





੧ਓ ਸਤਿਗੁਰਪ੍ਸਾਦਿ ।। 


ਗੁਰ- ਦਿਤਿਹਾਸ 
_ (ਦੂਜੀ ਤੋ" ਨੌਵੀ" ਪਾਤਸ਼ਾਹੀ ਤਕ) 


ਪ੍ਰਫ਼ੈਸਰ ਸਾਹਿਬ ਸਿੰਘ, ਡੀ. ਲਿਟ, 


ਰ੍ ਕਓਂ ਸੰਤਗੁਰਪ੍ਰਸਾਦਿ ॥। 
ਗੁਰ-ਇਤਿਹਾਸ 
(ਦੂਜੀ ਤੋ' ਨੌਵੀ' ਪਾਤਸ਼ਾਹੀ ਤਕ) 


ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ. 





4 ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅੰਗਦ ਦੋਵ ਜੀ 
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਮਰਦਾਸ ਜੀ 
ਜੀਵਨ-ਬ੍ਰਿਤਾਂਤ ਸ਼੍ਰੀ ਗੁਰੂ ਰਾਮਦਾਸ ਜੀ. 
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੱਵ ਜੀ 
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਹਰਿ ਰਾਇ ਸਾਹਿਬ 

ਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ 
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਤੇਗ ਬਗਦਰ ਜੀ 

ਕੁਲ ਪੰਨੇ 


ਭੇਟਾ 45-00 





#”) 
੧ਓ' ਸਤਿਗੁਰਪ੍ਰਸਾਦਿ ॥ 


੨੧੦ `ਗੁਰ-ਇਤਿਹਾਸ ਨੰ: ੨ 
ਲੀ 


ਰੰ _ਜੀਵਨ-ਬਿਤਾਂਤ 


੧ 9੮. 


ਸੀ ਗੁਰੂ ਅੰਗਦ ਸਾਹਿਬ 


ਲੰਖਕ 
ਤ਼ ਪ੍ਰਫੇਸਰ ਸਾਹਿਬ ਸਿੰਘ, ਡੀ. ਲਿਟ, 


ਰੋ 


ਰਾ" 


/੨੧` 


4) 
੧ਓ ਸਤਿਗੁਰਪ੍ਰਸਾਦਿ ।। 
ਗੁਰ-ਇਤਿਹਾਸ ਨੰਬਰ ੨ 


ਜੀਵਨ-ਬ੍ਰਿਤਾਂਤ 
ਸੀ ਗੁਰੂ ਅੰਗਦ ਸਾਹਿਬ 


ਲੇਖਕ 
ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ. 


ਕਿ. ਤਤ ਤਰਾ ਦਾ 
/ _ਸਿੱਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


4009660 99016 0. ਨ |. 0130 
੧006 10606 ੫੦. 3/15-70 (ਐ. ਮ.) 93੧6 14.5.70 


1581੫ 81-7205-676-3 


੧੯੬੮, ੧੯੭੨, ੧੯੭੬, ੧੯੮੦, ੧੯੮੬ 
ਡੋਵੀ” ਛਾਪ ਸਤੇਬਰ ੧੯੯੨ 


ਮੁੱਲ ੫-੦੦ 


ਪ੍ਰਕਾਸ਼ਕ 
ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 
ਪ੍ਰਿੰਟਰ 
ਮਵਿੰਦਰ ਪ੍ੰਟਿੰਗ ਪ੍ਰੈਸ, ਸੰਦਰ ਨਗਰ, ਅੰਮ੍ਰਿਤਸਰ 


ਲੇ 


ਚ ਇ 


ਦਾ 


ਧੰਨਵਾਦ 


ਗੁਰੂ ਅੰਗਦ ਸਾਹਿਬ ਦਾ ਜੀਵਨ-ਬ੍ਰਿਤਾਂਤ ਮੈ" ਮਾਰਚ ਸੈਨ 
੧੯੫੧ ਵਿਚ ਲਿਖਿਆ ਸੀ । ਤਦੋ' ਅਜੇ ਮੈ' ਖ਼ਾਲਸਾ _ਕਾਲਜ 
ਅੰਮ੍ਰਿਤਸਰ ਵਿਚ ਹੀ ਕੰਮ ਕਰ ਰਿਹਾ ਸਾਂ । ਗੁਰੂ ਅੰਗਦ ਸਾਹਿਬ ਦੇ 
ਸਾਰੇ ਸਲੋਕਾਂ ਦਾ ਟੀਕਾ ਭੀ ਲਿਖਣ ਤੋਂ ਛਾਪਣ ਦਾ ਮੌਕਾ ਮਿਲ ਗਿਆ । 
ਉਸ ਟੀਕੇ ਦੀ ਭੂਮਿਕਾ ਦੇ ਕਈ ਵਿਚਾਰ ਪਾਠਕਾਂ ਵਾਸਤੇ ਦਿਲ-ਚਸਪੀ 
ਦਾ ਕਾਰਨ ਬਣ ਸਕਦੇ ਹਨ । ਉਹ ਮੈ ਹੁਣ ਸਤਿਗੁਰੂ ਜੀ ਦੇ ਜੀਵਨ- 
ਬ੍ਰਿਤਾਂਤ ਨਾਲ ਸ਼ਾਮਿਲ ਕਰ ਦਿੱਤੇ ਹਨ । . 


ਪਿਛਲੇ ਸਾਲ ੧੯੬੭ ਵਿਚ 'ਸਿੰਘ ਬ੍ਰਦਰਜ਼ ਨੇ ਗੁਰੂ ਅਮਰਦਾਸ 
ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ-ਬ੍ਰਿਤਾਂਤ ਛਾਪਿਆ ਸੀ । 
੧੯੬੬ ਵਿਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ `ਦਾ _ਜੀਵਨ-ਬ੍ਰਿਤਾਂਤ 
ਛਾਪਿਆ ਸੀ ਅਤੇ ਹੁਣ ਇਸ _ਜੀਵਨ-ਬ੍ਰਿਤਾਂਤ ਨੂੰ ਛਾਪਣ ਦਾ ਇਹ 


ਉਦਮ ਕਰ ਰਹੇ ਹਨ। 


ਮੈ“ ਪਾਠਕਾਂ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਉਹ 
'ਸਿੰਘ ਬ੍ਰਦਰਜ਼ ਦਾ ਇਹ ਉਤਸ਼ਾਹ ਕਾਇਮ ਰੱਖਣ. ਦਾ ਉਪਰਾਲਾ 
ਕਰਦੇ ਰਿਹਾ ਕਰਨ । ੍ 


੯; ਹੁਕਮ ਸਿੰਘ ਰੌਡ, ਇਿ ਕਾ ਦਾਸ-- 
ਅੰਮ੍ਰਿਤਸਰ ___` . ਸਾਹਿਬ ਸਿੰਘ 
੨੧ ਜਨਵਰੀ, ੧੯੬੮ 


ਤਤਕਰਾ 


ਜਨਮ-ਅਸਥਾਨ 
ਜਨਮ=-ਤਰੀਕ 


. _- ਵਿਆਹ 


ਦੇਸ਼ ਵਿਚ ਬੇ-ਅਮਨੀ, ਪਿੰਡ ਛੱਡਣਾ 

ਦੌਲੇਤ ਖ਼ਾਂ ਦਾ ਹਸ਼ਰ 

ਗੁਰੂ ਨਾਨਕ ਦੇਵ ਜੀ ਨਾਲ ਮਿਲਾਪ 

ਗੁਰੂ ਨਾਨਕ ਸਾਹਿਬ ਦੀ ਸੰਗਤ 

ਜੀਵਨ ਵਿਚ ਤਬਦੀਲੀ 

` ਗੁਰਿਆਈ ਤੋਂ ਪ੍ਰਚਾਰ ਕੇਦਰ 

ਨਿਸ਼ਕਾਮਤਾ 

ਵਰਨ-ਵੰਡ ਦਾ ਵਿਤਕਰਾ 

ਜਾਤ-ਅਭਿਮਾਨੀਆਂ ਦੀ ਈਰਖਾ 

ਰਾਜ-ਗਰਦੀ 

ਗੋਇੰਦਵਾਲ ਦਾ ਵੱਸਣਾ 

ਜੋਤੀ ਜੋਤਿ ਸਮਾਨਾ 

ਗੁਰੂ ਅੰਗਦ ਦੋਵ ਜੀ ਦੀ ਬਾਣੀ 

ਗੁਰੂ ਅੰਗਦ ਸਾਹਿਬ ਦੀ ਤਾਲੀਮ : 
(੧) ਜੀਵਨ-ਸਾਂਖੀਆਂ ਵਿਚੋ 
(੨) ਉਨ੍ਹਾਂ ਦੀ ਬਾਣੀ ਵਿਚੋ“ 


੫ 
੬ 
੬ 
੬ 
੯ 

੧੦ 

੧੧ 

੧੨ 

੧੬ 

੧੭ 

੧੮ 

੧੯ 

੨੧ 

੨੨ 


੨੪ 


ਕਘ 


੨੭. 


੩੦ 


ਗੁਰੂ ਨਾਨਕ ਜੀ ਦੀ ਬਾਣੀ ਇਨ੍ਹਾਂ ਪਾਸ ਮੌਜੂਦ ਸੀ ੪੭ 


ਦੋ: 


"੯ 


ਜੀਵਨ 


ਗੁਰੂ ਅੰਗਦ ਸਾਹਿਬ 


[੧੫੦੪-੧੫੫੨] 


ਮਾਪਿਆਂ ਨੇ ਇਨ੍ਹਾਂ ਦਾ ਨਾਂ ਲਹਿਣਾ ਰੱਖਿਆ ਸੀ, ਜਦੋ 
ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨੂੰ ਆਪਣੇ ਥਾਂ ਗੁਰੂ ਬਣਾਇਆ, ਉਸ 


ਦਾ 


ਵੇਲੇਇਨ੍ਹਾਂ ਦਾ ਨਾਮ ਗੁਰੂ ਅੰਗਦ ਰੱਖਿਆ ਗਿਆ 1 


ਜਨਮ ਅਸਥਾਨ 


_ਬਾਬਾਂ ਲਹਿਣਾ ਜੀ ਦਾ ਜਨਮ ਪਿੰਡ ਨਾਂਗੇ ਦੀ ਸਰਾਂ ਵਿਚ 
ਹੋਇਆ, ਓਦੋਂ” ਉਸ ਪਿੰਡ ਦਾ ਨਾਂ ਮੱਤੇ ਦੀ ਸਰਾਂ ਸੀ । ਫ਼ੀਰੋਜ਼ਪੁਰ 
ਤੋ ਬਠਿੰਤਡੇ ਨੂੰ ਜਾਣ ਵਾਲੀ ਰੇਲਵੇ-ਲਾਈਨ ਉਤੇ ਫ਼ਰੀਦਕੋਟ ਤੋ” 
ਅਗਲਾ ਸਟੇਸ਼ਨ ਕੋਟ ਕਪੂਰਾ ਹੈ । ਕੌਟ ਕਪੂਰੇ ਤੋ” ਫ਼ਾਜ਼ਿਲਕਾ ਨੂੰ ਇਕ 
ਛੋਟੀ ਲਾਈਨ ਨਿਕਲਦੀ ਹੈ । ਇਸ ਲਾਈਨ ਉੱਤੇ ਕੌਟ ਕਪੂਰੇ ਤੋ 
੧੫ ਕੁ ਮੀਲਾਂ ਦੀ ਵਿੱਥ ਉਤੇ ਮੁਕਤਸਰ ਸਟੇਸ਼ਨ ਹੈ । ਮੁਕਤਸਰ ਤੋ 
ਉੱਤਰ-ਪੂਰਬ ਪਾਸੇ ੭ ਕੁ ਕੌਹਾਂ ਦੀ ਵਿੱਥ ਉਤੇ ਪਿੰਡ ਨਾਂਗੇ ਕੀ ਸਰਾਂ 
ਹੈ । ਉੱਜੜੇ ਥੇਹ ਨੂੰ ਇਕ ਉਦਾਸੀ ਨਾਂਗੇਂ ਸਾਧੂ ਨੇ ਮੁੜ ਵਸਾਇਆ 
ਸੀ, ਇਸ ਕਰਕੇ ਇਸ ਦਾ ਨਾਮ ਨਾਂਗੇ ਕੀ ਸਰਾਇੰ ਪਰਸਿੱਧ ਹੋ ਗਿਆ । 
ਗੁਰੂ ਅੰਗਦ ਦੋਵ ਜੀ ਦਾ ਜਨਮ-ਅਸਥਾਨ ਪਿੰਡ ਤੋ" ਚਾਰ ਸੌ ਕਦਮ 
ਚੜ੍ਹਦੇ ਵਲ ਮੱਤੇ ਦੀ ਸਰਾਇ ਦੇ ਥੇਹ .ਉਤੇ ਹੈ । ਇਥੇ ਵੈਸਾਖੀ 
ਨੂੰ ਮੇਲਾ ਲੱਗਦਾ ਹੈ । ਬੀ. ਬੀ. ਸੀ. ਆਈ. ਰੇਲਵੇ ਦੇ ਸਟੇਸ਼ਨ 
ਬਰੂਵਾਲੀ ਤੋਂ ਇਹ ਥਾਂ ਡੇਢ ਮੀਲ ਦੱਖਣ ਪਾਸੇ ਹੈ । ਬਾਬਾ ਲਹਿਣਾ 
ਜੀ ਦੇ ਪਿਤਾ ਬਾਬਾ ਫੌਰੂ. ਜੀ ਫਰਿ਼ਪੂਰ ਦੇ ਪਠਾਣ ਹਾਕਮ ਦੇ 
ਖ਼ਜ਼ਾਨਚੀ ਸਨ । 

੫ 


ਜਨਮ ਤਰੀਕ-- 


੫ ਵੈਸਾਖ ਸੈਮਤ ੧੫੬੧ ਨੂੰ ਇਨ੍ਹਾਂ ਦਾ ਜਨਮ ਹੋਇਆ ਸੀ, 
ਚੈਦਮਾ ਦੀਆਂ ਥਿੱਤਾਂ ਦੇ ਹਿਸਾਬ ਉਸ ਦਿਨ ਵੈਸਾਖ ਵਦੀ ੧ ਸੀ, 
ਭਾਵ ਹਨੇਰਾ ਪੱਖ ਪੂਰਨਮਾਸ਼ੀ ਤੋ ਅਗਲਾ ਦਿਨ । ਈਸਵੀ ਸੈਨ ੧੫੦੪ 
ਸੀ ਅਤੇ ਮਾਰਚ ਦੀ ੩੧ ਤਰੀਕ ਸੀ । 


ਵਿਆਂਹ=- 


ਸਨ ੧੫੧੯ (ਸੋਮਤ ੧੫੭੬) ਵਿਚ ੧੫ ਸਾਲ ਦੀ ਉਮਰੇ 
ਬਾਬਾ ਲਹਿਣਾ ਜੀ ਦੀ ਸ਼ਾਦੀ ਪਿੰਡ ਖਡੂਰ ਵਿਰ ਹੋਈ, ਉਥੋ' ਦੀ ਇਕ 
ਖੱਤ੍ਰੀ ਦੇਵੀ ਚੋਦ ਦੀ ਲੜਕੀ (ਮਾਤਾ) ਖੀਵੀ ਨਾਲ । ਬਾਂਬਾ ਲਹਿਣਾ 
ਜੀ ਤੇਹਣ ਜਾਤ ਦੇ ਖੱਤਰੀ ਸਨ । ਮੱਤੇ ਦੀ ਸਰਾਂ ਤੋ ਖਡੂਰ ਉੱਤਰ 
ਪਾਸੇ ਹੈ, ਰਤਾ ਕੁ ਪੂਰਬ ਦੇ ਰੁਖ, ਪੰਜਾਹ ਕੁ ਮੀਲਾਂ ਦੀ ਵਿੱਥ ਉਤੇ । 


ਦੇਸ਼ ਵਿਚ ਬੇ-ਅਮਨੀ, ਖਿੰਡ ਛੱਡਣਾ- 


ਜਦੋ ਬਾਬਾ ਲਹਿਣਾ ਜੀ ਦਾ ਜਨਮ ਹੋਇਆ, ਤਦੋਂ” ਦਿੱਲੀ ਦੋ 
ਤਖ਼ਤ ਉਤੇ ਲੌਦੀ ਖ਼ਾਨਦਾਂਨ ਦਾ ਦੂਜਾ ਬਾਦਸ਼ਾਹ ਸਿਕੰਦਰ ਲੋਦੀ 
ਸੀ । ਸੈਨ ੧੫੧੭ ਵਿਚ ਇਸ ਦੇ ਮਰਨ ਤੇ ਇਸ ਦਾ ਪੁੱਤਰ 
ਇਬਰਾਹੀਮ ਤਖ਼ਤ ਉਤੇ ਬੈਠਾ । ਪਰ ਲੌਦੀਆਂ ਦੀ ਤਾਕਤ ਦਾ ਤੇਜ 
ਨਹੀ' ਸੀ ਰਿਹਾ । ਚੁਫੇਰੇ ਹੀ ਬਗ਼ਾਵਤਾਂ ਹੋ ਰਹੀਆਂ ਸਨ । ਵੱਖਰੇ 
ਵੱਖਰੇ ਸੂਬੇ ਆਕੀ ਹੁੰਦੇਂ ਜਾ ਰਹੇ ਸਨ । ਗੁਜਰਾਤ, _ਕਾਠੀਆਵਾੜ, 
ਦੱਖਣ, ਮਾਲਵਾ, ਬੰਗਾਲ, ਚਿਤੌੜ, ਵਿਜੈ ਨਗਰ--ਇਹ ਸਾਰੇ ਨਾਮ- 
ਮਾਤ੍ਰ ਹੀ ਦਿੱਲੀ ਦੇ ਅਧੀਨ ਸਨ । ਲੋਦੀਆਂ ਦਾ ਰਾਜ ਜਿਹਲਮ ਦੇ 
ਕਢੇ ਭੇਰੇ ਤੋ ਲੈ ਕੇ ਬਿਹਾਰ ਤੱਕ ਸੀ, ਪਰ ਇਹ ਭੀ ਕਹਿਣ ਨੂੰ ਹੀ 
ਸੀ । ਲਾਹੌਰ ਦਾ ਸੂਬੇਦਾਰ ਦੌਲਤ ਖ਼ਾਂ ਲੋਦੀ ਆਕੀ ਹੋਣ ਨੂੰ ਫਿਰਦਾ 
ਸੀ । ਇਹ ਦੌਲਤ ਖ਼ਾਂ ਉਹੀ ਸੀ ਜੋ ਗੁਰੂ ਨਾਨਕ ਦੇਵ .ਜੀ ਦੇ ਸਮੇ 
ਸੁਲਤਾਨਪੁਰ ਦਾ ਨਵਾਬ ਸੀ । ਤਦੋਂ" ਇਸ ਦਾ ਪਿਉ ਤਾਤਾਰ ਖ਼ਾਂ 

੬ 


0 ਗਰ 


(1 


ਲਾਹੌਰ ਦਾ ਸੂਬੇਦਾਰ ਸੀ । ਪਿਉ ਦੇ ਮਰਨ ਪਿੱਛੋ` ਦੌਲਤ ਖ਼ਾਂ ਲਾਹੌਰ 
ਦਾ ਸੂਬੇਦਾਰ । ਬਣਿਆਂ ਸੀ । 
ਸੂਬੇਦਾਰਾਂ ਦੀਆਂ ਬਗ਼ਾਵਤਾਂ ਦੇ ਕਾਰਨ ਦੇਸ਼ ਵਿਚ ਬੇ-ਅਮਨੀ 
ਬਹੁਤ ਵਧ ਗਈ _। ਮਨ-ਚਲੇ ਲੋਕਾਂ ਨ ਲੁੱਟ-ਮਾਰਾਂ ਸ਼ੁਰੂ ਕਰ 
ਦਿੱਤੀਆਂ । ਕਈ ਪਿੰਡ ਉੱਜੜੇ । ਪਿੰਡ 'ਮੱਤੇ ਦੀ ਸਰਾਂ ਡੀ ਉੱਜੜ 
ਗਿਆ । ਪੰਜਾਬ ਵਿਚ ਇਹਨਾਂ ਲੁੱਟਾਂ-ਮਾਰਾਂ ਦਾ ਵਧੀਕ ਕਾਰਨ ਇਹ 
ਸਾ ਨੇ ਕਾਬਲ ਵਲੋ ਹਮਲੇ ਸ਼ੁਰੂ ਕਰ ਦਿੱਤੇ ਸਨ । 
ਤੇ ਦੀ ਸਰਾਂ ਉਜੜਨ ਤੇ ਬਾਬਾ ਫੇਰੂ ਜੀ ਆਪਣੇ ਸਾਰੇ ਪਰਵਾਰ 
ਨੂੰ ਲੈ ਕੇ ਪਹਿਲਾਂ ਉੱਤਰ ਵੱਲ ਪਿੰਡ ਹਰੀ-ਕੇ ਆ ਟਿਕੋਂ, ਜੌ ਲਾਹੌਰ 
ਤੋ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉਤੇ ਬਿਆਸਾ ਦਾ ਮਸ਼ਹੂਰ 
ਪੱਤਣ ਸੀ । ਹਰੀ-ਕ ਤੋਂ ਫਿਰ ਖਡੂਰ ਆ ਗਏ । ਬਿਆਸਾਂ ਤੋਂ ਉਰਲੋ 
ਪਾਸੇ ਖਡੂਰ ਹੀ ਵੱਡਾ ਨਗਰ ਸੀ । ਗੋਇੰਦਵਾਲ ਅਜੇ ਨਹੀ ਸੀ 
ਵੱਸਿਆ [ਖਡੂਰ ਵਿਚ ਬਾਬਾ ਲਹਿਣਾ ਜੀ ਦੀ ਭੂਆ ਭੀ. ਵਿਆਹੀ 
ਹੋਈ ਸੀ, ਉਸੇ ਦੀ ਰਾਹੀ' ਇਨ੍ਹਾਂ ਦਾ ਰਿਸ਼ਤਾ ਖੰਡੂਰ ਹੋਇਆ ਸੀ । 
ਖਡੂਰ ਆ ਕੇ ਬਾਬਾ ਫੇਰੂ ਜੀ ਨੇ ਪਰਚੂਣ ਦੀ ` ਹੱਟੀ ਪਾ ਲਈ । ਬਾਬਾ 
ਲਹਿਣਾ ਜੀ ਤਦੋ' ੨੦ ਸਾਲਾਂ ਦੀ ਉਮਰ ਦੇ ਸਨ । ਪਿਤਾ ਦੇ ਨਾਲ 
ਰਲ ਕੇ ਥੋੜੇ ਹੀ ਚਿਰ ਵਿਚ ਇਹਨਾਂ ਹੱਟੀ ਦਾ ਕੌਮ ਚੋਗਾ ਚਲਾ ਲਿਆ । 
ਇਹ ਜ਼ਿਕਰ ਸੈਨ ੧੫੨੪ ਦਾ ਹੈ । 
ਸੈਨ ੧੫੨੪ ਵਿਚ ਬਾਬਰ ਨੇ ਹਿੰਦੁਸਤਾਨ ਉਤੇ ਚੌਥਾ ਹਮਲਾ 
ਕੀਤਾ । ਲਾਹੌਰ ਦਾ ਸੂਬੇਦਾਰ ਦੌਲਤ ਖ਼ਾਂ ਲੌਦੀ ਦਿੱਲੀ ਦੇ ਤਖ਼ਤ ਦੇ 
ਅਧੀਨ ਨਹੀ' ਰਹਿਣਾ ਚਾਹੁੰਦਾ ਸੀ । ਉਸ ਨੇ ਬਾਬਰ ਨੂੰ ਸਦਾ ਦਿੱਤ 
ਕਿ ਆਉ ਦਿੱਲੀ ਉਤੇ ਕਬਜ਼ਾ ਕਰੋ, ਮੈ ਮਦਦ ਕਰਾਂਗਾ 1 ਪਹਿਲੇ 
ਤਿੰਨ ਹਮਲਿਆਂ ਵਿਚ ਬਾਬਰ ਲਾਹੌਰ ਤੋ" ਪਰਿਓ” ਪਰਿਓ” ਹੀ 
ਵਾਪਸ ਚਲਾ ਗਿਆਂ ਸੀ । ਚੌਥੀ ਵਾਰੀ ੧੫੨੪ ਵਿਚ ਲਾਹੌਰ 
ਆਪਹੁਚਿਆ । ਇਧਰੋ` ਦਿੱਲੀ ਤੋ” ਸ਼ਾਹੀ ਫ਼ੌਜ ਬਿਹਾਰ ਖ਼ਾਂ ਦੀ 
ਸਰਦਾਰੀ ਹੋਠ ਦੌਲਤ ਖ਼ਾਂ ਦੇ ਵਿਰੁੱਧ ਪਹੁਂਚ ਗਈ । ਬਾਬਰ ਦੀ ਫ਼ੌਜ 
੭ 


ਅਤੇ ਲੋਦੀ-ਦਲ ਦਾ ਟਾਕਰਾ ਹੋਇਆ, ਜਿਸ ਵਿਚ ਬਾਬਰ ਜਿੱਤ 
ਗਿਆ 1 ਇਥੋ ਅਗਾਂਹ ਲੰਘ ਕੇ ਬਾਬਰ ਨੇ ਦੀਪਾਲਪੁਰ ਭੀ ਜਾਂ 
ਮਾਰਿਆ । ਦੌਲਤ ਖ਼ਾਂ ਭੀ ਆਪਣੇ ਦੋ ਪੁੱਤਰਾਂ ਗ਼ਾਜ਼ੀ ਖ਼ਾਂ ਅਤੇ 
ਦਿਲਾਵਰ ਖ਼ਾਂ ਸਮੇਤ ਉਥੇ ਪਹੁੰਚਿਆ । ਪਰ ਬਾਬਰ ਨੇ ਦੌਲਤ ਖ਼ਾਂ 
ਨੂੰ ਲਾਹੌਰ ਦੀ ਸੂਬੇਦਾਰੀ ਦੇ ਥਾਂ ਮੁੜ ਸੁਲਤਾਨਪੁਰ ਅਤੇ ਜਲੰਧਰ 
ਦੀ ਨਵਾਬੀ ਦੇਣੀ ਚਾਹੀ । ਦੌਲਤ ਖ਼ਾਂ ਦੀਆਂ ਆਸਾਂ ਦਾ ਲੱਕ ਟੁੱਟ 
ਗਿਆ । ਇਹ ਹੱਤਕ ਉਸ ਨੇ ਪਰਵਾਨ ਨਾ ਕੀਤੀ । ਬਾਬਰ ਨੇ 
ਉਸ ਦੇ ਪੁੱਤਰ ਦਿਲਾਵਰ ਖ਼ਾਂ ਨੂੰ ਨਵਾਬੀ ਦੇ ਦਿੱਤੀ । ਦੌਲਤ ਖ਼ਾਂ ਅਤੇ 
ਉਸ ਦਾ ਪੁੱਤਰ ਗ਼ਾਜੀ ਖ਼ਾਂ ਕਿਸੇ ਭਲੇ ਮੌਕੇ ਦੀ ਤਾੜ ਵਿਚ ਉਥੋਂ 
ਖਿਸਕ ਗਏ। 


ਇਬਰਾਹੀਮ ਲੋਦੀ ਦਾ ਚਾਚਾ ਆਲਮ ਖ਼ਾਂ ਦਿੱਲੀ ਦਾ ਤਖਤ 
ਲੌਣਾ ਚਾਹੁੰਦਾ ਸੀ । ਉਸ ਨੇ ਬਾਬਰ ਤੋ ਮਦਦ ਮੰਗੀ ਤੇ ਆਖਿਆ 
ਕਿ ਜੇ ਮੈਨੂੰ ਦਿੱਲੀ ਦਿਵਾ ਦਿਉ, ਤਾਂ ਲ'ਹੌਰ ਤੁਸੀ ਸਾਂਭ ਲਵੋ । 
ਬਸ਼ਰ ਨੂੰ ਇਹ ਸੌਦਾ ਪਸੈਦ ਆਇਆ, ਉਸ ਨੇ ਆਪਣੇ ਜਰਨੈਲਾਂ 
ਨੂੰ ਆਲਮ ਖ਼ਾਂ ਦੀ ਮਦਦ ਕਰਨ ਦਾ ਹੁਕਮ ਦਿੱਤਾ, ਅਤੇ ਆਪ ਫਿਰ 
ਕਾਬਲ ਨੂੰ ਵਾਪਸ ਚਲਾ ਗਿਆ, ਕਿਉਕਿ ਉਸ ਦੇ ਪੁਰਾਣੇ- ਵਿਰੋਧੀ 
ਸ਼ਰੀਕਾਂ ਉਜ਼ਬੇਗਾਂ ਨੇ ਬਲਖ਼ ਨੂੰ ਆ ਘੇਰਿਆ ਸੀ । ਬਲਖ਼ ਸ਼ਹਿਰ 
ਈਰਾਨ ਦੇ ਬਾਦਸ਼ਾਹ ਇਸਮਾਈਲ ਦੇ ਤਹਿਤ ` ਵਿਚ ਸੀ, ਪਰ 
ਇਸਮਾਈਲ ਅਤੋਂ ਬਾਬਰ ਦੌਹਾਂ ਦਾ ਭਲਾ ਇਸੇ ਗੱਲ ਵਿਚ ਸੀ ਕਿ 
ਬਲਖ਼ ਨੂੰ ਉਜ਼ਬੇਗਾਂ ਤੋਂ ਬਚਾਇਆ ਜਾਏ । ਦੌਹਾਂ ਦੀ ਆਪੋ ਵਿਚ 
ਚਾਜਸੀ ਮਿੱਤਰਤਾ ਸੀ । 


ਇਹ ਸੀ ਬਦ-ਅਮਨੀ, ਜਿਸ ਨੇ ਪੰਜਾਬ ਵਿਚ ਹੇਠਲੀ ਉਤੋ 
ਲੈ ਆਂਦੀ ਹੋਈ ਸੀ । ਪਿੰਡਾਂ ਦੇ ਪਿੰਡ ਲੁੱਟੇ ਗਏ ਸਨ । ਮੱਤੇ ਦੀ 
ਸਰਾਂ ਭੀ ਲੁੱਟਿਆ ਤੇ ਉਜਾੜਿਆ ਗਿਆ ਸੀ, ਅਤੇ _ ਬਾਬਾ ਫੇਰੂ ਜੀ 
ਉਥੋ“ ਖਡੂਰ ਆ ਗਏ ਸਨ । 


੨ 





ਦੌਲਤ ਖ਼ਾਂ ਦਾ ਹਸ਼ਰ- 


ਕਦੇ ਦੌਲਤ ਖ਼ਾਂ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਰਹਿ 
ਚੁਕਿਆ ਸੀ । ਪਾਠਕ ਇਸ ਵਾਸਤੇ- ਉਸ ਦੇ ਆਖ਼ਰੀ ਦਿਨਾਂ ਦੇ ਹਾਲਾਤ 
ਵਿਚ ਦਿਲਚਸਪੀ ਰੱਖਦੇ ਹੋਣਗੇ । 

ਜਦੋ“ ਬਾਬਰ ਦੇ ਕਾਬਲ ਵੱਲ ਮੁੜ ਜਾਣ ਦੀ ਖ਼ਬਰ ਦੌਲਤ ਖ਼ਾਂ 
ਨੇ ਸੁਣੀ, ਤਾਂ ਉਸ ਨੇ ਭੀ ਆ ਸਿਰ ਕੱਢਿਆ । ਆਲਮ ਜਾਂ ਨੂੰ ਦਿੱਲੀ 
ਦਾ ਤਖ਼ਤ ਲੈਣ ਵਿਚ ਮਦਦ ਦੇਣ ਦਾ ਇਕਰਾਰ ਕੀਤੋ ਸੁ । ਇਹ ਗੱਲ 
ਬਾਬਰ ਦੇ ਜਰਨੈਲਾਂ ਨੂੰ ਮਨਜ਼ੂਰ ਨਹੀ” ਸੀ, ਕਿਉਂਕਿ ਬਾਬਰ ਅਤੇ 
ਦੌਲਤ ਖ਼ਾਂ ਦਾ ਅਜੋੜ ਹੋ ਚੁਕਿਆ ਸੀ । ਆਖ਼ਰ ਇਹ ਫ਼ੌਸਲਾ ਹੋਇਆ 
ਕਿ ਦੌਲਤ ਮ਼ਾਂ ਤੇ ਉਸ ਦਾ ਪੁੱਤਰ ਗ਼ਾਜ਼ੀ ਖ਼ਾਂ ਪੰਜਾਬ ਦੀ ਰਾਖੀ ਕਰਨ, 
ਬਾਬਰ ਦੇ ਜਰਨੈਲ ਆਲਮ ਖ਼ਾਂ ਦੀ ਮਦਦ ਤੇ ਜਾਣ । ,ਪਰੁ ਆਲਮ ਖ਼ਾਂ 
ਨੂੰ ਜੰਗ ਵਿਚ ਭਾਰੀ ਹਾਰ ਹੋਈ । 

ਉਧਰੋ` ਬਾਬਰ ਕਾਬਲ ਕੌਧਾਰ ਦਾ ਪੱਕਾ ਪਰਬੰਧ ਕਰ ਕੇ ਮੁੜ 
ਹਿੰਦੁਸਤਾਨ ਵਾਪਸ ਆਇਆ, ਸਿਆਲਕੋਟ ਆ ਪਹੁੰਚਿਆ। ਦੌਲਤ ਖ਼ਾਂ 
ਤੇ ਉਸ ਦੇ ਪੁੱਤਰ ਗ਼ਾਜ਼ੀ ਖਾਂ ਨੂੰ ਪਿਸੂ ਪਏ । ਇਹ ਲਾਹੌਰੋ“ ਭੱਜ ਕੇ ਦੱਖਣ 
ਪਾਸੇ ਮਲੋਤ ਦੇ ਕਿਲ੍ਹੋ ਵਿਚ ਜਾਂ ਲੁਕੇ ! ਬਾਬਰ ਨੇ ਕਿਲ੍ਹੰ ਨੂੰ ਘੇਰ ਲਿਆ । 
ਦੌਲਤ ਖ਼ਾਂ ਨੂੰ ਈਨ ਮੰਨਣੀ ਪਈ । ਬਾਬਰ ਨੇ ਦੌਲਤ ਖ਼ਾਂ ਨੂੰ ਭੇਰੇ ਦੇ ਕਿਲੋ 
ਵਿਚ ਕੈਦ ਰੱਖਣ ਲਈ ਭੇਜ ਦਿਤਾ, ਪਰ ਰਸਤੇ ਵਿਚ ਹੀ ਉਹ ਮਰ 
ਗਿਆ । ਇਹ ਜ਼ਿਕਰ ਸੋਨ ੧੫੨੬ ਦਾ ਹੈ । 


ਧਾਰਮਿਕ ਰੁਚੀਆਂ- 


ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ, ਹਰ ਸਾਲ ਦੇਵੀ ਦੇ 

ਦਰਜ਼ਨ ਨੂੰ ਜਾਂਦੇ ਸਨ । ਇਹ ਮੰਦਰ ਜੰਮੂ ਤੋਂ ਅਗਾਂਹ ਪਹਾੜਾਂ ਵਿਚ ਹੈ, 

ਜੌਮੂ ਤੋਂ ਪੈਦਲ ਦੋ ਦਿਨਾਂ ਦਾ ਪੈੱਡਾ ਹੈ । ਜਾਤਰੂ - ਜੰਮੂ ਤ` ਚੱਲ ਕੇ ਦੂਜੇ 

ਦਿਨ ਲੌਢੇ ਪਹਿਰ ਕਟੜੇ ਅਪੜਦੇ ਹਨ । ਰਾਤ ਕਟੜੇ ਰਹਿ ਕੇ 

ਪਿਛਲੀ ਰਾਤੇ ਉੱਠ ਕੇ ਸੂਰਜ ਚੜ੍ਹਨ ਤੋ” ਪਹਿਲਾਂ ਪਹਿਲਾਂ ਵੈਸ਼ਨੌ ਦੇਵੀ 
੯ 


ਦੇ ਮੰਦਰ ਜਾ ਪਹੁੈਚਦੇ ਹਨ । ਖਡੂਰ ਤੋ" ਪੈਦਲ ਜਾਣ ਵਾਲਿਆਂ ਨੂੰ ਰਾਵੀ 
ਦੇ ਕੰਢੇ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਪਿੰਡ ਕਰਤਾਰਪੁਰ 
ਤਤਰੀਬਨ' ਰਸਤੇ ਵਿਚ ਹੀ ਪੈਦਾ ਹੈ । 

ਪਿਤਾ ਦੇ ਨਾਲ ਬਾਬਾ ਲਹਿਣਾ ਜੀ ਭੀ ਦੇਵੀ ਦੇ ਦਰਸ਼ਨ ਨੂੰ 
ਜਾਂਦੇ ਸਨ । ਸੈਨ ੧੫੨੬ (ਸੈਮਤ ੧੫੮੩) ਵਿਚ ਬਾਬਾ ਫੇਰੂ ਜੀ ਦਾ 
ਦੇਹਾਂਤ ਹੋ ਗਿਆ, ਉਨ੍ਹਾਂ ਦੇ ਪਿਛੋ ਭੀ ਬਾਬਾ ਲਹਿਣਾ ਜੀ ਦੇਵੀ ਦੇ 
ਮੰਦਰ ਦੀ ਜਾਤ੍ਰਾ ਦਾ ਨੇਮ ਹਰ ਸਾਲ ਨਿਬਾਹੁੰਦੇ ਰਹੇ । ਉਹਨੀ' ਦਿਨੀ” 
ਤੀਰਥਾਂ ਦੀ ਜਾਤ੍ਹਾ ਵਾਸਤੇ ਪੈਦਲ ਹੀ ਜਾਣਾ ਪੈਦਾ ਸੀ, ਇਸ ਵਾਸਤੇ 
ਜਾਤਰੂ ਇਕੱਠੇ ਰਲ ਕੇ 'ਸੰਗ' ਬਣਾ ਕੇ ਜਾਇਆ ਕਰਦੇ ਸਨ । ਇਸ 
ਤਰ੍ਹਾਂ ਰਾਹ ਦੀ ਲੁੱਟ-ਮਾਰ ਦਾ ਕੋਈ ਖ਼ਤਰਾ ਭੀ ਨਹੀ' ਹੁੰਦਾ ਸੀ ਤੇ 
ਪੈੱਤਾ ਭੀ ਰੌਣਕ ਵਿਚ ਬੀਤ ਜਾਂਦਾ ਸੀ । ਬਾਬਾ ਲਹਿਣਾ ਜੀ ਦੇਵੀ- 
ਭਗਤਾਂ ਦੇ 'ਸੈਗ'` ਦੇ ਜਥੇਦਾਰ ਹੋਇਆ ਕਰਦੇ ਸਨ । ਪਿਤਾ ਦੇ ਪਿਛੋ” 
ਪੰਜ ਸਾਲ ਕਾਰ ਨਿਬਾਹੀਓ ਨੇ । 


ਗੁਰੂ ਨਾਨਕ ਦੇਵ ਜੀ ਨਾਲ ਮਿਲਾਪ- 


ਖਡੂਰ ਤੋ" ਕਰਤਾਰਪੁਰ ਦੀ ਵਿੱਥ ਕੋਈ ਪੰਜਾਹ ਮੀਲਾਂ ਦੀ 
ਹੋਵੇਗੀ । ਆੰਮ੍ਰਿਤਸਰ ਤਾਂ ਅਜੇ ਵੱਸਿਆ ਹੀ ਨਹੀ” ਸੀ । ਖਡੂਰ ਤੋ 
ਕਰਤਾਰਪੁਰ ਜਾਣ ਲਈ ਪੁਰਾਣਾ ਨਗਰ ਬਟਾਲਾ ਸੀ । ਬਟਾਲੇ ਗੁਰੂ 
ਨਾਨਕ ਦੋਵ ਜੀ ਵਿਆਹੇ ਹੋਏ ਸਨ । ਤਿੰਨ ਵੱਡੀਆਂ 'ਉਦਾਸੀਆਂ' 
ਮੁਕਾਂ ਕੇ ਗੁਰੂ ਨਾਨਕ ਸਾਹਿਬ ਸੰਨ ੧੫੨੧ ਤੋ" ਕਰਤਾਰਪੁਰ ਵਿਚ 
ਟਿਕ ਬੈਠੇ ਸਨ, ਪਰ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿਚ ਆਪਣੇ 
ਖ਼ਿਆਲਾਂ ਦਾ ਪਰਚਾਰ ਕਰਨ ਲਈ ਦੂਰ ਨੇੜੇ ਚੱਕਰ ਲਾਂਦੇ ਹੀ ਰਹਿੰਦੇ 
ਸਨ । ਖਡੂਰ ਵਿਚ ਉਹਨਾਂ ਦਾ ਇਕ ਸਿੱਖ ਭਾਈ ਜੋਧਾ ਰਹਿੰਦਾ ਸੀ । 
ਸੈਨ ੧੫੩੨ (ਸੈਮਤ ੧੫੮੯) ਵਿਚ ਬਾਬਾ ਲਹਿਣਾ ਜੀ ਨੇ ਪਹਿਲਾਂ 
ਪਹਿਲ ਭਾਈ ਜੋਧੇ ਤੋ” ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ । ਸ਼ਾਇਦ 
ਇਹ ਪਹਿਲਾ ਹੀ ਮੌਕਾ ਹੋਵੇ, ਜਦੋ ਉਹਨਾਂ ਨੇ ਪਰਮਾਤਮਾ ਦੀ 

੧੦ 


ਸਿਫ਼ਤ-ਸਲਾਹ ਅਤੇ ਰੱਬੀ ਜੀਵਨ ਦੇ ਉਪਦੇਸ਼ ਆਪਣੀ ਮਾਤ-ਬੋਲੀ 
ਵਿਚ ਸੁਣੇ ਹੌਣ । ਪਹਿਲੇ ਤਾਂ ਸਦੀਆਂ ਤੋਂ” ਮੁੱਕ-ਚੁੱਕੀ ਸੈਸਕ੍ਰਿਤ ਬੋਲੀ ਦੇ 
ਮੰਤਰ` ਹੀ ਸੁਣਦੇ ਸਨ, ਜਿਨ੍ਹਾਂ ਦੀ ਕੋਈ ਖਿੱਚ ਨਹੀ” ਪੈ ਸਕਦੀ ਸੀ। 
ਬਾਣੀ ਦੀ ਮਨ ਨੂੰ ਖਿੱਚ ਪਈ । ਭਾਈ ਜੋਧੇ ਤੋ" ਗੁਰੂ ਨਾਨਕ ਦੇਵ ਜੀ 
ਦਾ ਪਤਾ ਪੁਛ ਕੇ ਆਪਣੇ ਮਨ ਵਿਚ ਇਹ ਫ਼ੈਸਲਾ ਕੀਤੋ ਨੇ ਕਿ ਐਤਕੀ” 
ਦੇਵੀ ਦੇ ਦਰਸ਼ਨ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਨਾਨਕ ਦੇਵ ਜੀ ਦੇ 
ਦਰਸ਼ਨ ਕਰਨੇ ਹਨ । ਲੌਕ ਵੈਸ਼ਨੋ ਦੇਵੀ ਦੇ ਮੰਦਰ ਅੱਸੂ ਕੱਤਕ ਵਿਚ 
ਜਾਂਦੇ ਹਨ । 

'ਸੈਗ' ਦੇ ਨਾਲ ਬਾਬਾ ਲਹਿਣਾ ਜੀ ਪਰ ਸੈਨ 
੧੫੩੨ ਵਿਚ ਜੈਮੂ ਜਾਂਦੇ ਹੋਏ ਰਾਹ ਵਿਚ ਕਰਤਾਰਪੁਰ ਠਹਿਰੇ । 
ਸਤਿਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕੀਤੋ ਨੇ । ਦਿਲ ਨੂੰ ਅਜਿਹੀ 
ਖਿੱਚ ਪਈ ਕਿ ਉਥੇ ਹੀ ਰਹਿ ਪਏ । ਸਾਥੀ-ਜਾਤਰੂਆਂ ਦੀ ਅਗਾਂਹ ਦੀ 
ਪ੍ਰੇਰਨਾ ਕੋਈ ਅਸਰ ਨਾ ਕਰ ਸਕੀ । ਇਹ ਬਹਾਰ ਮੁੰਜੀ ਦੀ ਫ਼ਸਲ ਦੀ 
ਹੁੰਦੀ ਹੈ, ਰਾਵੀਓ" ਪਾਰ ਕਰਤਾਰਪੁਰ ਦੇ ਨਾਲ ਦੇ ਇਲਾਕੇਂ ਵਿਚ ਲੋਕ 
ਮੁੰਜੀ ਬਹੁਤ ਬੀਜਦੇ ਹਨ । 


ਗੁਰੂ ਨਾਨਕ ਸਾਹਿਬ ਦੀ ਸੈਗਤ- 


ਬਾਬਾ ਲਹਿਣਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਦਾਸੂ ਜੀ 
ਜਦੋ ਦਸ ਸਾਲਾਂ ਦੇ ਸਨ, ਅਤੇ ਹੱਟੀ ਦੇ ਕੌਮ ਵਿਚ ਥੋੜਾ-ਬਹੁਤ 
ਹੱਥ ਵਟਾਣ ਜੌਗੇ ਹੋ ਚੁਕੇ ਸਨ, ਕਾਰ-ਵਿਹਾਰ ਵਿਚੋ ਵਕਤ ਕੱਢ ਕੇ 
ਬਾਬਾ ਜੀ ਕਰਤਾਰਪੁਰ ਜਾਣ ਲੱਗ ਪਏ, ਅਤੇ ਗੁਰੂ _ਨਾਨਕ ਸਾਹਿਬ 
ਭੀ ਰਾਵੀ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਦੀ ਕਿਸਾਨ-ਵੱਸੋ” 
ਵਿਚ ਪਰਚਾਰ ਕਰਦੇ ਬਹੁਤ ਵਾਰੀ ਖਡੂਰ ਬਾਬਾ ਲਹਿਣਾ _ਜੀ ਪਾਸ 
ਆਉਣ ਲਗ ਪਏ । ਜਿਉ” ਜਿਉ” ਬਾਬਾ ਦਾਸੂ ਜੀ ਘਰ ਦੇ ਕੌਮ ਨੂੰ 
ਸੈਭਾਲਦੇ ਗਏ, ਤਿਉ” ਤਿਉ ਬਾਬਾ ਲਹਿਣਾ ਜੀ 5 ਕਰਤਾਰਪੁਰ ਵਧੀਕ 
ਠਹਿਰਨ ਲੱਗ ਪਏ । 

੧੧ 


ਬਾਬਾ ਲਹਿਣਾ ਜੀ ਦੇ ਜੀਵਨ ਵਿਚ ਤਬਦੀਲੀ- ਰ 
ਸਿੰਮ੍ਰਿਤੀਆਂ ਦੇ ਧਰਮ ਅਨੁਸਾਰ ਹਿੰਦੂ ਕੌਮ ਚਾਰ ਵਰਨਾਂ ਵਿਚ 
ਵੰਡੀ ਹੋਈ ਸੀ । ਸ਼ੂਦਰਾਂ ਨੂੰ ਬਹੁਤ ਨੀਵੇ' ਸਮਝਿਆ ਜਾਂਦ' ਸੀ.। ਮੰਦਰਾਂ 
ਵਿਚ ਜਾਣ ਦੀ ਉਹਨਾਂ ਨੂੰ ਆਗਿਆ ਨਹੀ” ਸੀ । ਇਸ ਤਾਲੀਮ ਦਾ 
ਅਸਰ ਇਹ ਸੀ ਕਿ ਉੱਚ ਜਾਂਤੀ ਦਾ ਕੋਈ ਹਿੰਦੂ ਜਿਤਨਾ ਹੀ ਵਧੀਕ 
ਧਰਮੀ ਅਤੇ ਮੰਦਰਾਂ ਵਿਚ ਜਾਣ ਦਾ ਅਭਿਆਸੀ ਹੁੰਦਾ ਸੀ ਉਤਨਾ 
ਹੀ ਵਧੀਕ ਉਹ ਸੁੱਚ-ਭਿੱਟ ਦਾ ਧਿਆਨ ਰਖਦਾ ਸੀ, ਅਤੇ ਸ਼ੂਦਰਾਂ ਤੋ" 
ਨਫ਼ਰਤ ਕਰਦਾ ਸੀ । ਆਪਣੇ ਇਸ ਰਵੱਈਏ ਵਿਚ_ ਉਸ ਨੂੰ ਕੋਈ 
ਭੈੜ ਨਹੀ” ਸੀ ਜਾਪਦਾ ।_ ਬਾਬਾ ਲਹਿਣਾ ਜੀ ਵੈਸ਼ਨੋ ਦੇਵੀ ਦੇ ਪੱਕੇ 
ਸ਼ਰਧਾਲੂ ਸਨ, ਹਰ ਸਾਲ ਉਸ ਦੇ ਮੰਦਰ ਦੀ ਯਾਤਰਾ ਕਰਦੇ ਸਨ । 
ਸ਼ੂਦਰਾਂ ਸੈਬੰਧੀ ਇਹਨਾਂ ਦਾ ਰਵੱਈਆ ਭੀ ਰਿੰਦੂ-ਧਰਮ ਅਨੁਸਾਰ ਹੀ 
ਹੋ ਸਕਦਾ ਸੀ । ਗੁਰੂ ਨਾਨਕ ਸਾਹਿਬ ਦੇ ਦ੍ਰਿਸ਼ਟੀਕੋਣ ਤੋ ਮਨੁੱਖਤਾ ਵਿਚ 
ਇਹ ਸਭ ਤੋ" ਵੱਡਾ ਐਬ ਸੀ । ਸੌ, ਸਤਿਗੁਰੂ ਜੀ ਨੇ ਬਾਬਾ ਜੀ ਦੇ ਜੀਵਨ 
ਨੂੰ ਇਨਸਾਨੀ ਪਿਆਰ ਦੇ ਨਵੇ ਸੱਚੇ ਵਿਚ ਢਾਲਣਾ ਸ਼ੁਰੂ ਕੀਤਾ । ਸੈਨ 
੧੫੩੨ ਤੋਂ ੧੫੩੯ ਤੱਕ ੭ ਸਾਲ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ 
ਦੇਵ ਜੀ ਦੀ ਸੈਗਤ ਹਾਸਲ ਹੋਈ । ਗਰੀਬ ਸ਼ੂਦਰਾਂ ਵਾਸਤੇ ਬਾਬਾ ਲਹਿਣਾ 
ਜੀ ਦੇ ਦਿਲ ਵਿਚ ਥਾਂ ਬਨਾਣ ਲਈ ਗੁਰੂ ਨਾਨਕ ਸਾਹਿਬ ਨੇ ਕਈ 
ਉੱਦਮ ਕੀਤੇ । ਰ ਰ 
ਉੱਚ ਜਾਤੀ ਦੇ ਲੋਕ ਨੀਵੀ. ਜਾਤ . ਵਾਲਿਆਂ ਤੋ ਇਸ 
ਵਾਸਤੇ ਨੱਕ ਮਰੋੜਦੇ ਹਨ. ਕਿ ਉਹਨਾਂ ਗਰੀਬਾਂ ਨੂੰ ਆਪਣੀ 
ਆਜੀਵਿਕਾ ਵਾਸਤੇ ਗੰਦੋ-ਮੰਦੇ ਕੋਮ ਕਰਨੇ ਪੈਦੇ ਹਨ. । ਉੱਜ ਇਹ 
ਰੈਂਦੇ ਕੌਮ ਭੀ ਧਨਾਢ ਉੱਚ-ਜਾਂਤੀ ਦੇ ਲੋਕਾਂ ਨੇ ਗਰੀਬਾਂ ਦੇ ਸਿਰ 
ਮੜ੍ਹੇ ਹੋਏ ਹਨ । ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ 
ਦਿਲ ਵਿਚ ਗਰੀਬਾਂ ਦਾ ਪਿਆਰ ਭਰਨ ਲਈ ਇਹਨਾਂ ਤੋ ਕਈ 
ਵਾਰੀ ਉਹੀ ਕੌਮ ਕਰਾਏ ਜੋ ਹਿੰਦੂ _ਨਿਯਮਾਵਲੀ ਅਨੁਸਾਰ ਸਿਰਫ਼ 
੧੨ 


ਅਘ 


ਸ਼ੂਦਰਾਂ ਨੂੰ ਹੀ ਕਰਨੇ ਪੈਦੇ ਸਨ । ੭ ਸਾਲਾਂ ਦੇ ਸਮੇ ਵਿਚ ਸੇੱ'ਕੜੇ ਐਸੇ 
ਅਵਸਰ ਬਣੇ ਹੋਣਗੇ, ਪਰ ਸਿੱਖ-ਇਤਿਹਾਸ ਨੇ ਉਹਨਾਂ ਬਾਂਰੇ ਵੰਨਗੀ 
- ਵਜੋ” ਹੀ ਕੁਝ ਕੁ ਸਾਖੀਆਂ ਦੱਸੀਆਂ ਹਨ-' ਰ ਰ 
(੧) ਪਹਿਲੀ ਹੀ ਵਾਰੀ ਸੈਨ ੧੫੩੨ ਵਿਚ ਦੇਵੀ ਵਾਲਾ ਪਾਸਾ 
ਛੱਡ ਕੇ ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਕੁਝ ਕੁ ਦਿਨ ਰਹਿਕੇ 
ਆਪਣੇ ਪਿੰਡ ਖਡੂਰ ਆਏ ਤਾਂ ਫਿਰ ਦੂਜੀ ਵਾਰੀ ਸਤਿਗੁਰੂ ਜੀ ਦੇ ਦਰਸ਼ਨ 
ਲਈ ਕਰਤਾਰਪੁਰ ਗਏ । ਅੱਗੇ ਜਾਂਦਿਆਂ ਨੂੰ ਗੁਰੂ ਨਾਨਕ ਦੇਵ ਜੀ 
ਮੁੱਜੀ ਦੇ ਖੇਤਾਂ ਵਿਚੋ ਨਦੀਣ ਕਢਾ ਰਹੇ ਸਨ 1 ਪੱਠਿਆਂ ਦੀਆਂ ਤਿੰਨ 
ਪੰਡਾਂ ਬਣ ਗਈਆਂ । ਕਿਸਾਨ ਆਮ ਤੌਰ ਤੇ ਪੰਡਾਂ ਚੁਕਣ ਦਾ ਇਹੋ ਜਿਹਾ 
ਕੰਮ ਚੂਹੜੇ ਆਦਿਕ ਅਖਵਾਂਦੇ ਕੌਮੀਆਂ ਤੋਂ` ਕਰਾਇਆ ਕਰਦੇ ਹਨ । 
ਪਰ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਹੁਕਮ ਦਿਤਾ ਕਿ 
ਪਸ਼ੂਆਂ ਲਈ ਇਹ ਪੰਡਾਂ ਚੁੱਕ ਕੇ ਲੈ ਚੱਲੋਂ' । ਹੱਟੀ-ਪੱਟੀ ਦਾ ਕੰਮ ਕਰਨ 
` ਗਿੱਝੇ ਹੋਏ ਬਾਬਾ ਜੀ ਵਾਸਤੇ ਜ਼ਿੰਦਗੀ ਵਿਚ ਇਹ ਪਹਿਲਾ ਅਨੌਖਾ 
ਤਜਰਬਾ ਸੀ ਕਿ ਚੂਹੜਿਆਂ ਨੂੰ ਚੁਕਾਈਆਂ ਜਾਣ ਵਾਲੀਆਂ ਪੰਡਾਂ ਚੁਕਣ । 
ਪਰ ਉਨ੍ਹਾਂ ਰਤਾ ਭੀ ਮੂੰਹ ਨਾ ਵੱਟਿਆ, ਅਤੇ ਬਿਨਾ ਕਿਸੇ ਝਿਜਕ ਦੇ 
ਪੱਠੇ ਚੁਕ ਲਿਆਂਦੇ । 


(੨) ਇਕ ਦਿਨ ਬਾਹਰ ਖੂਹਾਂ ਉਤੇ ਕੇਜੀ-ਇਸ਼ਨਾਨ ਕਰਨ ਗੇ) 
ਮੁੜਦੀ ਵਾਰੀ ਦਹੀ” ਵਾਲਾ ਖ਼ਾਲੀ ਕਟੋਰਾ ਗੁਰੂ ਨਾਨਕ ਦੇਵ ਜੀ ਦੇ ਹੱਥੋ” 
ਇਕ ਡੂੰਘੇ ਟੋਏ ਵਿਚ ਡਿੱਗ ਪਿਆ, ਜੋ ਗੋਦੇ ਪਾਣੀ ਨਾਲ ਭਰਿਆ ਸੀ। 
ਸਿੰਮ੍ਰਿਤੀਆਂ ਦੀ ਕੰਮ-ਵੰਡ ਅਨੁਸਾਰ ਰੈਦੀਆਂ ਨਾਲੀਆਂ ਅਤੇ ਗੈਦੇਂ 
ਟੋਇਆਂ ਵਿਚ ਵੜਨਾ ਜਾਂ ਹੱਥ ਪਾਉਣਾ ਚੂਹੜਿਆਂ ਦਾ _ਕੌਮ ਹੈ । ਗੁਰੂ 
ਨਾਨਕ ਸਾਹਿਬ ਆਪਣੇ ਸੇਪੀ ਚੂਹੜੋ ਤੋ” ਉਹ ਕਟੋਰਾ ਕਢਾ ਸਕਦੇ ਸਨ । 
ਪਰ ਉਨ੍ਹਾਂ ਬਾਬਾ ਲਹਿਣਾ ਜੀ ਨੂੰ ਆਗਿਆ ਕੀਤੀ । ਬਾਬਾ ਲਹਿਣਾ ਜੀ 
- ਟੋਏ ਵੇਚ ਵੜ ਕੇ ਕਟੋਰਾ ਤੁਰੰਤ ਕੱਢ ਲਿਆਏ । ਗੈਦੇ ਥਾਂ ਹੱਥ ਪਾਉਣੋ' 
ਉਨ੍ਹਾਂ ਰਤਾ ਭੀ ਸੈਕੋਚ ਨਾ ਕੀਤਾ । ਰੇ 

੧੩ 


(੩) ਇਕ ਦਿਨ ਸਵੇਰੇ ਧਰਮਸਾਲ ਦਾ ਬੂਹਾ ਖੋਲ੍ਹਿਆ ਤਾਂ 
ਅੰਦਰ ਇਕ ਚੂਹੀ ਮੋਈ ਪਈ ਸੀ । ਮੁਰਦਾਰ ਨੂੰ ਹੱਥ ਲਾਣਾ ਜਾਂ ਚੁੱਕਣਾ 
ਚੂਹੜਿਆਂ ਦਾਂ ਭੀ ਕੰਮ ਮੰਨਿਆ ਜਾਂਦਾ ਹੈ । ਕਈ ਇਲਾਕਿਆਂ ਵਿਚ ਇਹ 
ਕੌਮ ਚਮਾਰ ਭੀ ਕਰਦੇ ਹਨ, ਸਾਉਊਆਂ ਦਾ ਇਹ ਕੌਮ ਨਹੀਂ ਹੈ । ਸਤਿਗੁਰੂ 
ਜੀ ਦੇ ਹੁਕਮ ਅਨੁਸਾਰ ਇਹ ਮੋਈ ਚੂਹੀ ਬਾਬਾ ਲਹਿਣਾ ਜੀ ਨੇ ਚੁੱਕ ਕੇ 
ਬਾਹਰ ਸੁੱਟੀ । 


(੪) ਸਿਆਲੀ ਰਾਤੇ ਬੜੀ ਵਰਖਾ ਹੋ ਰਹੀ ਸੀ । ਧਰਮਸਾਲ ਦੀ 
ਕੈਧ ਢਹਿ ਪਈ । ਅੱਧੀ ਰਾਤ ਵੇਲੇ ਹੀ ਗੁਰੂ ਨਾਨਕ ਦੇਵ ਜੀ ਉਠ 
ਖਲੌਤੇ । ਕੰਧਾਂ ਬਨਾਣੀਆਂ ਗ਼ਰੀਬ ਮਜੂਰਾਂ ਦਾ ਕੰਮ ਹੀ ਹੁਂਦਾ ਹੈ । ਪਰ 
ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਹੁਕਮ ਕੀਤਾ । ਹੱਟੀ ਦੇ ਹੀ ਕੌਮ 
ਵਿਚ ਗਿੱਝੋ ਹੋਏ ਨਰਮ ਹੱਥਾਂ ਲਈ ਇਹ ਇੱਕ ਨਵੀ' ਹੱਡ-ਬੀਤੀ ਸੀ, 
ਵੇਲਾ ਭੀ ਸਿਆਲੀ ਰਾਤ ਦਾ, ਜਦੋਂ' ਮੀ'ਹ ਪੈ ਰਿਹਾ ਸੀ ਅਤੇ ਪਿੰਡਾ 
ਠਾਰਦੀ ਠੰਡੀ ਹਵਾ ਚਲ ਰਹੀ ਸੀ । ਅਜਿਹੀ ਹਾਲਤ ਵਿਚ ਉੱਜ 
ਹੀ ਨੰਗੇ ਹੱਥ ਪੈਰ ਸੈਨ ਹੁੰਦੇ ਜਾਂਦੇ ਹਨ । ਪਰ ਬਾਬਾ ਲਹਿਣਾ ਜੀ ਆਪਣੇ 
`ਦਿਲ ਦੇ ਪਾਤਸ਼ਾਹ ਦੀ ਰਜ਼ਾ ਮੰਨਣ ਦੀ ਮੌਜ ਵਿਚ ਸਾਰੀ ਰਾਤ ਠਰੇ 
ਹੋਏ ਗਾਰੇ ਵਿਚ ਖਲੋਤੇ, ਠਰੀ ਹੋਈ ਗਿੱਲੀ ਮਿੱਟੀ ਨਾਲ ਕੌਧ ਬਣਾਂਦੇ 
ਰਹੋ । 

(੫) ਸਿਆਲ ਦੀ ਬਹਾਰ ਸੀ । ਇਕ ਵਾਰੀ ਅੱ ਰਾਤੇ ਹੀ 
ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਜਗਾਇਆ _ਅਤੇ ਦਰਿਆ 
ਉਤੇ ਕਪੜੇ ਧੋਣ ਭੇਜ ਦਿੱਤਾ । ਦਰਿਆ ਰਾਵੀ ਕਰਤਾਰਪੁਰ ਦੇ ਨਾਲੋ" ਦੀ 
ਹੀ ਵਗਦਾ ਹੈ । ਦਰਿਆ ਦਾ ਬਰਫ਼ਾਨੀ ਪਾਣੀ, ਉਹ ਭੀ ਭਰ-ਸਿਆਲੇ । 
ਪਰ ਜਿਨ੍ਹਾਂ ਗਰੀਬ ਧੋਬੀਆਂ ਨੇ ਕੱਪੜੇ ਧੋ ਕੇ ਰੋਜ਼ੀ ਕਮਾਣੀ ਹੁੰਦੀ ਹੈ, ਉਹ 
ਵਿਚਾਰੇ ਡੇਢ ਪਹਿਰ ਰਹਿੰਦੀ ਰਾਤੇ ਹੀ ਠੰਡੇ ਪਾਣੀ ਵਿਚ ਜਾ ਖਲੋ'ਦੇ 
ਹਨ, ਅਤੇ ਠਰੀ” ਹੱਥੀ ਪਟੜੇ ਉਤੇ ਛੂਹ ਛੂਹ ਪਟੱਕ ਪਟੱਕ ਪਏ ਕਰਦੇ 
ਹਨ । ਅਮੀਰਾਂ ਨੂੰ ਵਿਚਾਰੇ ਗਰੀਬਾਂ ਦੀ ਇਸ _ਔਖਿਆਈ ਦੀ ਕੀ ਸਾਰ ? 


੧੪੩ 


ਲੇ 


ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਜੀਵਨ ਦੀ ਇਹ 
ਝਾਕੀ ਭੀ ਵਿਖਾਣੀ ਸੀ । ਆਗਿਆ ਅਨੁਸਾਰ ਉਹ ਦਰਿਆ ਉਤੇ ਗਏ 


`. ਅਤੋਂ ਕੱਪੜੇ ਧੌ ਲਿਆਏ । 


(੬) ਹਿੰਦੂ ਧਰਮ ਦੀ ਮਰਯਾਦਾ ਅਨੁਸਾਰ ਹਿੰਦੂ ਸਮਾਜ ਵਿਚ 
ਕਰੋੜਾਂ ਐਸੇ ਕੈਗਾਲ ਸਨ ਅਤੇ ਹਨ, ਜਿਨ੍ਹਾਂ ਦੀ ਗਰੀਬੀ ਦਾ ਅਹਿਸਾਸ 
ਸਤਿਗੁਰੂ ਜੀ ਇਨ੍ਹਾਂ ਨਿਕੀਆਂ ਨਿਕੀਆਂ ਹੱਡ-ਬੀਤੀਆਂ ਦੀ ਰਾਹੀ" ਬਾਬਾ 
ਲਹਿਣਾ ਜੀ ਨੂੰ ਕਰਾਂਦੇ ਰਹੇ ਅਤੋਂ ਉਨ੍ਹਾਂ ਦੇ ਦਿਲ ਵਿਚ ਗਰੀਬਾਂ ਵਾਸਤੇ 
ਹਮਦਰਦੀ ਪੈਦਾ ਕਰਦੇ ਰਹੇ । ਪਰ ਅਜੇ ਇਕ ਹੋਰ ਐਸੀ ਸ਼੍ਰੇਣੀ ਸੀ, 
ਜਿਸ ਦੇ ਭੁੱਖ-ਮਾਰੇ ਬੈਦੇ ਮੁਰਦਾਰ ਖਾਣ ਲਈ ਭੀ ਮਜਬੂਰ ਹੋ ਜਾਂਦੇ ਸਨ । 
ਬਾਬਾ ਲਹਿਣਾ ਜੀ ਨੂੰ ਸਤਿਗੁਰੂ ਜੀ ਨੇ ਸਮਾਜ ਦਾ ਉਹ ਅੰਗ ਭੀ ਵਿਖਾਣਾ 
ਸੀ । ਇਸ ਖ਼ਾਤਰ ਉਮਰ ਦੇ ਅਖ਼ੀਰਲੇ ਸਾਲ ਇਕ ਦਿਨ ਸਾਹਸੀਆਂ 
ਵਾਂਗ ਸਤਿਗੁਰੂ ਜੀ ਨੇ ਕੁਝ ਕੁੱਤੇ ਇਕੱਠੇ ਕਰ ਲਏ, ਹੱਥ ਵਿਚ ਸੋਟਾ ਫੜ 
ਲਿਆ, ਮੋਢੇ ਤੇ ਇਕ ਝੋਲਾ ਪਾ ਲਿਆ।ਜੋ ਕੋਈ ਨੌੜੇ ਆਵੇਂ, ਉਸ 


` ਨੂੰ ਸੋਟਾ ਮਾਰਨ ਜਾਂ ਡਰਾਵਾ ਦੇਣ । ਇਸ ਅਨੌਖੋ ਜਿਤ 


4 


ਜੀ ਦਰਿਆ ਰਾਵੀ ਦੇ ਬੇਲੇ ਵੱਲ ਚੱਲ ਪਏ । ਸਿੱਖ ਉਦਾਸ ਹੋ ਹੋ ਕੇ 
ਘਰਾਂ ਨੂੰ ਮੁੜਨ ਲੱਗ ਪਏ, ਸਭ ਡੋਲ ਗਏ, ਕਈ ਅਸ਼ਰਧਾ-ਭਰੀਆਂ 
ਗੱਲਾਂ ਕੀਤੀਓ” ਨੇ । ਸਿਰਫ਼ ਇਕ ਨਾ ਡੋਲਿਆ, ਉਹ ਸੀ ਬਾਬਾ ਲਹਿਣਾ 
ਜੀ । ਅੱਗੇ ਅੱਗੇ ਗੁਰੂ ਨਾਨਕ ਅਤੇ ਪਿੱਛੋ ਪਿੱਛੇ ਬਾਬਾ ਲਹਿਣਾ । 
ਕੋਈ ਡਰਾਵਾ, ਕੋਈ ਧਮਕੀ ਇਨ੍ਹਾਂ ਦੇ ਪ੍ਰੇਮ ਨੂੰ ਡੁਲਾ ਨਾ ਸਕੇ । ਬੇਲੇ 
ਵਿਚ ਇਕ ਥਾਂ ਇਕ ਮੁਰਦਾ ਪਿਆ ਸੀ । ਸਤਿਗੁਰੂ ਜੀ ਨੇ ਘੂਰ ਕੇ 
ਬਾਬਾ ਲਹਿਣਾ ਜੀ ਨੂੰ ਆਖਿਆ, ਜੇ ਤੁਸਾਂ ਮੋਰਾ ਖਹਿੜਾ ਨਹੀ” 
ਛੱਡਣਾ, ਤਾਂ ਇਹ ਮੁਰਦਾ ਖਾਉ । ਲਹਿਣਾ ਜੀ ਨੇ ਹੱਥ ਜੋੜ ਕੇ ਬੋਨਤੀ 
ਕੀਤੀ ਕਿ ਹੁਕਮ ਕਰੋਂ ਕਿਧਰੋ` ਖਾਣਾ ਸ਼ੁਰੂ ਕਰਾਂ, ਪੈਰਾਂ ਵੱਲੋ ਕਿ 
ਸਿਰ ਵਲੋ” । 

ਬੱਸ ! ਹੁਕਮ ਮੰਨਣ ਅਤੇ ਗਰੀਬ ਖ਼ਲਕਤ ਨਾਲ ਜਿ ਕਰਨ 
ਹੋ ਗਈ । ਗੁਰੂ ਨਾਨਕ ਦੋਵ ਜੀ ਨੇ ਬਾਬਾ ਲਹਿਣਾ ਜੀ ਨੂੰ 

੧੫ 


ਦੀ ਹੱਦ 


ਆਪਣੇ ਗਲ ਲਾਇਆ, ਅਤੇ ਆਖਿਆ ਕਿ ਤੇਰੇ ਮੇਰੇ ਵਿਚ ਕੋਈ ਵਿੱਥ 
ਨਹੀ" ਰਹੀ, ਮੈ ਗਰੀਬਾਂ ਦੀ, ਨੀਚਾਂ” ਦੀ ਬਾਂਹ ਫੜਨ ਆਇਆ ਸਾਂ; ਤੂੰ 
ਭੀ ਉਸ ਨਿਸ਼ਾਨੇ ਉਤੇ ਆ ਅਪੜਿਆ ਹੈ', ਤੂੰ ਮੋਰਾ ਆਪਾ ਹੈ; ਤ੍ਰੰ ਮੇਰਾਂ 


ਅੰਗ ਹੈ' । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦਾ <. 


ਨਵਾਂ ਨਾਮ ਧਰ ਦਿੱਤਾ, ਅੰਗਦ । ਜੀਵਨ ਤਬਦੀਲ ਕਰ ਦਿੱਤਾ, ਨਾਮ 
ਭੀ ਤਬਦੀਲ ਕਰ ਦਿਤਾ । 


ਗੁਰਿਆਈ, ਗੁਰਬਾਣੀ ਸੌੱਪ, 
ਪ੍ਰਚਾਰ-ਕੇ'ਦਰ ਮਾਝੇ ਵਿਚ- 


੨ ਅੱਸੂ ਸੰਮਤ ੧੫੯੬ (ਅਬੂ ਵਦੀ ੫) ਮੁਤਾਬਿਕੋ ੨ ਸਤੇਬਰ 
ਸੋਨ ੧੫੩੯ ਨੂੰ ਗੁਰੂੰ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ 
ਅੰਗਦ ਬਣਾ ਕੋ ਆਪਣੀ ਸਾਰੀ ਜ਼ਿਮੋਵਾਰੀ ਸੰਪ ਦਿੱਤੀ ਅਤੇ ਆਪ 
ਅੱਸੂ ਵਦੀ ੧੦ (੭ ਅੱਸੂ) ਸੈਮਤ ੧੫੯੬ (੭ ਸਤੰਬਰ ਸੈਨ ੧੫੩੯) 
ਨੂੰ ਜੌਤੀ ਜੋਤਿ ਸਮਾਏ । ਉਸ ਦਾ ਗੁਰੂ ਅੰਗਦ ਸਾਹਿਬ ਦੀ ਉਮਰ _ 


ਤਕਰੀਬਨ ਸਾਢੇ ਪੈਤੀ ਸਾਲ ਸੀ. ਗੁਰੂ ਬਨਾਣ ਵਾਲੇ ਸਤਿਗੁਰੂ ਵਿ 


ਨਾਨਕ ਦੇਵ ਜੀ ਨੇ ਇਹਨਾਂ ਨੂੰ ਰੀ ਉਹ ''ਕਿਤਾਬ `ਭੀ ਦੇ 
ਦਿਤੀ, ਜਿਸ ਵਿਚ ਉਹਨਾਂ ਆਪਣੀ ਸਾਰੀ ਹੀ ਬਾਣੀ ਲਿਖ ਕੇ ਰੱਖੀ 
ਹੋਈ ਸੀ, ਅਤੇ ਬਾਬਾ ਫਰੀਦ, ਭਗਤ ਨਾਮਦੇਵ, ਕਬੀਰ, ਰਵਿਦਾਸ 
ਆਦਿਕ ਸਾਰੇ ਭਗਤਾਂ ਦੀ ਬਾਣੀ ਭੀ ਲਿਖੀ ਹੋਈ ਸੀ। ਜਦ ਗੁਰੂ 
ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਹਾਜੀਆਂ ਨੇ ਭੀ ਇਸੇ ਕਿਤਾਬ 
ਬਾਰੇ ਆਖਿਆ ਸੀ ਕਿ ਇਸ ਨੂੰ ਖੋਲ੍ਹ ਕੇ . ਸਾਨੂੰ ਆਪਣੀ ਰਾਇ 
ਦਸੋ ਜੁ ਹਿੰਦੂ ਵੱਡਾ.ਹੈ ਜਾਂ ਮੁਸਲਮਾਨ; । ਸਾਰੀ ਬਾਣੀ ਨੂੰ ਗੁਰੂ 


` #ਜੂਕਰ ਹੈ ਕਿ ਹੁਣ ਸਾਂਡੇ ਸੁਤੌਤਰ ਦੇਸ਼ ਦੀ ਸਰਕਾਰ ਨੇ ਕਿਸੇ ਨੂੰ 
ਚੂਹੜਾ ਆਖਣ ਬਾਰੇ ਕਾਨੂੰਨੀ ਮਨਾਹੀ ਕਰ ਦਿੱਤੀ ਹੈ । ਇਸ ਤਰ੍ਹਾਂ ਉਹਨਾਂ 
ਗਰੀਬਾਂ ਵਲੋ“ ਨਫ਼ਰਤ ਸਹਿਜੇ ਸਹਿਜੋ ਖ਼ਤਮ ਰੋ ਰਹੀ ਹੈ । _ 
_ ਹ੍ਰੰਦੇਖੋ ਭਾਈ ਗੁਰਦਾਸ ਜੀ ਦੀ ਪਹਿਲੀ 'ਵਾਰ' ਦੀ ਪਉੜੀ ੩੩ । 
ਸੋ, 


੧੦, 


ਦ. 


( 


ਅੰਗਦ ਸਾਹਿਬ ਦੇ ਹਵਾਲੇ ਕਰ ਕੇ ਇਹ ਹੁਕਮ ਭੀ ਦਿਤੋ ਨੇ. ਕਿ 
ਰਾਵੀ ਬਿਆਸ ਦੇ ਵਿਚਲੇ ਇਲਾਕੇ ਮਾਝੇ ਵਿਚ ਦੇ ਕਿਸਾਨ ਆਦਿਕ 
ਲੌਕਾਂ ਵਿਚ ਪਰਚਾਰ ਕਰੋ, ਅਤੇ ਉਨ੍ਹਾਂ ਨੂੰ ਹੌਸਲਾ ਦਿਉ । ਚਿਨਾਬੋ` 
ਪਰੇ ਪਰੇ ਸਭ ਕਿਸਾਨ ਡਰ`ਅਤੇ. ਲਾਲਚ ਦੇ ਵੱਸ ਹੋ ਕੇ ਮੁਸਲਮਾਨ 
ਹੋ ਚੁਕੇ ਸਨ, ਅਸਾਂ .ਰਾਵੀ ਦੇ ਉੱਤਰ ਦੇ ਇਲਾਕੇ ਦੇ ਪੇੱਤੂਆੰ 
ਉਸ ਹੜ੍ਹ ਤੋਂ ਬਚਾਣ ਦੇ ਜਤਨ ਕੀਤੇ ਹਨ, ਹੁਣ ਮਾਝੇ ਦੇ ਕਿਸਾਨ 
ਜੱਥੋਬੈਦ ਕਰਨ ਦੀ ਲੌੜ ਹੈ । ਸੋ, ਗੁਰੂ ਅੰਗਦ ਦੇਵ ਜੀ 
ਕਰਤਾਰਪੁਰ ਦੇ ਸਿੱਖ-ਧਰਮ ਦੇ ਪਰਚਾਰ ਚਾ ਕੇਦਰ ਖਡੂਰ ਵਿਚ 
ਆ ਬਣਾਇਆ । 


ਨਿਸ਼ਕਾਮਤਾ- 


ਬਾਬਾ ਲਹਿਣਾ ਜੀ ਜਦੋ ਭਾਈ ਜੋਧੇ ਪਾਸੋ” ਸੁਣੀ ਗੁਰਬਾਣੀ 
ਦੀ ਖਿੱਚ ਨਾਲ `ਗੁਰੂ ਨਾਨਕ ਦੋਵ ਜੀ ਦੇ. ਦਰਸ਼ਨ ਨੂੰ ਗਏ ਸਨ, 
ਉਨ੍ਹਾਂ ਨੂੰ ਸੁਪਨੇ-ਮਾਤੁ `ਭੀ ਖ਼ਿਆਲ ਨਹੀ ਸੀ ਕਿ ਆਖ਼ਰ ਉਹ 
ਇਤਨੇ ਉੱਚੇ ਮੁਰਾਤਬੇ ਉਤੇ ਅਪੜਾਏ ਜਾਣਗੇ । ਗੁਰੂ ਨਾਨਕ 
ਸਾਹਿਬ ਪਾਸ ਰਹਿ ਕੋ ਭੀ ਸਤਾਂ ਸਾਲਾਂ ਵਿਚ ਜੀਵਨ ਦਾ ਇਹੀ 
ਨਿਸ਼ਾਨਾ ਸਾਹਮਣੇ ਰੱਖਿਆ ਸੀ ਕਿ ਆਪਣੀ ਮਰਜ਼ੀ ਛੱਡ ਕੇ ਗੁਰੂ 
ਦੀ ਮਰਜ਼ੀ ਉਤੇ ਤੁਰਨਾ ਹੈ, ਅਤੇ ਗ਼ਰੀਬ ਤੋ ਗ਼ਰੀਬ ਤੋ ਨੀਵੇ ਤੋ" 
ਨੀਵੇ” ਬੈਦੇ ਨੂੰ ਆਦਰ-ਸਤਿਕਾਰ ਦੇਣਾ ਹੈ 1: ਗ਼ਰੀਬੀ ਅਤੇਂ ਰਜ਼ਾ- 
ਇਹੀ ਸੀ ਉਨ੍ਹਾਂ ਦੇ ਜੀਵਨ ਦਾ ਨਿਸ਼ਾਨਾ । ਗੁਰੂ ਨਾਨਕ_ ਦੇਵ ਜੀ ਨੇ 
ਉਨ੍ਹਾਂ ਨੂੰ ਆਪਣੇ ਵਰਗਾ ਬਣਾ ਲਿਆ, ਆਪਣੀ ਜ਼ਿਮੇਵਾਰੀ ਸੰਪ 
ਦਿੱਤੀ ਅਤੇ ਆਪ ਉਨ੍ਹਾਂ ਅੱਗੇ ਸਿਰ ਨਿਵਾਇਆ | ਇਹ ਇਕ 
ਅਲੰਕਿਕ ਖੋਡ ਸੀ । ਬਾਬਾ ਲਹਿਣਾ ਜੀ ਹੈਰਾਨ. ਅਤੇ` ਦੁਨੀਆ ਭੀ 
ਹੈਰਾਨ ਸੀ ਕਿ ਗੁਰੂ ਚੇਲੇ ਅੱਗੇ ਨਿਉ” ਰਿਹਾ_ ਹੈ । ਸਤਿਗੁਰੂ ਜੀ ਦੇ 
ਸਾਹਿਬਜ਼ਾਦਿਆਂ' ਨੂੰ, _ਇਤਿਹਾਸ ਲਿਖਦਾ ਹੈ, ਇਹ ਗੱਲ ਪਸੈਦ 
ਨਹੀ'.:ਸੀ ਆਈ । .ਬੱਬਾ ਸਿਰੀ ਚੈਦ ਜੀ ਨੇ ਗੁਰੂ ਅੰਗਦ .ਦੇਵ 

੧੭ 


217 ॥24੨॥21੨ 


ਜੀ ਦੀ ਕੋਈ ਵਿਰੋਧਤਾ`ਨਾ ਕੀਤੀ, ਨਾ ਹੀ ਸੈਗਤਾਂ ਨੂੰ ਆਪਣੇ ਵੱਲ 
ਪ੍ਰੇਰਨ ਦੇ ਕੋਈ ਜਤਨ ਕੀਤੇ । ਫਿਰ ਭੀ, ਚੂੰਕਿ ਗੁਰੂ ਵਾਲੀ ਪਦਵੀ 
ਜਗਤ ਦੀਆਂ ਨਜ਼ਰਾਂ ਵਿਚ ਬੜੇ ਉੱਚੇ ਮਾਣ=-ਆਦਰ ਦੀ ਥਾਂ ਸੀ, 
ਗੁਰੂ ਅੰਗਦ ਸਾਹਿਬ ਨੇ ਖੜੂਰ`ਆ ਕੇ ਇਸ ਮਾਣ-ਆਦਰ ਤੋ” ਪਰੇ - 
ਰਹਿਣ ਦੇ ਜਤਨ ਕੀਤੇ । ਕੋਈ ਸਤਿਸੈਗ ਨਹੀ” ਅਰਭੇ, ਕੋਈ ਦੀਵਾਨ 
ਨਹੀ” ਲਾਏ, ਸੈਗਤਾਂ ਦਾ` ਕੋਈ ਇਕੱਠ ਆਪਣੇਂ ਪਾਸ ਨਹੀ ਹੋਣ 
ਦਿੱਤਾ । ਸਗੋ”, ਸਿੱਖ-ਇਤਿਹਾਸ ਅਨੁਸਾਰ, ਖਡੂਰ ਆ ਕੇ ਕੁਝ ਮਹੀਨੇ 
ਗੁਪਤ ਹੀ`ਰਹੇ।।. ਆਪਣੇ ਘਰ ਭੀ ਨਹੀ” ਰਹੇ ਕਿ ਛੇਤੀ ਭਾਲ ਹੋ 
ਜਾਏਗੀ, ਖਡੂਰ ਦੀ ਇਕ ਬਿਰਧ ਮਾਈ ਭਿਰਾਈ 'ਦੇ ਘਰ ਟਿਕੇਂ ਰਹੇਂ, । 
ਗੁਰੂ ਨਾਨਕ ਸਾਹਿਬ ਦਾ ਹੁਕਮ ਤਾਂ ਸੀ, ਪਰ ਉਹਨਾਂ ਸੈਗਤਾਂ ਦੀ ਰੁਚੀ 
ਭੀ ਵੇਖਣੀਂ ਚਾਹੀ । ਰ੍‌ 

ਜਦੋ” ਕਰਤਾਰਪੁਰ । ਆਉਣ ਵਾਲੋਂ ਸਤਸੈਗੀਆਂ ਨੂੰ ਗੁਰੂ ਦੇ 
ਦਰਸ਼ਨ ਦੁਰਲੱਭ ਹੋ ਗਏ, ਤਾਂ ਉਨ੍ਹਾਂ ਬਾਬਾ ਬੁੱਢਾ` ਜੀ ਦੀ ਅਗਵਾਈ 
ਵਿਚ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਸਾਹਿਬ ਨੂੰ ਆ ਲੱਭਾ । 


(ਸੈਨ ੧੫੩੯ ਤੋਂ? ੧੫੫੨ ਤੱਕ) 
ਵਰਨ-ਵੈਡ ਦੇ ਵਿਤਕਰੇ ਨੂੰ ਦੂਰ ਕਰਨ ਦੇ ਜਤਨ-- 


ਬ੍ਰਾਹਮਣ ਦੀ ਸੁਆਰਥ-ਭਰੀ ਵਰਨ-ਵੌਡ ਦੇ ਕਾਰਨ ਸ਼ੂਦਰ 
ਅਖਵਾਂਦੇ ਲੋਕ` ਹਿੰਦੂ ਧਰਮ .ਵਲੋ” ਬੇ-ਦਿਲ ਹੋ ਰਹੇ ਸਨ । ਚਨਾਬ 
ਤੋਂ ਪਾਰ ਤੱਕ ਦੇ ਲੋਕ”ਤਾਂ ਇਹ ਪਾਸਾ ਹੀ ਛੱਡ ਗਏ । ਗੁਰੂ 
ਨਾਨਕ ਦੇਵ ਜੀ ਨੇ ਇਸ ਹੜ੍‌ ਨੂੰ ਰੌਕਣ ਲਈ ਰਾਵੀ ਦੇ ਪਰਲੇ ਕੇਢੇ 
ਡੇਰਾ ਲਾਇਆ ਅਤੇ ੧੮ ਸਾਲ ਉਸ ਇਲਾਕੇ ਦੇ ਪਿੰਡਾਂ ਤੇ ਨਗਰਾਂ 
ਵਿਚ ਘਬਰਾਏ ਲੋਕਾਂ ਨੂੰ ਪੈਰਾਂ ਉਤੇ ਖਲ੍ਰਿਆਰਦੇ ਰਹੇ 1 ਰਾਵੀ-ਬਿਆਸ 
ਦੇ ਇਲਾਕੋ ਵਿਚ . ਭੀ ਆਉਂਦੇ ਰਹੇ । ਹੁਣ ਮਾਝੇ ਵਿਚ ਉਸ 
ਪਰਚਾਰ ਨੂੰ ਜਾਰੀ ਰੱਖਣ ਦਾ ਕੌਮ ਗੁਰੂ ਅੰਗਦ ਸਾਹਿਬ ਦੇ ਸਪੁਰਦ 

੧੮ 


ਹੋਇਆ, ਜੋ.ਉਹਨਾਂ ਨੇ ` ਤਕਰੀਬਨ . ੧੩ -ਸਾਲ. ਨਿਬਾਂਹਿਆ 1 ਸਭੁ 
ਤੋ ਵੱਡੀ ਲੋੜ ਹੀ ਇਹ ਸੀ' ਕਿ ਪੈਰਾਂ ਹੇਠ ਲਤਾੜੀ'ਦੇ ਸ਼ੂਦਰ 
ਅਖਵਾਂਦੇ .ਲੌਕਾਂ 'ਵਿਚ ਮਨੁੱਖਤਾ ਅਤੇ ਸਵੈ-ਮਾਨ ਦਾ _ਅਹਿਜਾਜ 
ਕਰਾਇਆ ਜਾਏ. 1 ਗੁਰੂ ਅੰਗਦ ਸਾਹਿਬ ਨੇ ਇਸ ਪਾਸੇ ਵਲ ਖ਼ਾਸ 
ਧਿਆਨ "ਦਿੱਤਾ । ਇਸ ਮਨੌਰਥ 'ਲਈ ਗੁਰੂ ਨਾਨਕ ਦੇਵ ਜੀ ਨੇ 
ਲੰਗਰ਼ ਦੀ ਮਰਯਾਦਾ ਚਲਾਈ ਸੀ । ਗੁਰੂ ਅੰਗਦ ਸਾਹਿਬ ਨੇ ਇਸ ਨੂੰ 
ਪੂਰੀ ਕਾਮਯਾਬੀ ਨਾਲ .ਜਾਰੀ ਰੱਖਿਆ । ਸਤਿਗੁਰੂ ਜੀ ਦੀ _ਧਰਮ- 
ਪਤਨੀ ਮਾਤਾ`ਖੀਵੀ ਜੀ ਲੰਗਰ ਦਾ ਸਾਰਾ ਪਰਬੰਧ ਆਪ ਕਰਦੇ 
ਸਨ । ਕਿਸੇ ਭੀ ਵਰਨ ਦਾ ਬੈਦਾ ਰੋਵੇ, ਸਭ ਨੂੰ ਇੱਕੋ ਪੰਗਤ ਵਿਚ 
ਬਿਠਾ ਕੇ ਲੰਗਰ ਛਕਾਇਆ ਜਾਂਦਾ ਸੀ । .ਸਤਿਗੁਰੂ ਜੀ ਇਸ ਗੱਲ 
ਵਲ ਖ਼ਾਸ ਧਿਆਨ ਰੱਖਦੇ ਸਨ ਕਿ ਲੌੰਗਰ ਵਿਚ ਕਿਸੇ ਨਾਲ ਕੋਈ 
ਵਿਤਕਰੇ-ਭਰਿਆ ਸਲੂਕ ਨਾ ਹੋਵੇ । 


ਜਾਤ-ਅਭਿਮਾਨੀਆਂ ਦੀ.ਈੀਰਖਾ- 


ਹਰ ਵੇਲੇ ਦੀ ਦੁਰਕਾਰ ਤੇ ਝਾੜ-ਝੋਬ ਨਾਲ ਮਨੁੱਖ ਦਾ ਅਸਲਾ 
ਸਹਿਮ ਹੇਠ ਦਬਿਆ ਰਹਿੰਦਾ ਹੈ । ਉਸ. ਨੂੰ ਆਪਣੇ ਮਨੁੱਖ ਹੋਣ 
'ਉਤੇ ਭੀ ਯਕੀਨ ਨਹੀ” ਰਹਿੰਦਾ । ਜਿੰਦ-ਹੀਣ ਚੀਜ਼ਾਂ ਵਾਂਗ ਅਤੇ 
-ਪਸ਼ੂ-ਪੰਛੀਆਂ ਵਾਂਗ -ਉਹ੍ ਆਪਣੇਂ ਜਾਬਰ ਮਾਲਕ ਦੀ ਕਾਰ ਕਰੀ 
:ਜਾਣਾ ਹੀ ਆਪਣੀ ਹੋਂਦ ਸਮਝਦਾ :ਹੈ । ਜਾਤ-ਅਭਿਮਾਨੀਆਂ ਨੇ 
(ਕਰੋੜਾਂ ਸ਼ੂਦਰ ਅਖਵਾਂਦੇ ਲੌਕਾਂ ਨ ਅਧੌਗਤੀ ਤੱਕ _ਅਪੜਾ 
ਦਿੱਤਾ ਹੋਇਆ ਸੀ । 

ਗੁਰੂ ਅੰਗਦ ਸਾਹਿਬ ਦੇ ਲੰਗਰ ਵਿਚ ਹੋ ਰਹੇਂ 'ਪਿਆਰ-ਭਰੇ 
ਸਲੂਕ ਨੇ ਨੀਵੇਂ=ਮਿਥੇ-ਗਏ ਬੈਦਿਆਂ ਦੋ ਅੰਦਰ ਨਵੀ” ਜਿੰਦ ਪਾ 
ਦਿੱਤੀ । ਉਹਨਾਂ ਦੇ ਅੰਦਰ.ਮਨੁੱਖਤਾ ਦਾ ਅੰਹਿਸਾਸ ਜਾਗ _ਪਿਆ । 
ਉਨ੍ਹਾਂ ਦੇ ਦਿਲਾਂ ਤੋਂ ਉੱਚੀ ਜਾਤ ਦੇ ਲੌਕਾਂ ਦਾ. ਸਹਿਮ-ਡਰ ਦੂਰ ਹੋਣ 

“੧੯ 


॥2ਮ੭ 


ਲੱਗ ਪਿਆ । ਸ਼ੂਦਰ ਅਖਵਾਂਦੇ ਬੋਦੇ ਭੀ ਆਪਣੇ ਆਪ ਨੂੰ 'ਬਾਹਮਣ 
ਆਦਿਕ ਵਰਗੇ ਮਨੁੱਖ ਸਮਝਣ ਲੱਗ ਪਏ 1 

ਇਹ ਨਵੀ” ਆ ਰਹੀ ਤਬਦੀਲੀ _ਜਾਤ-ਅਭਿਮਾਨੀਆਂ 
ਪਸੰਦ ਨਾ ਆਈ । ਰਬਾਬੀ ਬਲਵੰਡ ਨੇ ਆਪਣੀ 'ਵਾਰ' ਦੀ ਤੀਜੀ 
ਪਉੜੀ ਵਿਚ ਇਹ ਜ਼ਿਕਰ ਕਰ ਭੀ ਦਿੱਤਾ ਕਿ ਗੁਰੂ ਅੰਗਦ ਸਾਹਿਬ 
ਦੇ ਲੰਗਰ ਵਿਚ ਘਿਉ ਵਾਲੀ ਖੀਰ ਭੀ ਵਰਤਾਈ ਜਾਂਦੀ ਸੀ । ਗੂਰੂ 
ਕੇ ਸਿੱਖਾਂ ਦੇ ਮੂੰਹਾਂ ਉਤੇ ਲਾਲੀ ਚੜ੍ਹਦੀ ਸੀ, ਜਦੋ” ਉਹ ਲੰਗਰ ਵਿਚ 
ਸਭਨਾਂ ਨਾਲ ਪਿਆਰ ਭਰਿਆ ਸਲੂਕ ਤੱਕਦੇ ਸਨ । ਪਰ _ਜਾਤ- 
ਅਭਿਮਾਨੀ ਲੋਕਾਂ ਦੇ ਮ੍ਰੰਹਾਂ ਉਤੇ ਪਿਲੱਤਣ ਆਉਦੀ ਜਾਂਦੀ .ਸੀ । ਉਹ 
ਦਿਲੋ" ਗੁਰੂ ਅੱਗਦ ਸਾਹਿਬ ਦੇ -ਵਿਰੋਧੀ ਬਣਦੇ ਗਏ । ਖਡੂਰ ਵਿਚ 
ਇਕ ਜੋਗੀ ਭੀ ਰਹਿੰਦਾ ਸੀ, ਜਿਸ ਦਾ ਨਾਮ ਸੀ ਸ਼ਿਵਨਾਥ 1 ਇਹ 
ਆਪਣੇ ਆਪ ਨੂੰ ਤਪਾ ਅਖਵਾਂਦਾ ਸੀ । ਇਸ ਨੂੰ ਆਪਣਾ ਹੀ ਸਾੜਾ 
ਸੀ ਕਿ ਸਤਿਗੁਰੂ ਦਾ ਪਰਤਾਪ ਚਮਕਣ ਕਰਕੇ ਇਸ ਦੀ ਮਾਨਤਾ 
ਘਟਦੀ ਜਾ ਰਹੀ ਸੀ । ਇਹ ਭੀ ਵਿਰੋਧੀ ਧੜੇ ਵਿਚ ਸ਼ਾਮਲ 
ਹੋ ਗਿਆ। 

ਜਦੋ" ਸੈਨ ੧੫੪੦ ਵਿਚ ਬਾਬਰ ਦਾ ਪੁੱਤੌਰ ਹਮਾਯ੍ਰੋ ਬਾਦਸ਼ਾਹ 
ਸ਼ੇਰ ਸ਼ਾਹ ਤੋਂ ਭਾਂਜ ਖਾ ਕੇ ਪੰਜਾਬ ਵਿਚੋ ਦੀ ਲੰਘਦਾ ਹੋਇਆ ਇਸ 
ਖ਼ਿਆਲ ਨਾਲ ਖਡੂਰ ਆਇਆ ਸੀ ਕਿ ਮਹਾਂ ਪੁਰਖਾਂ ਦੀ ਨੋਕ _ਦੁਆ 
ਨਾਲ ਸ਼ਾਇਦ ਹਾਰੀ ਬਾਜ਼ੀ ਜਿੱਤੀ ਜਾ ਸਕੇ, ਤਾਂ ਉਸ ਵੇਲੋਂ ਜਾਤ- 
ਅਭਿਮਾਨੀਆਂ ਦੋ ਵਿਰੋਧੀ ਧੜੇ ਨੇ _ਹਮਾਯੂੰ ਦੇ ਕੰਨ ਇਤਨੇ ਭਰੇ ਸਨ 
ਕਿ ਉਹ ਗੁਰੂ ਸਾਹਿਬ ਅੱਗੇ ਸਿਰ ਨਿਵਾਣ ਦੇ ਥਾਂ 
ਚਲਾਣ ਨੂੰ ਤਿਆਰ ਹੋ ਪਿਆ ਸੀ । ਰ 

ਜਦੋ” ਇਕ ਸਾਲ ਬੜੀ ਅੜ ਲੱਗੀ ਤਾਂ ਉਨਾਂ ਭੀ ਸ਼ਿਵਨਾਥ 
ਤਪੇ ਨੇ ਜੱਟਾਂ ਨੂੰ ਇਹ ਆਖ ਕੇ ਚਮਕਾਇਆ ਸੀ ਕਿ ਜਿੱਥੋਂ ਸ਼ਾਸਤ੍ਰਾਂ ਦੀ 
ਮਰਯਾਦਾ ਭੰਗ ਕਰ ਕੇ ਸ਼ੂਦਰਾਂ ਨੂੰ ਬ੍ਰਾਹਮਣਾਂ ਨਾਲ ਸਾਵਾਂ ਕਰਨ ਦੇ 
ਜਤਨ ਕੀਤੇ ਜਾਣ, ਜਿੱਥੇ ਸੰਤਾਂ-ਸਾਧਾਂ ਨੂ ਛੱਡ ਕੇ ਗ੍ਰਿਹਸਥੀਆਂ ਅੱਗੇ 

੨੦ 


॥੨ 


ਯਹ 
ਦੇ 


ਲੀ 


ਸਿਰ ਨਿਵਾਏ ਜਾਣ, ਉਥੇ ਔੜ ਤਾਂ ਲਗਣੀ ਹੀ ਹੋਈ। ਇਸੇ ਚੁੱਕ ਦੇ 
ਕਾਰਨ ਜੱਟਾਂ ਨੇ ਗੁਰੂ ਅੰਗਦ ਸਾਹਿਬ ਨੂੰ ਪਿੰਡ ਚੋ“ ਕੱਢ ਦਿੱਤਾਂ ਸੀ, ਪਰ 
ਫਿਰ ਜਦੋ” ਬ੍ਰਾਹਮਣਾਂ ਅਤੇ ਜੌਗੀ ਦੀਆਂ ਚਾਲਾਂ ਦੀ ਸਮਝ ਆਈਓ ਨੇ, 
ਤਾਂ ਭੁੱਲ ਬਖ਼ਸ਼ਾ ਕੇ ਸਤਿਗੁਰੂ ਜੀ ਨੂੰ ਵਾਪਸ ਲੈ ਆਏ ਸਨ । 


ਰਾਜ-ਗਰਦੀ- 


ਮੁਗ਼ਲ ਬਾਦਸ਼ਾਹ ਹਮਾਯੂੰ ਵਾਲੀ ਉਪਰ ਦਿੱਤੀ ਨਿੱਕੀ ਜਿਹੀ 
ਘਟਨਾ ਨੂੰ ਸਮਝਣ ਲਈ ਭਾਰਤ ਦੇ ਉਸ ਵੋਲੋਂ ਦੇ ਥੋੜੇ ਜਿਹੇ ਰਾਜਸੀ 
ਹਾਲਾਤ ਪਾਠਕਾਂ ਦੇ ਸਾਹਮਣੇ ਰੱਖਣੇ ਜ਼ਰੂਰੀ ਹਨ। _- _- - 

ਹਿੰਦੁਸਤਾਨ ਦਾ ਪਹਿਲਾ ਮੁਗ਼ਲ ਬਾਦਸ਼ਾਹ ਬਾਬਰ ੨੬ ਦਸੰਬਰ 
ਸੈਨ ੧੫੩੦ ਨੂੰ ਆਗਰੇ ਫ਼ੌਤ ਹੋਇਆ । ਉਸ ਦਾ ਪੁੱਤਰ ਹਮਾਯੂੰ ਤਖ਼ਤ 
ਉਤੇ ਬੈਠਾ । ਹਮਾਯੂੰ ਨੇ ਆਪਣੇ ਭਰਾ ਕਾਮਰਾਨ ਨੂੰ ਪੱਛਮੀ ਪੰਜਾਬ, 
ਕਾਬਲ ਅਤੋਂ ਕੈਧਾਰ ਦਾ ਗਵਰਨਰ ਬਣਾ ਦਿੱਤਾ । 

ਮੁਗ਼ਲਾਂ ਤੌਂ ਪਹਿਲਾਂ ਇਥੇ` ਲੋਦੀ ਪਠਾਣਾਂ ਦਾ ਰਾਜ ਸੀ । 
ਸੁਲਤਾਨ ਬਹਿਲੋਲ ਲੌਦੀ ਨੇ ਆਪਣੇ ਰਾਜ ਦੀ ਪਕਿਆਈ ਵਾਸਤੇ 
ਸੁਲੰਮਾਨ` ਦੀਆਂ ਪਹਾੜੀਆਂ ਦੇ ਇਲਾਕੇ ਰੋਹ ਦੇ .ਪਠਾਣ ਭਰਤੀ 
ਕੀਤੇ ਰੋਏ ਸਨ । ਉਨ੍ਹਾਂ ਵਿਚ ਸੂਰ' ਖ਼ਾਨਦਾਨ ਦਾ ਇਕ ਇਬਰਾਹੀਮ 
ਖ਼ਾਂ ਭੀ ਸੀ .। ਉਸ ਦੇ ਪੁੱਤਰ ਹਸਨ ਖ਼ਾਂ ਨੂੰ . ਸ਼ਾਹ ਵਲੋ" ਸਸਰਾਮ 
ਹਾਜੀਪੁਰ ਦਾ ਇਲਾਕਾ ਮਿਲਿਆ ਹੋਇਆ ਸੀ .। ਹਸਨ ਖ਼ਾਂ ਦੇ ਅੱਠ 
ਪੁੱਤਰ ਸਨ ।ਸਭ ਤੋ" ਵੱਡਾ ਫ਼ਰੀਦ ਸੈਨ ੧੪੮੫ ਦੇ ਕਰੀਬ. -ਸਸਰਾਮ 
ਵਿਚ ਜੌਮਿਆਂ ਸੀ। 

ਜਦੋ ਲੋਦੀ ਖ਼ਾਨਦਾਨ ਦਾ ਪੀ ਬਾਦਸ਼ਾਹ .ਇਬਰਾਹੀਮ 
ਬਾਬਰ ਦੇ ਮੁਕਾਬਲੇ ਤੇ ਜੰਗ ਵਿਚ . ਮਾਰਿਆ -ਗਿਆ, ਤਾਂ ਫ਼ਰੀਦ 
ਬਿਹਾਰ ਦੇ ਗਵਰਨਰ ਬਿਹਾਰ ਖ਼ਾਂ ਪਾਸ ਚਲਾ ਗਿਆ । ਇਕ ਦਿਨ 
ਬਿਹਾਰ ਖ਼ਾਂ ਦੇ ਨਾਲ ਸ਼ਿਕਾਰ ਖੇਡਣ ਗਿਆਂ ਫ਼ਰੀਦ ਨੇ ਇਕ ਸ਼ੇਰ 
ਮਾਰਿਆ, ਬਿਹਾਰ 'ਖ਼ਾਂ ਨੇ ਉਸ ਦਾ ਨਾਮ ਸ਼ੋਰ ਖ਼ਾਂ ਰਖ ਦਿਤਾ । 

੨੧ 


ਬਿਹਾਰ ਖ਼ਾਂ ਨੇ ਆਪਣੇ ਆਪ ਨੂੰ ਸੁਲਤਾਨ` ਅਖਵਾਣਾ ਸ਼ੁਰੂ ਕਰ ਦਿਤਾ 
ਹੋਇਆ ਸੀ । ਰ 


ਸ਼ੋਰ ਖ਼ਾਂ ਵਧਦਾ ਵਧਦਾ ਇਤਨਾ ਤਾਕਤ -ਫੜ_ ਗਿਆ ਕਿ 
ਉਸ ਨੂੰ ਬੰਗਾਲ ਉਤੇ ਕਬਜ਼ਾ ਕਰਨ ਦਾ ਮੌਕਾ ਮਿਲ ਗਿਆ, ਅਤੇ 
ਉਸ ਨੇ ਆਪਣੇ ਆਪ ਨੂੰ ਫਰੀਦੁੱਦੀਨ ਸ਼ੇਰ ਸ਼ਾਹ ਅਖਵਾਣਾ ਅਰੇਭ 


== 


ਕਰ ਦਿੱਤਾ । ਉਹਨੀ” ਦਿਨੀ” ਹਮਾਯੂੰ ਬਾਦਸ਼ਾਹ ਹਿੰਦੁਸਤਾਨ ਦੇ 
ਤਖ਼ਤ ਦਾ ਮਾਲਕ ਸੀ ।.ਸ਼ੋਰ ਸ਼ਾਹ -ਦੀ ਵਧਦੀ- ਤਾਕਤ ਰੋਕਣ ਲਈ 
ਹਮਾਯੂਰੰ ਨੇ ਉਸ ਉਤੇ ਹੱਲਾ ਬੋਲ .ਦਿੱਤਾ, -ਪਰ ਚੌਸੇ.ਦੇ ਮੈਦਾਨ ਤੇ 
੨੬ ਜੂਨ ੧੫੩੯ ਨੂੰ ਭਾਂਜ ਖਾਧੀਓ ਸੁ । ਆਗਰੇ ਆ ਕੇ ਹਮਾਯੁ 
ਫਿਰ ਦੂਜੀ ਵਾਰੀ ਫ਼ੌਜ ਇਕੱਠੀ ਕਰ ਕੇ ਹੱਲਾ ਕੀਤਾ, ਪਰ ਕਨੌਜ 
ਪਾਸ ੧੭ ਮਈ ਸੋਨ ੧੫੪੦ ਨੂੰ. ਕਿਲ ਭਾਰੀ ਹਾਰ ਖਾਧੀਓ ਸੁਕਿ ਮੁੜ 
ਉਸ ਦੇ ਪੈਰ ਲੱਗਣੇ ਅਖੇ ਹੋ ਗਏ । 


ਨ 
ਦੋ 


ਆਗਰੇ ਦੇ ਰਸਤੇ ਹਮਾਲੂੰ ਲਾਹੌਰ ਨੂੰ ਉੱਠ ਨੱਠਾ । ਲਾਹੌਰ 
ਤੋ ਉਸ ਦਾ ਭਰਾ ਕਾਮਰਾਨ ਕਾਬਲ ਨੂੰ ਅਤੇ ਹਮਾਲ੍ਰੈ ਆਪ ਸਿੰਧ ਨੂੰ 
ਭੱਜ ਗਿਆ। ਸ਼ੇਰ ਸ਼ਾਹ ਕੁਝ ਵਾਟ ਹਮਾਯੂੰ ਦਾ ਪਿੱਛਾ ਕਰ ਕੇ ਲਾਹੌਰ 
ਵਾਪਸ ਮੁੜ ਆਇਆ । ਪੰਜਾਬ ਦੀ _ਪੱਛਮ-ਉਤਰੀ ਸਰਹੱਦ ਪੱਕੀ 
ਕਰਨ ਲਈ ਜਿਹਲਮ ਤੋ" ੧੦ ਮੀਲ ਉੱਤਰ ਵਲ ਸ਼ੇਰ ਸ਼ਾਹ ਨੰ 
ਇਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ਉਸ `ਨੇ ਆਪਣੇ ਬਜ਼ੁਰਗਾਂ ਦੇ 
ਜੱਦੀ ਪੁਰਾਣੇ ਇਲਾਕੇ ਰੋਹ ਦੇ ਨਾਮ ਤੇਂ ਰੋਹਤਾਸ :ਰੱਖਿਆ । ਬਿਹਾਰ 
ਵਿਚ ਭੀ ਉਸ ਨੇ ਰੌਹਤਾਸ ਨਾਮ ਦਾ ਹੀ ਕਿਲ੍ਹਾ ਬਣਾਇਆ 
ਹੋਇਆ ਸੀ । 


ਸੋ, ਹਮਾਲੂੰ ਹਾਰ ਖਾ ਕੇ ਲਾਹੌਰ ਨੂੰ ਆਉਦਾ ਹੋਇਆ ਰਸ਼ਤੇ 
ਵਿਚ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਜੂਨ ੧੫੪੦ ਵਿਚ 
ਮਿਲਿਆ ਸੀ । 


=ਵ=੧ 


੧!” 


ਇਿ 


(ਗੁਰੂ) ਅਮਰਦਾਸ.ਜੀ ਦਾ ਮਿਲਾਪ- 


ਸੰਨ ੧੫੪੧ ਵਿਚ (ਗੁਰੂ) ਅਮਰਦਾਸ ਜੀ ਗੁਰੂ ਅੰਗਦ 
ਸਾਹਿਬ ਦੀ` ਸ਼ਰਨ ਆਏ । ਇਹਨਾਂ ਨੇ ਭੀ ਗੁਰ-ਆਗਿਆ ਅਨੁਸਾਰ 
ਲੰਗਰ ਦੀ ਸੇਵਾ ਸ਼ੁਰੂ ਕੀਤੀ । ਯਾਰ੍ਹਾਂ ਬਾਰ੍ਹਾਂ ਸਾਲ ਇਤਨੀ ਘਾਲ 
ਘਾਲੀਓ ਨੇ, ਤੇ ਇਤਨਾ ਆਪਾ ਵਾਰਿਓ ਨੇ, ਕਿ ਗੁਰੂ ਅੰਗਦ ਜਾਹਿਬ 
ਨੇ ਸੈਨ ੧੫੫੨ ਵਿਚ ਇਹਨਾਂ ਨੂੰ ਹੀ ਆਪਣਾ ` ਜਾ-ਨਸ਼ੀਨ ਬਣਾਇਆ 
ਤੇ ਸਤਿਗੁਰੂ ਨਾਨਕ ਸਾਹਿਬ ਵਲੋ" ਮਿਲੀ ਜ਼ਿਮੇਵਾਰੀ ਸੰਪ ਦਿੱਤੀ । 


ਗੋਇੰਦਵਾਲ ਦਾ ਵੱਸਣਾ- 

ਜਿੱਥੇ ਹੁਣ ਗੋਇੰਦਵਾਲ ਨਗਰ ਹੈ, ਉਥੇ ਪਹਿਲਾਂ ਇਕ ਥੇਹ 
ਸੀ, ਇਕ ਮਰਵਾਹੇ ਖੱਤੀ ਗੋਦੇ ਦੇ ਵੱਡਿਆਂ ਦੀ ਮਾਲਕੀ । ਗਦਾ 
ਆਪਣੇ ਵੱਡਿਆਂ ਦਾ ਨਾਮ _ਉਜਾਗਰ' ਕਰਨ ਲਈ ਉਥੇ ਨਗਰ 
ਵਸਾਣਾਂ ਚਾਹੁੰਦਾ ਸੀ । ਪਰ' ਨਗਰ ਭੀ ਉਨ੍ਹਾਂ ਦੇ ਹੀ ਵੱਸ ਸਕਦੇ ਹਨ 
ਜੋ ਬੜੇ ਪਹਿਨੇ `ਵਾਲੇ ਹੋਣ, ਜਿਨ੍ਹਾਂ ਦੀ' ਚਾਰ ਭਰਾ ਮੰਨਦੇ ਹੋਣ । 
ਗੋਂਦਾ ਗੁਰੂ ਅੰਗਦ ਦੇਵ ਜੀ ਪਾਸ ਆਇਆ 1 ਉਹ ਜਾਣਦਾ 'ਸੀ 
ਕਿ ਸਤਿਗੁਰੂ ਜੀ ਦੇ ਮੁੰਹੋਂ ਬਚਨ ਨਿਕਲਣ ਦੀ ਢਿੱਲ ਹੈ, ਉਨ੍ਹਾਂ ਦੇ 
ਕਈ ਸਿੱਖ ਉਥੇ ਆ ਵੱਸਣਗੇ । ਥਾਂ ਬਹੁਤ ਟਿਕਾਣੇ'ਦੀ'ਸੀ । ਦਰਿਆ 
ਦਾ ਕੰਢਾ, ਅਤੇ ਦਿੱਲੀ 'ਤੋ` ਲਾਹੌਰ' ਨੂੰ ਆਉਣ ਵਲੀ ਸ਼ਾਹੀ ਸੜਕ 
ਦੇ ਉੱਤੇ । ਸਿੱਖ-ਧਰਮ ਦੇ ਪਰਚਾਰ ਦਾ ਸੋਹਣਾ ਕੇਂਦਰ ਬਣ ਸਕਦਾ 
ਸੀ । ਗੁਰੂ ਅੰਗਦ ਸਾਹਿਬ ਨੇ ਨਗਰ ਵਸਾਣ ਦੀ ਇਹ ਜ਼ਿਮੇਵਾਰੀ 
(ਗੁਰੂ) ਅਮਰਦਾਸ ਜੀ ਨੂੰ ਸੌੱਧੀ, ਅਤੇ ਹੁਕਮ ਦਿੱਤਾ ਕਿ ਨਗਰ 
ਬਣਾ ਕੇ ਬਾਸਰਕੇ ਤੋ“ ਆਪਣੇ ਨਿਕਟੀ ਸਾਕ-ਸੰਬੋਧੰਆਂ ਨੂੰ ਉਥੇ 
ਲਿਆ ਵਸਾਓ । ਇਹ ਜ਼ਿਕਰ ਸੰਨ ੧੫੪੬ (ਸੰਮਤ ੧੬੦੩) ਦਾ 
ਹੈ । ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ । (ਗੁਰੂ) 
ਅਮਰਦਾਸ ਜੀ ਆਪਣੇ ਕਈ _ਸਾਕ-ਸਨਬੋਧੀਆਂ ਨੂੰ ਗੋਇੰਦਵਾਲ 
ਲੈ ਆਏ । ਆਪਣੇ ਸ਼ਰੀਕੇ-ਬਿਰਾਦਰੀ ਦਾ ਯਤੀਮ ਦੌਹਤਰਾ ਭਾਈ 

੨੩ 


ਜੇਠਾ ਭੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਸੀ । ਪਹਿਲੋਂ ਦਿੰਨ ਦੇ ਮੋਲ ਤੋਂ 
ਸੰਨ. ੧੫੪੧ ਤੋਂ' (ਗੁਰੂ) ਅਮਰਦਾਸ ਜੀ ਨੂੰ ਭਾਈ ਜੇਠਾ ਜੀ ਦੇ 
ਚੇਹਰੇ ਤੌ` ਹੌਣਹਾਰਤਾ ਦਿੱਸਦੀ ਸੀ ।- ਗੋਇੰਦਵਾਲ ਵੱਸਣ ਤੇ ਇਨ੍ਹਾਂ 
ਨੂੰ ਨਾਨੀ ਸਮੇਤ ਇਥੇ ਲੈ ਆਏ । ,ਖਡੂਰ ਦੇ ਨੌੜੇ ਆ ਜਾਣ ਕਰਕੇ 
ਭਾਈ ਜੇਠਾ ਜੀ ਨੂੰ ਮਿਲਣ ਦੇ ਬਹੁਤੇ ਅਵਸਰ ਮਿਲਣ _ਲੱਗ ਪਏ, 
ਅਤੇ ਇਸ ਤਰ੍ਹਾਂ ਪਰਸਪਰ ਪਿਆਰ ਦੀ ਸਾਂਝ ਦਿਨੋ-ਦਿਨ ਪੱਕੀ ਹੋਣ 


ਹੇ 


ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿਚ ੩ ਵੈਸਾਖ -ਸੰਮਤ 
੧੬੦੯ (ਚੇਤਰ ਸੁਦੀ ੪) ਨੂੰ ਜੌਤੀ ਜੋਤਿ ਸਮਾਏ । ਈਸਵੀ ਸੋਨ 
ਅਨੁਸਾਰ ੨੯ ਮਾਰਚ ਸੌਨ ੧੫੨੨ ਦਿਨ ਮੰਗਲਵਾਰ ਸੀ 4 ਕੁੱਲ 
ਉਮਰ ੪੮ ਸਾਲ ਦੀ ਸੀ । 


ਜਨਮ-੩੧ ਮਾਰਚ ਸੈਨ ੧੫੦੪1 

ਜੋਤੀ ਜੋਤਿ-੨੯ ਮਾਰਚ ਸੈਨ ੧੫੫੨1 - 

ਮੈਤਾਨ=-ਬਾਬਾ ਦਾਸੂ ਜੀ, ਬਾਬਾ ਦਾੜ੍ਹਜੀ। . - , . 
ਬੀਬੀ ਅਮਰੋ ਜੀ, ਬੀਬੀ ਅਣੌਖੀ ਜੀ । __ 


੨੪ 


ਨਾ 


ਵਿ 


੪” 


ਗੁਰੂ ਅੰਗਦ ਦੇਵ ਜੀ ਦੀ ਰਚੀ ਬਾਣੀ 


ਗੁਰੂ ਅੰਗਦ ਸਾਹਿਬ ਦੀ ਬਾਣੀ ਸਿਰਫ਼ ਸਲੌਕ _ਹੀ ਹਨ, ਜੋ 
ਗਿਣਤੀ ਵਿਚ ੬੩ ਹਨ 1 ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ 
ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਇਹ _ਸਲੌਕ ਗੁਰੂ ਨਾਨਕ 
ਸਾਹਿਬ, ਗੁਰੂ ਅਮਰਦਾਸ ਜੀ _ਅਤੇ ਗੁਰੂ ਰਾਮਦਾਸ 'ਜੀ _ਦੀਆਂ 
ਲਿਖੀਆਂ 'ਵਾਰਾਂ` ਦੀਆਂ ਕੁੱਝ ਪਉੜੀਆਂ ਦੋ ਨਾਲ ਦਰਜ ਕਰ ਦਿੱਤੇ 
ਸਨ । ਉਨ੍ਹਾਂ ਦਾ ਵੇਰਵਾ ਇਉ ਹੈ: __`_ - 
ਸਿਰੀਰਾਗ ਕੀ ਵਾਰ ਮਹਲਾ ੪ ਵਿਚ- ੨ ਸਲੋਕ 


ਮਾਝ ਕੀ ਵਾਰ 
ਆਸਾ ਦੀ ਵਾਰ 
ਸੋਰਠਿ ਕੀ ਵਾਰ 
ਸੂਹੀ ਕੀ ਵਾਰ 
ਰਾਮਕਲੀ ਕੀ ਵਾਰ 
ਮਾਰੂ ਕੀ ਵਾਰ 
ਸਾਰਗ ਕੀ ਵਾਰ 
ਮਲਾਰ ਕੀ ਵਾਰ 


ਵਾਰਾਂ ਮਹਲਾ ੧ ਵਿਚ 


ਮਹਲਾ ੧ ਵਿਚ-੧੨ ,, 
ਮਹਲਾ ੧ ਵਿਚ-੧ਪ੫ ,, 
ਮਹਲਾ ੪ ਵਿਚ- ੧ ,, 
ਮਹਲਾ ੩ ਵਿਚ-੧੧ ,,. 
ਮਹਲਾ ੩ ਵਿਚ- ੭? ,,'' ' 
ਮਹਲਾ ੩ ਵਿਚ-' ੧ ,, 
ਮਹਲਾ ੪ ਵਿਚ- ੯ ,, 
ਮਹਲਾ ੧ ਵਿਚ- ੫ ,, 


ਅਲ ਜਕਕਕਕ ਨਕ, ਪਲਕ, ਗਲਾ 


ਕੁਲ ਜੋੜ ੬੩ ਸਲੌਕ 


ਮਾਝ ਕੀ ਵਾਰ -- ੧੨ 
ਆਸਾਂ ਦੀ ਵਾਰ ਦਾ ੧੫ 
ਮਲਾਰ ਕੀ ਵਾਰ ਹਾ ੫ 

੩੨ ਸਲੌਕ 


` ਕੇ 


ਵਾਰਾਂ ਮਹਲਾ ੩ ਵਿਚ 


ਸੂਹੀਕੀਵ਼ਾਂਰ - _- ੧੧ 
ਰਾਮਕਲੀ ਕੀ ਵਾਂਰ _- 2 ਦ 
ਮਾਰੂ ਕੀ ਵਾਰ -- ੧. ਦਤ 
੧੯ ਸਲੋਕ 
ਵਾਰਾਂ ਮਹਲਾ ੬ ਵਿਚ 
ਸਿਰੀ ਰਾਗ ਕੀ ਵਾਂਰ _- ੨. 
ਸੋਰਠਿ ਕੀ ਵਾਰ - ਨ 
. ਸਾਰਗ ਕੀ ਵਾਰ _ -- ੯ 
੧੨-ਸਲੋਕ 
ਕੁਲ ਜੌੜ ੬੩ 


ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੋਵ ਜੀ ਤੋ“ ਮਿਲੀ ਸਾਰੀ 
ਬਾਣੀ, ਸਮੇਤ ਆਪਣੀ, ਇਹੀ ਬਾਣੀ ਗੁਰਿਆਈ ਦੀ ਜ਼ਿਮੇਵਾਰੀ ਸੌ'ਪਣ 
ਵੇਲੇ ਗੁਰੂ ਅਮਰਦਾਸ ਜ਼ੀ ਦੇ ਹਵਾਲੇ ਕਰ ਦਿੱਤੀ ।` 


ਜਾ 


੨੬ 


ਗੁਰੂ ਅੰਗਦ ਸਾਹਿਬ ਦੀ ਤਾਲੀਮ 
੧. ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋ 
(ਉ) ਗ਼ਰੀਬੀ, ਗ਼ਰੀਬਾਂ ਨਾਲ ਪਿਆਰ- 


(੧) ਇਕ ਵਾਰੀ ਖਡੂਰ ਸਾਹਿਬ ਜੌਗੀਆਂ ਦੀ ਇਕ ਜਮਾਤ 
ਆਈ । ਲੰਗਰ ਵਿਚ ਹੋਈ ਸੇਵਾ ਤੇ ਪ੍ਰਮੈਨ ਹੋ ਕੇ ਤੋਂ ਇਹ ਵੇਖ ਕੇਂ 
ਕਿ ਲੰਗਰ ਨਾਲ ਕੋਈ ਜਗੀਰ ਆਦਿ ਨਹੀਂ” ਹੈ, ਜਮਾਤ ਦੇ ਮਰੰਤ ਨੇ 
ਵਰ ਮੰਗਣ ਲਈ ਸਤਿਗੁਰੂ ਜੀ ਨੂੰ ਆਖਿਆ । ਗੁਰੂ ਨਾਨਕ ਪ.ਤਿਖ਼ਾਹ 
ਦੇ ਘਰੋ” ਵਰਸਾਏ ਸਤਿਗੁਰੂ ਜੀ ਨੂੰ ਭਲਾ ਹੋਰ ਕਿਹੜੀ ਥੁੜ ਸੀ? ਪਰ 
ਮਹੰਤ ਨੇ ਹਠ ਕੀਤਾ ਕਿ ਅਸੀ ਮੂੰਹੋ" ਆਖ ਚੂਕੇ ਹਾਂ, ਹੁਣ ਕੁਝ ਨਾ 
ਕੁਝ ਜ਼ਰੂਰ ਸਾਥੋ ਲਵੋ । ਗੁਰੂ ਅੰਗਦ _ਸਾਹਿਬ ਨੰ ਇਹੀ ਮੰਗਿਆ ਕਿ 
ਗ਼ਰੀਬੀ, ਭਾਂਵ, ਗ਼ਰੀਬਾਂ ਨਾਲ ਪਿਆਰ ਕਰਨ ਦੀ _ ਬਰਕਤ ਮਿਲੀ 
ਰਹੇ । ਮਹੰਤ ਸੁਣ ਕੇ ਅੰਦਰੋ ਕੁਝ ਹੌਲਾ ਪੈ ਗਿਆ । _ਕਹਿਣ 
ਲੱਗਾ ਕਿ ਸਾਡੇ ਪਾਸ ਤਾਂ ਰਿੱਧੀਆਂ ਸਿੱਧੀਆਂ ਹੀ ਹਨ । ਗ਼ਰੀਬਾਂ ਨਾਲ 
ਪਿਆਰ ਕੋਰਨ ਦੀ ਦਾਂਤ ਤਾਂ ਅੱਗੇ ਹੀ ਗੁਰੂ ਨਾਨਕ ਦੋਵ ਜੀ  ਧੁਰੋ” 
ਲੈ ਚੁਕੇ ਹਨ 1 ਰ੍ ਰ 

ਰ (੨) ਸ਼ੋਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਜੀ-ਭਿਆਣਾ ਹਮਾਲ੍ਰੰ 
ਬਾਦਸ਼ਾਹ ਪੰਜਾਬ ਨੂਹ ਆਉਦਾ ਖਡੂਰ ਸਾਹਿਬ ਪਹੁੰਚਿਆ ਕਿ ਮਹਾਂ- 
ਪੁਰਖਾਂ ਦੀ ਮਿਹਰ ਨਾਲ ਸ਼ਾਇਦ ਰੇਖ ਵਿਚ ਮੈਖ ਵੱਜ ਜਾਏ । ਪਰ 
ਸਤਿਗੁਰੂ ਜੀ ਵਲੋ” ਸ਼ਾਹੀ ਸੁਆਗਤ ਲਈ ਕੌਈ _ਉਚੇਚ ਨਾ ਵੇਖ ਕੇ 
ਤੇ ਸਗੌ ਉਨ੍ਹਾਂ ਨੂੰ ਆਪਣੀ ਧੁਨ ਵਿਚ _ਮਗਨ ਵੇਖ ਕੇ, ਜਾਤ- 
ਅਭਿੰਮਾਨੀਆਂ ਦੀ ਚੁੱਕ ਤੇ ਹਮਾਯੂਹੰ ਨੇ ਸਿਰ ਨਿਵਾਣ ਦੀ ਥਾਂ ਤਲਵਾਰ 
ਨੂੰ ਹੱਥ ਪਾਂਣ ਦੀ ਕੋਸ਼ਿਸ਼ ਕੀਤੀ । ਗੁਰੂ ਅੰਗਦ ਸਾਹਿਬ ਨੇ ਮੁਸਕਰਾ ਕੇ 

੨੭ 


ਤੱਕਿਆ ਤੇ ਆਖਿਆ ਕਿ ਸੂਰਮੇ ਦੀ ਤਲਵਾਰ ਰਣ-ਤੱਤੇ ਵਿਚ ਹੀ 
ਮਿਆਨੋ” ਨਿਕਲਦੀ ਸੋਭ ਸਕਦੀ ਹੈ । 

(੩) ਗੁਰੂ ਕੇ ਲੰਗਰ ਦਾ ਇਕ ਲਾਂਗਰੀ-ਸਿੱਖ ਭਾਈ ਮਾਹਣਾ 
ਸਹਿਜੇ ਸਹਿਜੇ ਅਰੈਕਾਰੀ ਤੇ ਤੋਂ ਕਾਹਲਾ ਹੁੰਦਾ ਗਿਆ । ਆਖ਼ਰ ਗ਼ਰੀਬਾਂ 
ਨਾਲ ਖਰ੍ਹਵਾ ਹੋਣ ਲੱਗ ਪਿਆ ਕਿ ਸੈ ਸਤਿਗੁਰੂ ਦਾ ਸ਼ੇਵਕ ਹਾਂ, ਕੈਗਾਲਾਂ 
ਦਾ ਨੌਕਰ ਨਹੀ” । ਸਤਿਗੁਰੂ ਜੀ ਦੇ ਕਈ ਵਾਰ ਸਮਝਾਣ ਤੇ ਜਦੋ ਉਸ 
ਦੀ ਇਹ ਮੰਦੀ ਬਾਣ ਨਾ ਹਟ ਸਕੀ, ਤਾਂ ਉਨ੍ਹਾਂ ਆਖਿਆ ਕਿ ਜੇ ਗੁਰੂ ਦਰ 
ਤੋ ਆਕੇ ਹਿਰਦੇ ਦੀ ਸ਼ਾਂਤੀ ਦੇ ਥਾਂ ਹਉਮੈ-ਅਹੰਕਾਰ ਦੀ ਅੱਗ ਵਧ 


ਰਹੀ ਹੈ ਤਾਂ ਇਥੇ ਟਿਕਣਾ ਵਿਅਰਥ ਹੈ । ਮਾਹਣੇ ਨੰ ਗ਼ਰੀਬਾਂ. ਨਾਲ, 


= 


ਖਰ੍ਹਵਾ ਹੋਣ ਦੇ. ਕਾਰਨ ਸੇਵਾ ਤੋਂ ਹਟਾਇਆ ਹਤਿਆ । 
(ਅ) ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ- 


(੧) ਭਾਈ ਜੀਵਾ. ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ । 
ਇਕ ਦਿਨ ਬੜੀ ਹਨੇਰੀ ਆ ਗਈ । ਲੰਗਰ ਤਿਆਰ ਨਾਹੋ ਸਕਿਆ । 
ਜੀਵੇਂ ਨੇ ਸਤਿਗੁਰੂ ਜੀ ਅੱਗੇ ਹਨੇਰੀ ਦਾ ਗਿੱਲਾ ਕੀਤਾ । ਗੁਰੂ ਅੰਗਦ 
ਸਾਹਿਬ ਨੇ.ਉਸ ਨੂੰ ਸਮਝਾਇਆ ਕਿ ਜੀਵਨ ਦਾ ਪੱਧਰਾ ਰਾਹ ਅਸਲ 
ਵਿਚ ਹੈ ਹੀ ਹੁਕਮਿ ਰਜਾਈ ਚਲਣਾ ।' ਜਿਸ ਘਰ ਵਿਚ ਪਿਉ ਤੇ 
ਪੁੱਤਰਾਂ ਦਾ ਸੁਭਾਉ ਨਾ ਰਲੇ, ਉਥੇ ਜੀਉਣ ਸਦਾ ਫਿੱਕਾ ਅਤੇ ਬੇ-ਸੁਆਦਾ 
ਰਹੇਂਗਾ । ਜੇ ਪੁੱਤਰ ਆਪਣੇ ਪਿਉ ਦੇ ਨਾਲ ਸੁਭਾਉ ਰਲਾਣ ਦੇ ਥਾਂ 
ਤੀਰਥਾਂ ਆਦਿਕ ਉਤੇ ਜਾ ਕੇ ਦਾਨ-ਪੁੰਨ ਕਰਦਾ ਫਿਰੇ ਜਾਂ ਵਿਦਵਾਨਾਂ 
ਪਾਜ ਬਹਿ ਕੇ ਧਰਮ. ਬਾਰੇ- ਸ਼ਾਸਤ ਰਥ ਕਰਦਾ ਰਹੋ ਤਾਂ ਭੀ ਪਿਉ 
ਪੁੱਤਰ ਦੇ- ਅਜੁੜਵੇ' -ਸੁਭਾਵ ਦੇ - ਕਾਰਨ ਘਰ ਦਾ ਜੀਵਨ ਫਿੱਕਾ ਹੀ 
ਰਹੇਗਾ । ਅਸਲ ਰਸਤਾ ਹੀ. ਇਹ ਹੈ ਕਿ ਪੁੱਤਰ _ਆਪਣੋ ਪਿਉ ਦੇ 
ਸੁਭਾਵ ਨੂੰ, ਪਿਉਂ ਦੀ ਰਜ਼ਾ ਨੂੰ ਸਮਝੇ, ਤੇ ਉਸ ਅਨੁਸਾਰ ਤੁਰਨ ਦਾ 
ਜਤਨ ਕਰੇਂ. । ਪਰਮਾਤਮਾ -ਸਾਡਾ ਪਿਉ ਹੈ, ਅਤੋਂ ਸਦਾ ਹੀ ਮਿਹਰ 
ਪਿਆਰ ਕਰਨ ਵਾਲਾ ਪਿਉ ਹੈ। ਉਸ ਦਾ ਹਰੇਕ ਕੌਮ _ਜੀਵ-ਖੁੱਤਰਾਂ 

੨੮ 


ਦੇ 


`ਅ 


ਦੇ ਭਲੋਂ ਵਾਸਤੇ ਹੈ, ਤਿਲ ਕਰਨ ਦੇ ਥਾਂ ਉਸ ਦੇ ਸੁਭਾਵ ਨੂੰ, ਉਸ ਦੀ 
ਨੀਅਤ ਨੂੰ, ਉਸ ਦੀ ਰਜ਼ਾ ਨੂੰ ਸਮਝਣ ਦੀ ਲੌੜ ਹੈ ! 


(੨) ਤੱਪਾ ਸ਼ਿਵਨਾਥ=ਜੋਗੀ ਲੌਕ ਪਹਾੜਾਂ` ਤੋਂ ਜੰਗਲਾਂ ਦੀ 
ਇਕਾਂਤ ਵਿਚ ਜੌਗ-ਅਭਿਆਸ -ਆਦਿਕ ਦੀ ਸਹਾਇਤਾ ਨਾਲ ਮਨ ਨੂੰ 
ਭਟਕਣ ਤੋ" ਰੋਕਣ ਦੇ ਜਤਨ ਕਰਦੇ ਸਨ । ਇਸ ਤਰ੍ਹਾਂ ਮਨ ਵਿਚ ਬਲ 
ਪੇਦਾ ਹੋਣ ਦੇ ਕਾਰਨ ਉਹ ਲੌਕ ਸਧ੍ਰਾਰਨ ਜਨਤਾ ਨੂੰ 5 ਰਿੱਧੀਆਂ ਸਿੱਧੀਆਂ 
ਆਦਿਕ ਦੇ ਅਲੌਕਿਕ ਕੰਮ ਵਿਖਾ ਵਿਖਾ ਕੇ ਉਨ੍ਹਾਂ ਤੋਂ ਆਂਪਣੀ ਸੋਵਾ- 
ਪੂਜਾ ਕਰਾਂਦੇ.ਸਨ । ਕੋਈ ਵਰ ਦੀ ਪ੍ਰਾਪਤੀ ਲਈ, _ਕੋਈ ਸਰਾਪ ਤੋ ਡਰਦਾ 
ਮਾਰਿਆ, ਜੌਗੀ ਅੱਗੇ ਨੱਕ ਰਗੜਦਾ ਸੀ । ਸਹਿਜੇ ਸਹਿਜੇ ਇਹ ਜੌਗੀ 
ਫਿਰ ਪਿੰਡਾਂ ਵਿਚ ਆਂਪਣੇ ਅੱਡੇ ਬਣਾਂਦੇ ਗਏ, ਅਤੇ ਗ਼ਰਜ਼ਮੰਦ ਲੌਕ 
ਇਨ੍ਹਾਂ ਦੋ ਚੇਲੇ ਬਣਦੇ ਗਏ । ਪਰ ਸਹਿਮ ਤੇ ਲਾਲਚ ਦੋਵੇ ਹੀ ਮਨੁੱਖ ਨੂੰ 
ਮਨੁੱਖਤਾ ਤੋ” ਡੇਗਦੇ ਹਨ । ਗੁਰੂ ਨਾਨਕ ਦੋਵ ਜੀ ਦੋ ਘਰ ਦਾ ਪਰਚਾਰ 
ਹੀ ਇਹ ਹੈ ਕਿ ਨਾ ਸਿਤ ਹੋ. ਵਰਨਾ ਸਿ ।. 


` ਤੱਪਾ ਸ਼ਿਵਨਾਥ ਖੰਡੂਰ ਰਹਿੰਦਾ ਸੀ | ਗੁਰੂ ਅੰਗਦ _ਸਾਹਿਬ 
ਨਾਲ ਬੜੀ ਈਰਖਾਂ ਕਰਦਾ ਸੀ 1! ਇਕ ਸਾਲ ਅੜ ਲੱਗਣ ਤੇ ਇਸ ਨੇ 
ਜਾਤ-ਅਭਿਮਾਨੀ ਬ੍ਰਾਹਮਣਾਂ ਨਾਲ ਮਿਲ ਕੱ ਪਿੰਡ ਦੇ ਜ਼ਿਮੀਦਾਰਾਂ 
ਨੂੰ ਚੁੱਕਿਆ ਕਿ ਵੇਖੋ ਇਕ ਗ੍ਰਿਹਸਤੀ ਨੂੰ ਗੁਰੂ ਮੰਨਣ ਦਾ `ਇਹ ਫਲ 
ਮਿਲਿਆ ਹੈ ਜੁ ਮੀਂਹ ਨਹੀ ਧੈੱਦਾ । ਗੁਰੂ ਪਾਸੋ” ਜਾਂ ਮੀਂਹ ਮੰਗੇ 
ਜਾਂ ਉਸ ਨੂੰ ਪਿੰਡੋ' ਕੱਢ ਦਿਉ । ਮੈ" ਮੀਂਹ ਪਾਵਾਂਗਾ । ਸਤਿਗੁਰੂ ਜੀ 
ਨੈ ਪਿੰਡ ਛਡਣਾ ਮੰਨ ਲਿਆ, ਪਰ ਪਰਮਾਤਮਾ ਦੀ ਰਜ਼ਾ ਦੇ ਉਲਟ 
ਉੱਦਮ ਕਰਨ ਤੋਂ" ਨਾਂਹ ਕਰ ਦਿੱਤੀ । ਗੁਰੂ ਅੰਗਦ ਸਾਂਹਿਬ _ਸੱਤ ਅੱਠ 
ਕੋਹਾਂ ਦੀ ਵਿੱਥ ਤੇਂ ਤੁਰ ਗਏ, ਪਰ ਜਦੋ” ਜੋਗੀ ਪਾਸੋ ਭੀ ਉਨ੍ਹਾਂ ਦੀ 
ਗਉ” ਪੂਰੀ ਨਾ ਹੋਈ, ਤਾਂ ਪਛਤਾ ਕੌ ਸਤਿਗੁਰੂ ਜੀ ਨੂੰ ਵਾਪਸ ਮੌੜ 
ਲਿਆਏ ਸਨ । 


੨. ਉਹਨਾਂ ਦੀ ਬਾਣੀ ਵਿਚੋ' ਤ'ਲੀਮ- 
(ਉ) ਗੁਰੂ ਦੀ ਲੋੜ- 
ਮਾਇਆ ਦੀ ਤਿ੍‌ਿਸ਼ਨਾ ਦੇ ਅਸਰ' ਹੇਠ ਮਨੁੱਖ ਦਾ ਮਨ ਸੁਆਰਥ 


ਦੇ ਕਾਰਨ ਥੋੜ-ਵਿਤਾ ਹੋ ਜਾਂਦਾ ਹੈ। ਇਹ ਤੌਗ-ਦਿਲੀ ਸਿਰਫ਼ ਗੁਰੂ 
ਦੀ ਸ਼ਰਨ ਪਿਆੰ ਹੀ ਦੂਰ ਹੁੰਦੀ ਹੈ.: 


ਰ੍ ਗੁਰ ਰ੍ੰਜੀ, ਪਾਹੂ` ਨਿਵਲ੍, ਮਨੁ ਕੋਠਾ, ਤਨੁ ਛਤਿ ॥ 
ਨਾਨਕ ਗੁਰ` ਬਿਨੁ ਮਨ ਕਾਂ _ਤਾਕ _ਨ ਉਘੰੜੈ, 
ਅਵਰ ਨ ਕ੍ਰੰਜੀ ਹਥਿ ॥੧॥੧॥ [ਸਾਰਗ ਕੀ ਵਾਂਰ 
ਮਾਇਆ-ਮੌਹ ਦੇ ਕੁਵੱਲੜੇ ਰਾਹ ਤੋ` ਬਚ ਕੇ ਜੀਵਨ ਦੇ ਸਿੱਧੇ 
ਰਸਤੇ ਉਤੋਂ ਉਹੀ ਮਨੁੱਖ ਤੁਰਦਾ ਹੈ ਜਿਸ ਨੂੰ ਪਰਮਾਤਮਾ ਕਿਰਪਾ ਕਰ 
ਕੇ ਸਤਿਗੁਰੂ ਦੀ ਰਾਹੀ“ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈ :- 
ਇਕਨਾ ਭਾਣੈ ਕਢਿ ਲਏ, ਇਕਨਾ ਮਾਇਆ ਵਿਚਿ ਨਿਵਾਸੁ ॥ 
ਏਵ ਭਿ ਆਖਿ ਨ ਜਾਪਈ, ਜਿ ਕਿਸੈ ਆਣੈ ਰਾਸਿ ।। 
ਨਾਨਕ. ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ ।।੩॥੨॥ 
[ਆਸਾ ਦੀ ਵਾਰ 
__. _ਜਨਮਾਂ-ਜਨਮਾਂਤਰਾਂ ਦੀਆਂ ਬਣੀਆਂ ਵ:ਦੀਆਂ 'ਦੀ ਹੱਦ-ਬੋਦੀ 
ਵਿਚੋ” ਮਨੁੱਖ ਆਪਣੇ ਉੱਦਮ ਨਾਲ ਨਹੀ ਨਿਕਲ ਸਕਦਾ, ਦੁਖੀ 
ਹੈਂਦਾ ਹੋਇਆ ਭੀ ਉਸੇ ਕੌਦ ਨੂੰ ਪਸੈਦ ਕਰਦਾ ਹੈ । ਪਰਮਾਤਮਾ ਆਪ 
ਰੀ .ਮਿਹਰ ਕਰ ਕੇ ਸਤਿਗੁਰੂ ਦੀ ਰਾਹੀ” ਚੰਗੇ ਜੀਵਨ ਦੀ ਸੂਝ 
ਪਾਂਦਾ ਹੈ । ਨ “1 ੍ 
ਹਉਮੈ ਏਹੋ ਹੁਕਮੁ ਹੈ,, ਪਇਐ _ਕਿਰਤਿ _ ਫਿਰਾਹਿ ॥ 
ਹਉਮੈ ਦੀਰਘ 'ਰੌਗ੍ _ਹੈ, ਦਾਰੂ ਭੀ ਇਸੁ ਮਾਹਿ ॥ 
ਕਿਰਪਾ'ਕਰੇ ਜੋ -ਆਪਣੀ, ਤਾ ਗਰ ਕਾ ਸਬਦੁ ਕਸਾਹਿ ।! 
[ਆਸਾ ਦੀ ਵਾਰਾ _ 
੩੦ 


ਮਨੁੱਖਤਾ ਦਾ ਸਹੀ ਰਸਤਾ ਸਤਿਗੁਰੂ ਤੋ“ ਹੀ ਮਿਲਦਾ ਹੈ : 

ਜੇ ਸਉ ਚੇਦਾ ਉਗਵਹਿ, ਸੂਰਜ _ਚੜਹਿਂ ਹਜਾਰ ॥ 

ਏਤੇ ਚਾਨਣ ਹੋਦਿਆ, ਗੁਰ ' ਬਿਨੁ ਘੋਰੁ ਅੰਧਾਰੁ ।੨।॥੧। 

[ਆਸਾ ਦੀ ਵਾਰ 

ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣ ਤੋ” ਪਹਿਲਾਂ ਹਜ਼ੂਰ 
ਵੇਖ ਚੁਕੇ ਸਨ ਕਿ ਕਰਮ-ਕਾਂਡ ਦੀ ਸਿੱਖਿਆ ਨੇ ਹਿੰਦੂ ਜਾਤੀ ਵਿਚ 
ਉੱਚੀ ਨੀਵੀ" ਜਾਤ ਦਾ ਵਿਤਕਰਾ ਪੈਦਾ ਕੀਤਾ ਹੋਇਆ ਸੀ । ਨਰਕ 
ਸੁਰਗ ਦੇ ਡਰਾਵੇਂ ਤੇ ਇਕਰਾਰ ਦੇ ਕੇ ਦਾਨ-ਪੁੰਨ ਕਰਾਇਆ ਜਾ ਰਿਹਾ 
ਸੀ । ਇਸ ਕੁਵੱਲੇ ਰਸਤੋਂ ਤੋਂ ਗੁਰੂ ਨਾਨਕ ਪਾਤਿਸ਼ਾਹ ਨੇ ਹੀ ਬਚਾਇਆ 1 
ਆਪ ਫ਼ਰਮਾਂਦੇਹਨ : ਰ 

ਕਥਾ ਕਹਾਣੀ ਬੋਦੰਨ ਆਣੀ, ਪਾਪੁ ਪੁੰਨੁ ਬੀਚਾਰੁ ॥ 

ਦੇ ਦੇ ਲੈਣਾ, ਲੈ ਲੈ ਦੇਣਾ, ਨਰਕਿ ਸ਼ੁਰਗਿ ਅਵਤਾਰ । 

ਉਤਮ ਮਧਿਮ ਜਾਤੰਨੈ ਜਿਨਸੀ ਭਰਮਿ, ਭਵ ਸੰਸਾਰੁ ।। 

ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ ।। 


ਗੁਰਮੁਖਿ ਵੀ ਗੁਰਮੁਖਿ ਜਾਤੀ, ਸੁਰਤੰਨੈ ਕਰਮ ਧਿਆਈ ।੧।।੧੬॥ 
[ਸਾਰੰਗ` ਕੀ ਵਾਰ 


(ਅ) ਮਨੁੱਖਤਾ- 
ਮਨੁੱਖ ਉਹੀ ਹੈ ਜਿਸ ਦੇ ਮਨ ਵਿਚ ਪ੍ਰਭੂ ਦੇ ਪਿਆਰ ਦੀ ਖਿੱਚ 
ਹੈ, ਤੇ ਜੌ ਪ੍ਰਭੂ ਦੀ ਯਾਦ ਵਿਚ ਝੁਕਦਾ ਹੈ : ੍ 
ਰਿ 
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ.ਸੋ ਪਿੰਜਰੁ ਲੈ ਜਾਰਿ॥੧॥੧੫॥ 
ਰ੍ [ਸਿਰੀ ਰਾਗ ਕੀ ਵਾਰ 
ਮਨੁੱਖ ਚਾਹੇ ਕਿਸੈਂ ਭੀ ਜਾਤ-ਵਰਨ . ਦਾ ਹੋਵੇ, ਹਰੇਕ ਵਾਸਤੇ 
ਮਨੁੱਖਤਾ ਦਾ ਧਰਮ ਸਾਂਝਾ ਹੈ, ਤੇ ਉਰ. ਹੈ. ਪਰਮਾਤਮਾ -ਦਾ ਸਿਮਰਨ । 
ਸਿਮਰਨ ਦੀ ਰਾਹੀ” ਹੀ ਮਨੁੱਖ ਸੱਚੇ ਜੀਵਨ ਵਾਲਾ ਬਣ ਸਕਦਾ ਹੈ: 
ਜਗ ਸਬਦੇ ਗਿਆਨ ਸਬਦੇ, ਬੋਦ ਸਬਦੇ . ਬ੍ਾਹਮਣਹ ।। 
ਖੇਤੀ ਸਬਦੇ ਸੂਰ ਸਬਦੰ, ਸੂਦ _ਸਬਦੈ _ਪਰਾਕ੍ਰਿਤਹ ।। 
੩੧ 


ਸਰਬ. ਸਬਦੇ ਏਕ ਸਬਦੇ, ਜੋ ਕੋ ਜਾਣੋ ਭੇਉ॥ 
ਨਾਨਕ ਤਾ ਕਾ ਦਾਸੁ ਹੈ, ਸੋਈ ਨਿਰੋਜਨ ਦੋਉਂ ॥੨॥੨। 
ਣਾ [ਆਸਾਂ ਦੀ. ਵਾਰ 
_ ਜੀਵ ਰੱਬੀ ਅਸਲ ਵਾਲਾ ਹੈ, ਇਸ ਦਾ ਅਸਲ ਸਾਥ ਪਰਮਾਤਮਾ 
ਨਾਲ ਹੀ ਫਬ ਤੇ ਨਿਭੁ ਸਕਦਾ ਹੈ' 
_ ਤੁਰਦੇ `ਕਉਂ ਤੁਰਦਾ ਮਿਲੈ, `ਉਡਤੇ ਕਉ ਉਡਤਾਂ ।1 
ਜੀਵਤ ਕਉ . ਜੀਵਤਾ ` ਮਿਲੈ, ਮੂਏ ਕਉਂ ਮੂਆ ।। 
ਨਾਨਕ ਸੌ _ਸਲਾਹੀਐ, ਜਿਨਿ _ਕਾਰਣੂ _.ਕੀਆਂ ॥੨॥੮॥ 
ਦਾ. 
ਜਾਤ-ਜਨਮ ਕੋਈ ਭੀ ਰੋਵੇ, ਉਹੀ ਜਿਸਮ ਮਨੁੱਖਾ ਜਿਸਮ 
ਅਖਵਾਣ ਦੇ ਲਾਇਕ ਹੈ; ਜਿਸ ਦੇ ਅੰਗ ਕਾਮਾਦਿਕ ਵਿਕਾਰਾਂ ਤੋ“ ਬਚੋ 
ਹੋਏ ਹਨ . 
ਜੋਸਾ ਕਰੈ ਕਹਾਵੈ ਤੈਸਾ, _ ਐਨੀ ਬਨੀ _ਜਰ੍ਹਰਤਿ ।। 
__ ਰੋਵਹਿ ਲਿੰਝ, ਝਿੰਝ ਨ ਹੌਵਹਿ, ਐਜੀ ,ਕਹੀਐ ਸ਼ੂਰਤਿ ॥। 
-_ ਜੌ ਓਸੂ ਇਛੋ ਸੌ ਫਲੁ ਪਾਏ, ਤਾਂ ਨਾਨਕ ਕਹੀਐ ਮੂਰਤਿ ।੨੧,੨੦॥। 
[ਸਾਂਰੰਗ ਕੀ ਵਾਰ 
ਉਹੀ ਮਨੁੱਖ ਕਾਮਯਾਬ ਜੀਵਨ_`ਵਾਲਾ ਹੈ, ਉਹ ਜੀਵ- 
ਵਣਜਾਰਾ ਖੱਟੀ ਖੱਟਦਾ ਸਮਝੋ, ਜੋ ਸਤਿਗੁੰਰੂ ਦੀ ਸ਼ਰਨ_ ਪੈ ਕੇ 
ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ -। ਉਸ ਇੰਦ ਦੁਨੀਆਂ ਦੀ ਮੁਥਾਜੀ 
ਨਹੀ”? ਰਹਿੰਦੀ : ਰ੍ ₹% ੧. 
ਸੋਈ ਪੂਰੇ ਸਾਹ, ਜਿਨੀ ਪ੍ਹ੍ਰਾ _ਪਾਇਆਂ ॥ 
ਅਠੀ _ਵੇਪਰਵਾਹ, _ਰਹਨਿ _ਇਕੌਤੈ _ ਰੰਗਿ ॥ 
` ਦਰਸਨਿ ਪਿ ਅਬਾਹ, _ਵਿਰਲੋ -2 ਪਾਈਅਹਿ॥ _ -. . 
ਕਰਮਿ ਪ੍ਰਰੋ ਪ੍ਰਰਾ ਗੁਰੂ, ਪੂਰਾ ਜਾ ਕਾ ਬੌਲੁ ॥ 
ਨਾਨਕ, ਪੂਰਾ ਜੇ ਕਰੇ, ਘਟੈ ਨਾਹੀ ਤੋਲ ।੩11੧੦। 
ਰ੍ [ਮਾਝ ਕੀ ਵਾਰ 
5੨੨ 


ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਵਿਚ ਰੁੱਝ ਕੋ ਪਰਮਾਤਮਾ 
ਨੂੰ ਵਿਸਾਰ ਦੇਣਾ ਤੇ ਮੰਦੇ ਰਸਤੋਂ ਪੈ ਜਾਣਾ ਭਾਰੀ ਮੂਰਖਤਾ ਹੈ 1 
ਦੋ'ਦੋ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ ॥ 
ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ।੨॥੨॥ 
[ਮਾਝ ਕੀ ਵਾਰ 
ਜੋ ਮਨੁੱਖ ਪਰਮਾਤਮਾ ਦੀ ਬੰਦਗੀ ਕਰਦੇ ਹਨ, ਉਹਨਾਂ ਦਾ ਹੀ 
ਜੀਵਨ ਕਾਮਯਾਬ ਹੈ : 
ਨਦਰਿ ਤਿਨਾ ਕਉਂ ਨਾਨਕਾ, ਨਾਮੁ ਜਿਨ੍ਹਾ ਨੀਸਾਣੁ ।੨॥੫॥ 
[ਸਾਰੰਗ ਕੀ ਵਾਰ 
ਜੀਵਨ ਦਾ ਸਭ ਤੋ” ਸੋਸ਼ਟ ਰਸਤਾ ਇਹ ਹੈ ਕਿ ਮਨੁੱਖ ਆਪਣੇ 
ਮਨ ਦੀਆਂ ਕਮਜ਼ੋਰੀਆਂ ਲੱਭ ਕੇ ਉਹਨਾਂ ਦਾ ਇਲਾਜ ਕਰੇ । ਤਦੋਂ ਹੀ 
ਜੀਵਨ ਸੁਖੀ ਹੋ ਸਕਦਾ ਹੈ: ___ 
ਵੈਦਾ ਵੈਦੁ ਸੁਵੈਦੁ ਤੂ, ਪਹਿਲਾਂ ਰੌਗੁ ਪਛਾਣੁ ।। 
ਐਸਾ ਦਾਰੂ ਲੋੜਿ `ਲਹੁ, ਜਿਤੁ _ਵੰਵੈ ਰੌਗਾ ਘਾਣਿ ।। 
ਜਿਤੁ ਦਾਰੂ ਰੋਗ ਉਠਿਅਹਿ, ਤਨਿ ਸੁਖੁ ਵਸੈ ਆਇ ॥ 


ਰੌਗੁ ਗਵਾਇਹਿ ਆਪਣਾ, ਤ ਨਾਨਕ ਵੈਦ ਸਦਾਏ ॥੨॥੩॥ 
[ਮਲਾਰ ਕੀ ਵਾਰ 


ਕਰਤਾਰ ਦਾਤਾਰ ਦੀ ਯਾਦ ਤੋ ਸੁੰਝਾ ਜੀਵਨ ਵਿਅਰਥ ਹੈ : 

ਨਿਹਫਲੰ ਤਸਿ ਜਨਮਸਿ, ਜਾਵਤੁ ਬ੍ਰਹਮ ਨ ਥਿਦੰਤੇ ।੨॥੨੩। 

[ਮਾਝ ਕੀ ਵਾਰ 

ਮਨ ਦੇ ਪਿੱਛੇ ਤੁਰਿਆਂ ਕਦੇ ਜੀਵਨ ਉੱਚਾ ਨਹੀ” ਹੋ ਸਕਦਾ । 
ਇਸ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਲਾਹ ਵਿਚ ਜੌੜੋ, ਤਾਂਕਿ ਇਸ 
ਦਾ ਪੁਰਾਣਾ ਸੁਭਾਉ ਬਦਲੋ ਤੇ ਪਰਮਾਤਮਾ ਦੀ ਰਜ਼ਾ ਮਿੱਠੀ ਲੱਗੇ । ਤਦੋ' 
ਹੀ ਅੰਦਰ ਸ਼ਾਂਤੀ ਪੈਦਾ ਹੋਵੇਗੀ : 

ਨਾਲਿ _ਇਆਣੇ _ਢੌਸਤੀ, ਕਦੇ ਨ ਆਵੈ _ਰਾਸਿ।੧ 

ਜੋਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ ।।...:.. 

੩੩ 


ਸ਼ਾਹਿਬ ਸੋਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਜਿ ॥ 


ਕ੍ਰੜਿ ਕਮਾਣੈ ਕੂੜੇ ਹੋਵੈ, ਨਾਨਕ ਸਿਫਤਿ ਵਿਗਾਸਿ ॥੩॥੨੨॥। 
[ਆਸਾ ਦੀ ਵਾਰ 


ਮਨ ਦੀ ਅਗਵਾਈ ਵਿਚ ਤੁਰਿਆਂ ਜੀਵਨ ਦਾ ਸਹੀ ਰਸਤਾ 
ਨਹੀ” ਲੱਭ ਸਕਦਾ । । ਇਹ ਆਪਣੀਆਂ ਵਾਦੀਆਂ ਅਨੁਸਾਰ ਜ਼ਰੂਰ ਉਕਾਈ 
ਖਾ ਹੀ ਜਾਂਦਾ ਹੈ : 


ਹੋਇ ਇਆਣਾ ਕਰੇ ਕੌਮੁ, ਆਣਿ ਨ ਸਕੈ ਰਾਂਸਿ।।_ 
ਜੇ ਇਕ ਅਧ ਚੌਗੀ ਕਰੇ, ਦਰਜੀ ਭੀ ਵੇਰਾਸਿ ।੪॥੨੨॥ 
[ਆਸ਼ਾ ਦੀ ਵਾਰ 
ਕਾਮਯਾਬ ਜੀਵਨ ਦਾ ਸਹੀ ਰਸਤਾ ਇਹ ਹੈ ਕਿ ਆੰਮ੍ਰਿਤ ਵੇਲੇ 
ਸਰਿਸੈਗ ਵਿਚ ਅੱਪੜ ਕੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਲਾਹ ਕਰੇ 
ਸੁਣੇ, ਤੇ ਦਿਨ ਦੇ ਬਾਕੀ ਸਮੇ ਵਿਚ ਕਿਰਤ-ਕਾਰ ਕਰਦਾ ਹੋਇਆ ਭੀ 
ਭਲਿਆਂ ਨਾਲ ਹੀ ਵਾਹ ਰੱਖੋ, ਤਾਕਿ ਖੋਟੇ ਪਾਸੇ ਨਾ ਪੈ ਜਾਏ : 


ਚਉਥੈ ਪਹਰਿ _ਸਬਾਹ ਠੈ, _ਸੁਰਤਿਆ ਉਪਜੋ ਚਾਉ ॥ 

ਤਿਨਾ ਦਰੀਆਵਾ ਸਿਉਂ ਦੋਸਤੀ, ਮਨਿ ਮੁਖਿ ਸਚਾ ਨਾਉਂ ।। 

ਓਥੈ ਅੰਮ੍ਰਿਤੁ ਵੰਡੀਐ, _ ਕਰਮੀ _ਰੋਇ ਪਸਾਉ ॥... 

ਸਤੀ _ਪਹਰੀ ਸ਼ੇਤ ਭਲਾ, ਬਹੀਐ ਪੜਿਆ ਪਗੰਸਿ 11 

ਓਥੈਂ ਪਾਪੁ ਪੁੰਨ ਬੀਚਾਰੀਐ, ਕੈ ਘਟੈ ਰਾਸਿ ..... ।।੧।॥੧੮। 

ਰ [ਮਾਝ ਕੀ ਵਾਰ 

ਕਿਸੇ ਸਿਆਣਪ-ਚਤਰਾਈ ਦੇ ਆਸਰੇ ਜੋ ਆਪ-ਹੁਦਰਾ ਮਨੁੱਖ 
ਭਲੋ ਮਨੁੱਖਾਂ ਨਾਲ ਵਧੀਕੀ ਕਰਦਾ ਹੈ, ਉਹ ਇਸ ਤਰ੍ਹਾਂ ਆਪਣੇ ਜੀਵਨ 
ਨੂੰ ਹੋਰ ਭੀ ਨੀਵਾਂ ਕਰਨ ਦੀ ਮੂਰਖਤਾ ਕਰਦਾ ਹੈ - 

ਮੰਤ੍ਰੀ ਹੋਇ __ ਅਠੂਹਿਆ, _ਨਾਗੀ ਲਗੈ _ਜਾਇ 1 

ਆਂਪਣ _ਹਥੀ ਆਪਣੈ ਦੋ _ਕੂਚਾ ਆਪਿ _ਲਾਇ ।॥ 


੩੪ 


੯੬ 


ਹੁਕਮੁ ਪਇਆ ਧੁਰਿ ਖਸਮ ਕਾ, ਅਤੀ ਹੂ ਬਕ ਖਾਇ ॥ 


_ ਗੁਰਮੁਖਿ ਸਿਉ ਮਨਮੁਖੁ ਅੜੈ, ਡੁਬੈ ਹਕਿ ਨਿਆਇ 1੧੨੨੧ 
[ਮਾਝ ਕੀ ਵਾਰ 


ਦੂਜਿਆਂ ਦੇ ਔਗਣ ਨਸ਼ਰ ਕਰਨ ਦੀ ਵਾਦੀ ਮਨੁੱਖ ਨੂੰ ਜੀਵਨ 
ਤੋਰ ਵਿਚ ਨੀਵੇ` ਪਾਸੇ ਵੱਲ ਹੀ ਡੇਗਦੀ ਹੈ । ਅਸਲ ਸਿਆਣਪ ਇਹ 
ਹੈ ਕਿ ਜੀਵ ਆਪਣੀਆਂ _ਜੀਵਨ-ਉਕਾਈਆਂ ਨੂੰ ਦੂਰ ਕਰਨ ਦਾ 
ਜਤਨ ਕਰੇ : ਰ੍ 
ਨਾਨਕ ਪਰਖੇ ਆਪ ਕਉ, ਤਾ ਪਾਰਖੂ ਜਾਣੁ ॥ 
ਰੌਗੁ ਦਾਰੂ ਦੋਵੈ ਬੂਝੈ, ਤਾ ਵੌਦੁ ਸੁਜਾਣੂ ॥ .. 
ਸਰੁ ਸੋਧੇ ਆਗਾਸ ਕਉ, ਕਿਉਂ ਪਹੁਚੈ ਬਾਣ ।। 


ਅਗੈ ਓਹੁ _ਅਗੌਮੁ ਹੈ, ਵਾਹੋਦੜ੍੍‌ ਜਾਣੁ ॥੨॥੨੨੧ 
ੜ੍ [ਮਾਝ ਕੀ ਵਾਰ 


(ਦ) ਸਿਮਰਨ-- - 
ਪਰਮਾਤਮਾ ਦਾ ਨਾਮ ਸਿਮਰਨ ਨਾਲ ਜੀਵਨ ਇਤਨਾ ਉੱਚਾ 
ਤੇ ਸ਼ਾਂਤ ਹੋ ਜਾਂਦਾ ਹੈ ਕਿ ਦੁਨੀਆ ਦੀ ਕੋਈ ਔਕੜ _ਡਾਵਾਂ-ਡੋਲ ਨਹੀ" 


ਕਰ ਸਕਦੀ : 
ਸਾਵਣ ਆਇਆ ਹੇ ਸਖੀ, _ਜਲਹਰੁ -ਬਰਸਨਹਾਰੁ । 


ਨਾਨਕ ਸੁਖਿ ਸਵਨੁ ਨੁ ਸੋਹਾਗਣੀ, ਜਿਨ ਸਹ ਨਾਲਿ.ਪਿਆਰੁ ।।੨1।੪।1 
ਵਰ [ਮਲਾਰ ਕੀ ਵਾਰ 
ਅਕਾਲ ' ਪੁਰਖ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋ" ਉੱਚੀ 
ਹੋਰ ਕੋਈ ਸਿੱਖਿਆ ਨਹੀ” : ਰ 
ਦੀਖਿਆ ਆਖਿ _ਬੁਝਾਇਆ, ਸਿਫਤੀ - ਸੁਚਿ -ਸਮੇਉ ॥ 


ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੁ ਨਾਨਕ. ਦੇਉ, ੧॥੨੭॥ 
: (ੰਝ' ਕੀ ਵਾਰ 


ਉਹੀ ਹਿਰਦੇ ਸਦਾ ਖਿੜੋ ਰਹਿੰਦੇ ਹਨ ਜਿਨ੍ਹਾਂ ਵਿਚ _ਪਰਮਾਤਮਾਂ 
ਦੀ ਯਾਦ ਟਿਕੀ ਰਹਿੰਦੀ ਹੈ : 
੩੫ 


ਨਾਨਕ ਤਿਨ੍ਹਾਂ ਬਸੰਤੁ` ਹੈ, ਜਿਨ੍_ ਘਰਿ ਵਸਿਆ ਕੰਤੁ । 
ਵਿ ਦਿਸਾਂ ਪੁਰੀ, ਸੇ ਅਹਿਨਿਸਿ ਫਿਰਹਿ ਜਲੰਤ ।।੨।੧੮। 
[ਸੂਹੀ ਕੀ ਵਾਰ ੨੬ 
ਖੁਸ਼ੀ ਅਨੰਦ ਦਾ ਸੋਮਾਂ ਪਰਮਾਤਮਾ ਹੀ ਹੈ, ਉਸ ਨੂੰ ਹਿਰਦੇ 
ਵਿਚ ਵਸਾਊ : ਰੰ 
ਪਹਿਲ _ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ ।! 
ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ ॥੨॥੧੯॥ 
[ਸੂਹੀ ਕੀ ਵਾਰ 
ਸਿਮਰਨ ਸਿਫਤ-ਸਲਾਹ ਦੀ ਕਦਰ ਸਤਿਗੁਰੂ ਜਾਣਦਾ ਹੈ, ਜਾਂ, 
ਰੁ ਦੇ ਦੱਸੋਂ ਰਾਹ ਤੇ ਤੁਰਨ ਵਾਲੇ ਗੁਰਮੁੱਖ ਜਾਣਦੇ ਹਨ : 
ਰਤਨਾ ਕੇਰੀ _ਗੁਥਲੀ, ਰਤਨੀ _ਖੌਲੀ ਆਇ ।। 
ਵਖਰ ਤੈਂ ਵਣਜਾਰਿਆ, ਦੁਹਾ ਰਹੀ ਸਮਾਇ ॥। 
ਜਿਨ ਗੁਣ ਪਲੈ ਨਾਨਕਾ, ਮਾਣਕ ਵਣਜਹਿ ਸੇਇਿ ।। 
ਰਤਨਾ ਸਾਰ ਨ ਜਾਣਨੀ, ਆੰਧੇ ਵਤਹਿ ਲੋਇ ੧1੨।।੧੫॥ 
[ਰਅਕਲੀ ਕੀ ਵਾਰ 
ਸਿਮਰਨ ਜੀਵ ਨੂੰ ਪਰਮਾਤਮਾ ਨਾਲ ਇਕ-ਰੂਪ ਕਰ ` ਦੇ'ਦਾ ਹੈ । 
ਵਿੱਥ ਨਹੀ" ਰਹਿ ਜਾਂਦੀ : 
`'ਇਜ ਕਿਨੇਹੀ ਚਾਕਰੀ, ਜਿਤੁ ਭਉ ਖਸਮ _ਨ ਜਾਇ ।1 
ਨਾਨਕ ਸੋਵਕੁ ਕਾਢੀਐ, ਜਿ ਸੇਤੀ ਖਸਮ ਸਮਾਇ ।!੨॥੨੩। 
[ਆਸਾ ਦੀ ਵਾਰ 
ਪ੍ਰਭੂ ਨੂੰ ਹਿਰਦੇ ਵਿਚ ਵਸਾਇਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ 
ਹੈ, ਕਿਸੇ ਬਾਹਰਲੇ ਧਾਰਮਿਕ ਲਿਬਾਸ ਨਾਲ ਨਹੀ” : 
ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ ।। 
ਅੰਤਰ ਆਤਮੈ ਜੋ ਮਿਲੈ, ਮਿਲਿਆ ਕਰੀਐ ਸੋਇ ॥੩।।੧੯। 
[ਸੂਹੀ ਕੀ ਵਾਰ ਹੁ 


ਦੇ 7 


੩੬ 


੫ 


ਪ੍ਰਭੂ ਨੂੰ ਵਿਸਾਰਿਆਂ ਦੁਨੀਆ ਦੇ ਕਈ _ਚਿੰਤਾ-ਝੋਰੇ ਆ 
ਵਾਪਰਦੇ ਹਨ : 
ਸਾਵਣੁ _ ਆਇਆ _ ਹੈ ਸਖੀ, _ਕੌਤੈ ਚਿਤਿ _ਕਰੇਹੁ ।। 
ਨਾਂਨਕ ਝੂਰਿ ਮਰਹਿ ਦੌਹਾਗਣੀ, ਜਿਨ ਅਵਰੀ ਲਗਾ ਨੇਹੁ ॥ ੧॥੪॥ 
[ਮਲਾਰ ਕੀ ਵਾਰ 
ਬੈਦਗੀ-ਹੀਨ ਬੈਦਾ ਜੀਵਨ-ਸਫ਼ਰ ਵਿਚ ਅੰਨ੍ਹੇ ਮਨੁੱਖ ਵਾਂਗ ਠੰਡੇ 
ਖਾਂਦਾ ਹੈ । ਉਸ ਦੇ ਪਿੱਛੋ ਤੁਰਨਾ ਠੀਕ ਨਹੀ” : 
ਅੰਧੇ ਕੈ ਰਾਹਿ ਦਸਿਐ, ਅੰਧਾ ਹੋਇ ਸੁ ਜਾਇ ।। 
ਹੋਇ ਸੁਜਾਖਾ ਨਾਨਕਾ, ਸੋ ਕਿਉ ਉਜੜਿ ਪਾਇ ।। 
ਅੰਧੇ ਏਹਿ ਨ ਆਂਖੀਅਨਿ, ਜਿਨ ਮੁਖਿ ਲੋਇਣ ਨਾਹਿ ।। 
ਅੱਧੇ ਸੋਈ ਨਾਨਕਾ, ਖਸਮਹੁ _ਘੂਥੇ ਜਾਹਿ ॥੧॥੧੬॥ 
[ਰਅਕਲੀ ਕੀ ਵਾਰ 
ਭਗਤੀ-ਹੀਣ ਹਿਰਦਾ ਹਉਮੈ ਵਿਚ ਗ੍ਰਸਿਆ ਰਹਿੰਦਾ ਹੈ। ਉਹ 
ਸਿਫ਼ਤ-ਸਲਾਹ ਦੀ ਕਦਰ ਨਹੀ" ਪਾ ਸਕਦਾ : 
ਜਿਥੈ ਸੁ ਵਸਤੁ _ਨ ਜਾਪਈ, ਆਪੇਂ ਵਰਤਉਂ ਜਾਣਿ ॥ 
ਨਾਨਕ ਗਾਂਹਕੁ ਕਿਉ ਲਏ, ਸਕੈ ਨ ਵਸਤੁ ਪੰਛਣਿ ।(੨॥॥੨੬॥ 
[ਰਾਮਕਲੀ ਕੀ ਵਾਰ 
ਸਿਮਰਨ-ਭਗਤੀ ਦੇ ਮਾਰਗ ਨੂੰ ਨਿੰਦਣ ਵਾਲਾ ਮਨੁੱਖ ਅਸਲ 
ਵਿਚ ਆਪਣੀ ਹੀ ਅਗਿਆਨਤਾ ਨਸ਼ਰ ਕਰਦਾ ਹੈ : । 
ਨਾਨਕ ਅੰਧਾ ਹੋਇ ਕੌ, ਰਤਨਾ ਪਰਖਣ ਜਾਇ ।। 
ਰਤਨਾ ਸਾਰ ਨ ਜਾਣਈ, ਆਵੈ ਆਪੂ ਲਖਾਇ ॥੧॥੨੫॥ 
ਰ [ਫਾਮਕਲੀ ਕੀ ਵਾਰ 


(ਸ) ਪਰਮਾਤਮਾ ਨਾਲ ਮਿਲਾਪ- 


ਪਰਮਾਤਮਾ ਨੂਹ ਮਿਲਣ ਦੇ ਰਸਤੇ ਉਤੇ ਤੁਰਨ ਲਈ ਇਹ 
੩੭ 


ਜ਼ਰੂਰੀ ਹੈ ਕਿ ਮਨੁੱਖ _ਪਰ-ਧਨ; _ਪਰ-ਤਨ ਅਤੇ ਪਰਾਈ ਨਿੰਦਾ 
ਛੱਡ ਦੇਵੇ : 
ਅਖੀ ਬਾਂਝਹੁ ਵੇਖਣਾ, ਵਿਣੂ ਕੋਨਾ ਸੁਨਣਾ ॥ 
ਪੈਰਾ ਬਾਂਝਹੁ ਚਲਣਾ, ਵਿਣੁ _ਹਥਾ ਕਰਨਾ ।। 
ਜੀਭੈ _ਬਾਂਝਹੁ ਬੋਲਣਾ, _ਇਉਂ ਜੀਵਤ ਮਰਣਾ ।। 
ਨਾਨਕ, ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ॥੧॥੩॥ 
[ਮਾਝ ਕੀ ਵਾਰ 


ਪਰਮਾਤਮਾ ਇਸ ਕੁਦਰਤ ਵਿਚ ਹਰ ਥਾਂ ਮੌਜੂਦ ਹੈ, ਫਿਰ ਭੀ 
ਉਸ ਦਾ ਦਰਸ਼ਨ ਤਦੋ” ਹੀ ਹੋ ਸਕਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਉਸ 
ਦਾ ਡਰ, ਪਿਆਰ ਤੇ ਯਾਦ ਟਿਕੀ ਰਹੇ : ਰ 


ਦਿਸੈ ਸੁਣੀਐ ਜਾਣੀਐ, _ਸਾਉ ਨ ਪਾਇਆ ਜਾਇ ।। 
ਰੁਹਲਾ ਟੌੰਡਾ ਅੰਧੁਲਾ, ਕਿਉਂ ਗਲਿ ਲਗੈ ਧਾਇ । 
ਭੈ ਕੇ ਚਰਣ, ਕਰ ਭਾਵ ਕੇ, ਲੌਇਣ ਸੁਰਤਿ ਕਰੋਇ ॥ 
ਨਾਨਕੁ ਕਹੈ ਸਿਆਣੀਏ, ਇਵ ਕੌਤ ਮਿਲਾਵਾ ਹੋਇ ।।੨।।੩।। 
[ਮਾਝ ਕੀ ਵਾਰ 


ਪਰਮਾਤਮਾ ਦੇ ਸੇਵਕ ਦੇ ਇਹ ਦੋ ਜ਼ਰੂਰੀ ਲੱਛਣ ਹਨ- 
(੧) ਚਾਹੇ ਕੋਈ _ਭੀ ਕਿਰਤ-ਕਾਰ ਕਰਦਾ ਹੋਵੇ, ਉਸ ਦੀ ਸੁਰਤ 
ਪਰਮਾਤਮਾ ਵਲ ਝੁਕੀ ਰਹੇ, (੨) ਜੀਵਨ ਵਿਚ ਵਾਪਰਦੇ ਸੁਖ-ਦੁੱਖ ਨੂੰ 
ਪਰਮਾਤਮਾ ਦੀ ਰਜ਼ਾ ਸਮਝ ਕੇ ਅਡੋਲ-ਚਿੱਤ ਰਹੇ : . 
ਇਹ _ਕਿਨੇਹੀ _ਆਸਕੀ, _ਦੂਜੈ _ਲਗੈ ` ਜਾਇ ॥ 
` ਨਾਨਕ ਆਸਕੂ ਕਾਢੀਐ, “ਸਦ ਹੀ - ਰਹੈ` ਸਮਾਇ ।। 
ਚੰਗੇ ਚੋਗਾ ਕਰਿ ਮੰਨੇ, ਮੰਦਢੈ ਮੰਦਾ ਰੋਇ ।। 
ਆਸਕੁ ਏਹੁ ਨ ਆਖੀਐ, ਜਿਂ ਲੇਖੈ ਵਰਤੈ ਸੋਇ ।੧।੨੧॥ 
[ਆਸਾ ਦੀ ਵਾਰ 


੩੮ _ 


੨ 


੬ 


ਸਲਾਮੁ ਜਥਾਬੁ _ਦੋਵੈ ਕਰੇਂ, ਮੁੰਢਹੁ _ਘੁਥਾ _ਜਾਇ ।। 
ਨਾਨਕ ਦੌਵੈ ਕੂੜੀਆ, ਥਾਇ ਨ ਕਾਈ ਪਾਇ ।੨॥੨੧॥ 
[ਆਸਾ ਦੀ ਵਾਰ 
ਬੋਦਗੀ ਕਰਨ ਵਾਲੇ ਵਾਸਤੇ ਇਹ ਅੱਤ ਜ਼ਰੂਰੀ ਹੈ ਕਿ ਉਹ 
ਹਉਮੈ ਅਹੈਕਾਰ ਦੂਰ ਕਰੇ : 
ਚਾਂਕਰੁ ਲਗੈ __ ਚਾਂਕਰੀ, ਨਾਲੋ ਗਾਰਬ ਵਾਦੁ । 
ਗਲਾ ਕਰੇਂ _ਘਣੇਰੀਆ, ਖਸਮ ਨ ਪਾਏ ਸਾਦੁ । 
ਆਪੁ ਗਵਾਏ ਸੇਵਾ ਕਰੇ `ਤ ਕਿਛੁ ਪਾਏ ਮਾਨ ।1 
ਨਾਨਕ, ਜਿਸ ਨੇ ਲਗਾ ਤਿਸ਼ ਮਿਲੈ, ਲਗਾ ਸ਼ੋ ਪਰਵਾਨੁ ।੧॥੨੨। 
[ਆਸਾ ਦੀ ਵਾਰ 
ਮਨੁੱਖ ਦਾ ਆਚਰਣ ਅੰਦਰਲੀ ਨੀਅਤ ਅਨੁਸਾਰ ਹੀ __ਬਣਦਾ 
ਹੈ । ਮਦਿਰੋ" ਹੌਰ ਤੇ ਬਾਹਰੋ” ਹੋਰ ਵਾਲੀ ਠੱਗੀ ਨਹੀ” ਨਿਭ ਸ 
ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉਂ 
ਬੀਜੈ ਬਿਖੁ ਮੰਗੇ ਆੰਮਿ੍‌ਿਤ, ਵੇਖਹੁ ਏਹੁ ਨਿਆਉ ।੨।੨੨॥ 
[ਆਸਾ ਦੀ ਵਾਰ 
ਸੁਖ ਹੋਵੇ ਚਾਹੇ ਦੁੱਖ, ਸਦਾ ਪ੍ਰਭੂ ਦਾ ਸਹਾਰਾ ਲਈਏ ।- ਇਹੀ ਹੈ 
ਉਸ ਨੂੰ ਮਿਲਣ ਦਾ ਰਸਤਾ : __ 
ਜਾਂ ਸੁਖੁ ਤਾਂ ਸਹੁ ਰਾਵਿਓ, ਦੁਖਿ ਭੀ ਸੰਮਾਲੇਓਇ ॥ ` 
ਨਾਨਕੁ ਕਹੈ ਸਿਆਣੀਏ, ਇਉ ਕੌਤ ਮਿਲਾਵਾ ਹੋਇ ॥੨॥੨੦॥ . 
[ਸ਼ੂਗੀ ਕੀ ਵਾਰ 


(ਹ) ਤ੍ਰਿਸ਼ਨਾ ਦਾ ਇਲਾਜ- 


ਤ੍ਰਿਸ਼ਨਾ-ਅਧੀਨ ਮਨੁੱਖ ਦੇ ਚਸਕੇ ਤਦ" ਰੀ ਮੁੱਕ ਸਕਦੇ ਹਨ ਜੇ 
ਮਨੁੱਖ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦਾ ਕਰਦਾ ਪਰਮਾਤਮਾ ਵਿਚ 
ਮਗਨ ਹੋ ਜਾਏ : 


੨੯ 


ਆਖਣੁ ਆਖਿ ਨ ਰਜਿਆ, ਸ਼ੁਨਣਿ ਨ ਰਜੇ ਕੰਨ ॥ 
ਅਖੀ ਦੇਖਿ ਨ _ਰਜੀਆ, ਗੁਣ ਗਾਂਹਕ ਇਕ ਵੈਨ ।। 
ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ। 
ਨਾਨਕ, ਭੁਖਾ ਤ ਰਜੈ, ਜਾਂ ਗੁਣ ਕਹਿ ਗੁਣੀ ਸਮਾਇ ॥੨੧੧੧੯। 
[ਮਾਝ ਕੀ ਵਾਰ 


੯ “੮ 


ਜੌ ਮਨੁੱਖ ਗੁਰੂ ਦੇ ਦੱਸੇ ਰਾਹ ਤੋਂ ਤੁਰ ਕੇ ਪਰਮਾਤਮਾ ਦੀ 
ਭੁਗਤੀ ਕਰਦਾ ਹੈ, ਉਸ ਨੂੰ ਦੁਨੀਆ ਦੀ ਹੋਰ ਕੋਈ ਚੀਜ਼ ਬਹੁਤੀ ਖਿੱਚ 
ਨਹੀ” ਪਾ ਸਕਦੀ : 
ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹਿ ॥ 
ਨਾਨਕ, ਅੰਮ੍ਰਿਤ ਏਕੁ ਹੈ, ਦੂਜਾ ਅੰਮ੍ਰਿਤ ਨਾਹਿ ॥੧॥੪॥. 
[ਸਾਰੰਗ ਕੀ ਵਾਰ 


(ਕ) ਕਲਿਜੁਗ - 


ਕਲਿਜੁਗ ਕਿਸੇ ਖ਼ਾਸ ਸਮੇ ਦਾ ਨਾਮ ਨਹੀ” । ਜਿਥੇ ਗਰੀਬਾਂ 
ਦੀ ਗਰੀਬੀ ਉਤੇ ਹਾਸਾ ਉਡਾਇਆ ਜਾਏ, ਜਿਥੇ _ਜਾਹਿਲਾਂ ਨੂੰ 
ਸਿਆਣੇ ਵਿਦਵਾਨ ਸਮਝਿਆ ਜਾਏ, ਜਿਥੇ _ਚੋਰ-ਉਚੱਕਾ ਚੌਧਰੀ 
ਹੋਵੇ, ਜਿਥੇ ਗੁੰਡੀ ਹੈਨ ਪਰਧਾਨ ਹੋਵੇ, ਉਥੇ ਕਲਿਜੁਗ ਦਾ ਪਹਿਰਾ 
ਸਮਝੋ : 

ਨਾਉ _ਫਕੀਰੈ ਪਾਤਿਸਾਹੁ, ਮੂਰਖ ਪੰਡਿਤੁ ਨਾਉਂ । 

ਅੰਧੇ ਕਾ ਨਾਉਂ ਪਾਂਰਖੂ, ਏਵੈ ਕਰੇ _ਗੁਆਉ ॥ 

ਇਲਤਿ ਕਾ ਨਾਉਂ ਚਉਧਰੀ, ਕੂੜੀ ਪੂਰੇ ਥਾਉ । 

ਨਾਨਕ ਗੁਰਮੁਖਿ ਜਾਣੀਐ, ਕਲਿ ਕਾ ਏਹੁ ਨਿਆਉ ।।੧।੨੨॥ 

ਰ੍ [ਮਲ 'ਰ ਕੀ ਵਾਰ 


8੦ 


ਸਮਾਜ ਦੀ ਆਰਥਕ ਬਣਤਰ- 


ਗੁਰੂ ਨਾਨਕ ਦੇਵ ਜੀ ਦੇ ਪਾਸ ਆਉਣ ਤੌ" ਪਹਿਲਾਂ ਬਾਬਾ 
ਲਹਿਣਾ ਜੀ ਦੇਵੀ-ਪੂਜ ਸਨ । ਮੰਦਰਾਂ ਵਿਚ ਉਹਨਾਂ ਲੌਕਾਂ ਨੂੰ ਜਾਣ 
ਦੀ ਆਗਿਆ ਨਹੀਂ” ਹੁੰਦੀ ਸੀ ਜਿਨ੍ਹਾਂ ਨੂੰ ਨੀਵੀ" ਜਾਤ ਦੇ ਆਖਿਆ 
ਜਾਂਦਾ ਸੀ। ਇਨ੍ਹਾਂ ਨੀਵੇ` ਲੋਕਾਂ ਦੀ ਆਰਥਕ ਹਾਲਤ ਉੱਚੀ ਜਾਤ 
ਵਾਲਿਆਂ ਨਾਲੋ ਬਹੁਤ ਹੀ ਕਮਜ਼ੋਰ ਹੋਣੀ ਭੀ ਇਕ ਕਰ ਦਰਤੀ ਗੱਲ 
ਸੀ ।ਸੋ ਉੱਚੀ ਜ਼ਾਤ ਵਾਲੇ ਦਾ ਸਤਿਕਾਰ ਤੇ ਨੀਚ .ਜਾਂਤ_ ਵਾਲੇ ਤੋ” 
ਘਿਰਣ' ਕਰਨ ਵਾਲਾ ਮਨੁੱਖ ਸੁਤੇ ਹੀ ਧਨਵਾਨਾਂ ਦਾ ਆਦਰ-ਮਾਣ 
ਕਰਦਾ ਹੈ ਤੇ ਗ਼ਰੀਬ ਲੋਕਾਂ ਤੋ" ਪਰੇ ਪਰੇ ਹੁੰਦਾ ਹੈ । ਬਾਬਾ ਲਹਿਣਾ 
ਜੀ ੨੮ ਸਾਲਾਂ ਦੀ ਉਮਰ ਤਕ ਇਸੇ ਸੁਭਾਵ ਵਾਲੇ ਸਮਾਜ ਵਿਚ 
_ਕਿਰਤ-ਵਿਰਤ ਕਰਦੇ ਰਹੇ ਸਨ, ਤੇ ਇਹ ਹੋ ਸਕਦਾ ਸੀ ਕਿ ਇਹ ਭੀ 
ਉਸ ਸਮਾਜ ਦੇ ਹਮ-ਖ਼ਿਆਲ ਹੌਣ । 


_____ਸੈਮਤ ੧੫੮੯ (ਸੈਨ ੧੫੩੨) ਵਿਚ ਇਨ੍ਹਾਂ ਦੇ ਜੀਵਨ 
ਅੰਦਰ ਅਚਨ-ਚੋਤ ਇਕ ਭਾਰਾ ਪਲਟਾ ਆਉਣ ਦਾ ਅਵਸਰ ਬਣ 
ਗਿਆ । ਜਿਸ ਮਹਾ ਪੁਰਖ ਤੋ ਜੀਵਨ ਦਾ ਸੁਚੱਜਾ ਰਾਹ ਸਿੱਖਣ 
ਵਾਸਤੇ ਬਾਬਾ ਲਹਿਣਾ ਜੀ ਕਰਤਾਰਪੁਰ ਆ ਟਿਕੇ, ਉਹ _ਉੱਚ- 
_ਆਦਰਸ਼-ਗੁਰੂ ਨਾਨਕ ਪਾਤਿਸ਼ਾਹ ਉਸ ਸਮੇ ਦੀ ਹਿੰਦੂ-ਜਨਤਾ ਦੇ 
ਵਿਤਕਰੇ-ਭਰੇ ਭਾਈਚਾਰਕ ਜੀਵਨ ਤੌ” ਉੱਕਾ ਹੀ ਅਸੈਤੁਸ਼ਟ ਸਨ । 
ਇਕ ਪਾਸੇ ਮੌਜਾਂ ਮਾਣਦੇ ਧਨਾਢ ਲੌਕ, ਤੇ ਦੂਜੇ ਪਾਸੇ ਪਾਟੀਆਂ ਲੀਰਾਂ 
ਵਾਲੋਂ ਕੌਗਾਲ ਕੁੱਖ ਮਰਦੇ ਗ਼ਰੀਬ-ਥਾਂ ਥਾਂ ਤੇ ਇਹ ਇਕ ਇਤਨਾ 
ਉੱਘਾ ਦੁਖਦਾਈ ਟਾਕਰਾ ਸੀ ਜੋ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ 
ਤੋ ਖੁੰਝ ਨਹੀ ਸਕਦਾ ਸੀ __। ਹਜ਼ੂਰ ਮੁੜ ਆਪਣੇ ਕਰਤਾਰ 
ਅਗੇ ਗਿਲਾ ਕਰਦੇ ਹਨ : 


੪੧ 


ਨਾਨਕ ਅੰਤ ਨ ਜਾਪਨੀੀ, ਹਰਿ ਤਾ ਕੇ _ਪਾਰਾਵਾਰ ।। 
ਆਪਿ ਕਰਾਏ _ਸਾਖਤੀ, ਫਿਰਿ ਆਪਿ ਕਰਾਏ ਮਾਰ ।। 
ਇਕਨਾ ਗਲੀ ਜੰਜੀਰੀਆ, ਇਕਿ ਤੁਰੀ ਚੜਹਿ ਬਿਸੀਆਰ ।। 
ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ॥ 
ਨਾਨਕ ਕਰਣਾ ਜਿਨਿ ਕੀਆ,ਫਿਰਿ ਤਿਸ ਹੀ ਕਰਣੀ ਸਾਰ ।੨੩।। 
ਰ੍ ਅਤੇ 
ਆਪ _ ਭਾਂਡੇ _ਸਾਜਿਅਨ __ਆਪੰ ਪੂਰਣ ਦੇਇ ।। 
ਇਕਨ] ਦੁਧੁ ਸਮਾਈਐ, ਇਕਿ ਚੁਲ੍ਹੋ _ਰਹਨਿ_ ਚੜੇ ॥ 
ਇਕਿ ਨਿਹਾਲੀ ਹੈ ਸਵਨਿ, ਇਕਿ ਉਪਰਿ ਰਹਨਿ ਖੜੇ ।। 
ਤਿਨਾ ਸਵਾਰੇਂ ਨਾਨਕਾ, ਜਿਨਿ ਕਉ ਨਦਰਿ ਕਰੇ ॥੧॥੨੪।। 
ਕੰ ਰ [ਆਸਾ ਦੀ ਵਾਰ] 


ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਉਸ 
ਵਿਤਕਰਾ-ਭਰੇ ਸਮਾਜ ਵਿਚੋ ਕੱਢ ਕੇ . ਆਪਣਾ _ਹਮ-ਖ਼ਿਆਲ 
ਬਨਾਣਾ ਸੀ, ਗ਼ਰੀਬਾਂ ਨਾਲ ਪਿਆਰ ਕਰਨ ਵਾਲਾ ਬਨਾਣਾ ਸੀ । 
ਇਸ ਕੌਮ ਲਈ ਕੁਦਰਤ ਵਲੋ” ੭ ਸਾਲ ਮੌਕਾ ਮਿਲ ਗਿਆ । ਸੈਮਤ 
_੧੫੮੯ ਤੋ ਸੈਮਤ ੧੫੯੬ ਤਕ ਇਨ੍ਹਾਂ ਤੋਂ` ਅੱਤ ਗ਼ਰੀਬਾਂ ਵਾਲੋ 
ਮਿਹਨਤ-ਮਜ਼ਦੂਰੀ ਦੇ ਕੌਮ _ਕਰਾਂਦੇ ਰਹੇ, ਤਾਕਿ ਗ਼ਰੀਬ ਮਿਹਨਤੀ 
ਮਜ਼ਦੂਰ ਬੰਦਿਆਂ ਨਾਲ ਇਨ੍ਹਾਂ ਦੀ ਸਾਂਝ-ਪ੍ਰੀਤ ਬਣ ਸਕੇ । ੭ ਸਾਲ 
ਦੇ ਇਸ ਟਕਸਾਲ-ਘੜੀ'ਦੇ ਜੀਵਨ ਵਿਚੋ ਸਾਡੇ ਇਤਿਹਾਸ ਨੇ ਸਾਨੂੰ 
ਨਮੂਨੇ ਵਜੋ ਛੇ ਸੱਤ ਸਾਖੀਆਂ ਅਪੜਾਈਆਂ _ਹਨ-ਧਰਮਸਾਲ _ਦੀ 
ਢੱਠੀ ਕੰਧ ਬਣਾਣੀ, ਮੋਈ ਚੂਹੀ ਬਾਹਰ ਸੁੱਟਣੀ, ਸਿਆਲ ਦੀ ਰਾਤੇ 
ਦਰਿਆ ਤੇ ਕੱਪੜੇ ਧੋਣ ਜਾਣਾ, ਆਦਿਕ । 


ਇਸ ਦਾ ਅਸਰ ਇਹ ਹੋਇਆ ਕਿ ਬਾਬਾ ਲਹਿਣਾ ਜੀ ਭੀ 
ਗ਼ਰੀਬਾਂ ਦੇ ਦਰਦੀ ਬਣ ਗਏ, ਤੇ ਇਹ ਭੀ ਗੁਰੂ ਨਾਨਕ ਦੇਵ ਜੀ 


੩-੧ 


੫” 


ਵਾਂਗ ਪਰਮਾਤਮਾ ਅੱਗੇ _ਪੁਕਾਰ ਉਠੇ ਕਿ ਇਸ ਆਰਥਿਕ ਵਿਤਕਰ 
ਨੂੰ ਹਟਾਣ ਵਾਸਤੇ ਪ੍ਰਭੂ ਤੋ ਬਿਨਾ : 


ਕਿਸ ਨੌ ਕਹੀਐ ਨਾਨਕਾ, ਸਭੁ ਕਿਛੁ ਆਪੋ ਆਪਿ ॥੨॥੨੪॥ 

ਸਮਾਜਕ ਜੀਵਨ ਵਿਚ ਇਹ ਭਾਰੀ ਆਰਥਕ ਵਿਤਕਰਾ, 
ਗ਼ਰੀਬ ਤੇ ਅਮੀਰ ਦੀ ਇਹ ਡੁਰੰਘੀ ਵਿੱਥ, ਇਤਨੀ `ਦੁਖਦਾਈ ਘਟਨਾ 
ਹੈ ਜਿਸ ਦਾ ਅਹਿਸਾਸ ਹਰੇਕ ਪ੍ਰਾਣੀ ਮਾਤ ਨੂੰ ਹੁੰਦੇ ਰਹਿਣਾ ਅੱਤ 
ਜ਼ਰੂਰੀ ਹੈ, ਤਾਕਿ ਮਨੁੱਖ ਜਾਤੀ ਆਖ਼ਰ ਇਸ ਟੋਏ-ਟਿੱਬੇ ਵਾਲੋ ਕੋਝੇ 
ਜੀਵਨ ਦੇ ਸੁਧਾਰ ਵਲ ਧਿਆਨ ਦੋਵੇ । ਗੁਰੂ ਅਰਜਨ ਸਾਹਿਬ ਨੇ 
ਸਿੱਖ ਕੌਮ ਦੀ ਰੋਜ਼ਾਨਾ ਗਾਈ ਜਾਣ ਵਾਲੀ ਬਾਣੀ ਹੀ ਆਸਾ ਦੀ ਵਾਰ 
ਨੀਯਤ ਕਰ ਦਿੱਤੀ, ਜਿਸ ਦੀ ਪਉੜੀ ਨੰ: ੨੩ ਇਸ ਵਿਤਕਰੇ ਵਲ 


ਧਿਆਨ ਦਿਵਾਂਦੀ ਹੈ, ਤੇ _ਅਖ਼ੀਰਲੀ ਪਉੜੀ ਦੇ ਨਾਲ ਇਸੇ ਭਾਵ 
ਵਾਲੋਂ ਸਲੋਕ ਭੀ ਦਰਜ ਕਰ ਦਿੱਤੇ । 


ਗੁਰੂ ਅੰਗਦ ਸਾਹਿਬ ਨੇ ਪਰਤੱਖ ਵੇਖ ਲਿਆ ਸੀ ਕਿ ਮਾਇਆ 
ਜੋੜਨ ਤੋਂ ਮੱਲਾਂ ਮੱਲਣ ਦੀ ਹਵਸ-=ਸਮਾਜ ਵਿਚ ਇਹ, ਅਢੁਕਵਾਂ 
ਜੀਵਨ ਪੰਦਾ ਕਰ ਰਹੀ ਹੈ । ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਮੱਲਾਂ 
ਮੱਲਣੀਆਂ ਮਨੁੱਖਾ ਜੀਵਨ ਦਾ ਸਹੀ ਆਦਰਸ਼ _ਨਹੀਂ' ਹੈ, ਇਸ 
ਥੋੜ੍ਹ-ਦਿਨੇ ਜੀਵਨ ਦੀ ਖ਼ਾਤਰ ਧਨ __ਇਕੱਠਾ ਕਰੀ ਜਾਣਾ ਸਿਆਣਪ 
ਦੀ ਗੱਲ ਨਹੀਂ£ । ਜੇ ਮਨੁੱਖ ਦੀ ਸਾਰੀ ਲਗਨ _ਸਨ-ਪਦਾਰਥ _ਜੋੜਨ 
ਵਲ ਹੋਂਵੇ, ਮਾਇਆ ਜੋੜਨ ਨੂੰ ਹੀ ਉਹ ਜੀਵਨ ਦਾ _ਅਸਲੀ ਮਨੋਰਥ 
ਸਮਝਦਾ ਹੋਵੇ, `ਤੇ, ਉਸ ਜੋੜੀ ਹੋਈ ਵਿੱਚੋਂ ਕੁਝ ਥੋੜੀ ਬਹੁਤ ਲੋਕ- 
ਵਿਖਾਵੇ ਦੀ ਖ਼ਾਤਰ ਚੱਟੀ ਵਜੋ ਕਿਸੇ ਧਾਰਮਿਕ ਕੰਮ ਵਿਚ ਖ਼ਰਚ ਕਰ 
ਦੇਵੇ, ਤਾਂ ਇਸ ਦਾ ਉਸ ਨੂੰ ਕੋਈ ਆਤਮਕ_ਲਾਭ ਨਹੀ” ਹੋ ਸਕਦਾ, 
ਕਿਉਕਿ ਉਸ ਦੀ ਸੁਰਤ ਤਾਂ ਧਨ ਜੋੜਨ ਵਲ ਹੀ ਲੱਗੀ ਰਹਿੰਦੀ ਹੈ । 
ਕਿਸੇ ਸੁਆਰਥ ਵਾਸਤੇਂ ਮਨ ਦੀ ਵਾਗ ਕਿਸੇ ਬਾਹਰੋ'-ਦਿੱਸਦੇ-ਧਾਰਮਿਕ 
ਕੰਮ ਵਲ ਬਦੋ-ਬਦੀ ਮੋੜਨੀ, ਪਰ ਅਜਲ ਤਾਰ ਮਾਇਆ ਵਲ ਹੀ 


੪੩ 


ਖੜਕਦੀ _ਰਹਿਣੀ-ਇਸ ਤਰੀਕੇ ਨਾਲ ਪਰਮਾਤਮਾ ਦਾ ਪਿਆਰ 
ਨਹੀ” ਹਾਸਲ ਕੀਤਾ ਜਾ ਸਕਦਾ । .ਧਨ ਜੋੜਨ ਦੀ ਲਾਲਸਾ ਤੋਂ 
ਪ੍ਰਭੂ-ਚਰਨਾਂ ਦਾ ਪਿਆਰ ਇਕੌ ਹਿਰਦੇ ਵਿਚ ਨਹੀ” ਟਿਕ ਸਕਦੇ । 
ਮਲਕੀਅਤਾਂ ਬਣਾਣੀਆਂ, ਮੱਲਾਂ ਮੱਲਣੀਆਂ ਅਤੇ ਧਰਮ--ਇਨ੍ਹਾਂ ਦੋਹਾਂ 
ਦੀ ਸਾਂਝ ਨਹੀ" ਬਣ ਸਕਦੀ । 

ਸੂਹੀ ਕੀ ਵਾਰ ਮ: ੩ ਦੀ ਪਉੜੀ ਨੰ: ੭ ਦੇਨਾਲ ਗੁਰੂ 
ਅੰਗਦ ਸਾਹਿਬ ਦੇ ਇਸ ਉਪਰ-ਦਿੱਤੇ ਭਾਵ ਵਾਲੋਂ ਹੇਠ ਲਿਖੇ ਚਾਰ 
ਸਲੰਕ ਦਰਜ ਹਨ : 


ਸਲੌਕੁ ਮ: ੨ ॥ 
ਜਿਨੀ ਚਲਣ ਜਾਣਿਆ, ਸੈ ਕਿਉਂ ਕਰਹਿ ਵਿਥਾਰ ॥ 
ਚਲਣ ਸਾਰ ਨ ਜਾਣਨੀ, _ਕਾਜ _ਸਵਾਰਣਹਾਰ ।(੧॥ 
ਰਾਤਿ ਕਾਰਣਿ ਧਨੂ ਸੰਚੀਐ, ਭਲਕੇ ਚਲਣੁ ਹੋਇ ।। 
ਨਾਨਕ ਨਾਲਿ ਨ ਚਲਈ, ਫਿਰਿ ਪਛੁੰਤਾਵਾ ਹੋਇ ।(੨॥ 
ਬਧਾ ਚਟੀ ਜੋ ਭਰੇ, ਨਾ ਗ੍ਰਣ ਨਾ ਉਪਕਾਰੁ ॥ 
ਸੌਤੀ` ਖੁਸੀ _ਸੁਆਰੀਐ, `ਨਾਨਕ _ਕਾਂਰਜੁ _ਸਾਰੁ ।੩।। 
ਮਨ ਹਠਿ ਤਰਫ ਨ ਜਿਪਈ, ਜੇ ਬਹੁਤਾ ਘਾਲੇ ।। 
ਤਰਫ ਜਿਣੈ ਸਤ ਭਾਉ ਦੇ, ਜਨ ਨਾਨਕ ਸਬਦੁ ਵੀਚਾਰੇ ।੪੧। 
ਗੁਰੂ ਅੰਗਦ ਸਾਹਿਬ ਧਨ ਜੋੜਨ ਵਾਲੇ ਬੋਦੇ - ਨੂੰ ਕਾਮਯਾਬ 
ਜੀਵਨ ਵਾਲਾ ਨਹੀ” ਮੰਨਦੇ । ` ਸਤਿਗੁਰੂ `ਜੀ_ਦੇ ਜੀਵਨ-ਪੱਧਰ 
ਅਨੁਸਾਰ ਮਾਇਆ ਦੀ ਤ੍ਰਿਸ਼ਨਾ ਦੇ ਅਸਰ ਹੇਠ ਮਨੁੱਖ ਦਾ ਮਨ 
ਸੁਆਰਥ ਦੇ ਕਾਰਨ ਥੌੜ੍-ਵਿੱਤਾ ਹੋ ਜਾਂਦਾ ਹੈ ਤੇ ਰੱਬ ਨੂੰ ਭੁਲਾ ਬੈਠਦਾ 
ਹੈ । ਇਹ ਵੇਖ ਕੇਂ ਭੀ ਕਿ ਜਗਤ ਵਿਚ ਖ਼ਾਲੀ-ਹੱਥ ਆਵੀਦਾ ਹੈ ਤੇ 
ਇਥੋ ਖਾਲੀ ਹੱਥ ਜਾਈਦਾ ਹੈ, ਮਾਇਆ-ਗ੍ਰਸੇ ਜੀਵ ਮਾਇਆ ਦੇ 


ਖਿਲਾਰ ਖਿਲਾਰੀ ਜਾਣ ਦੇ ਕੁਚੱਜੇ ਰਾਹੇ ਪਏ ਰਹਿੰਦੇ ਹਨ । ਹਜ਼ੂਰ 
ਆਖਦੇ ਹਨ : 


੪੪ 


ਹੈ 


ਨ 


ਨਾਨਕ.ਦੁਨੀਆ ਕੀਆਂ ਵਡਿਆਈਆਂ, ਅਗੀ-ਸੋਤੀ ਜਾਲਿ ॥ 
ਦਨੀ ਜਲੀਈ' ਨਾਮੁ ਵਿਸਾਰਿਆ ਇਕ ਨ ਚਲੀਆਂ ਨਾਲਿ ॥੨੧੨੬॥ 
ਰ੍ `__ ਮਲਾਰ ਕੀ ਵਾਰ 
ਗੁਰੁ ਕੁੰਜੀ ਪਾਹੂ ਦਰ ਮਨੁ ਕਠਾ, ਤਨੁ ਛਤਿ।। 
ਨਾਨਕ ਗੁੰਰ ਬਿਨੁ ਮਨ ਕਾ ਤਾਕੁ ਨ ਉਘੜੋ, ਅਵਰ ਨ ਫ੍ਰੈਜੀ ਹਥਿ ।।੧॥੧॥ 
ਸਾਰਗ ਕੀ ਵਾਰ 
ਸਭਨਾ ਸਾਹਿਬੁ _ਏਕੁ ਹੈ, ਵੇਖੋ ਧੰਧੈ _ਲਾਇ ॥ 
ਕਿਸੈ ਥੌੜਾ ਕਿਸੈ ਅਗਲਾ, _ ਖਾਲੀ _ਕੌਈ _ਨਾਹਿ ।। 
ਆਵਹਿ ਨੰਗੇ ਜਾਹਿ ਨੰਗੇ, ਵਿਚੋਂ _ਕਰਹਿ - ਵਿੱਥਾਰ ।। 


ਨਾਨਕ ਹੁਕਮੁ ਨ ਜਾਣੀਐ, ਅਗੈ ਕਾਈ ਕਾਰ ।।੧॥੨॥ 
ਸਾਰੰਗ ਕੀ ਵਾਰ 


ਦੁਨੀਆ ਵਿਚ ਇਹ ਗੱਲ ਆਮ ਵੇਖਣ ਵਿਚ ਆਉਂਦੀ ਹੈ 
ਕਿ ਧਨੀ ਲੋਕਾਂ ਦ: ਦਬ-ਦਬਾ ਬਣਿਆ ਹੁੰਦਾ ਹੈ, ਗ਼ਰੀਬ ਬੰਦੇ ਉਨਾਂ 
ਤੋ" ਥਰ-ਬਰ ਕੰਬਦੇ ਹਨ, ਉਨ੍ਹਾਂ ਦੀ ਖ਼ੁਸ਼ਾਮਦ ਕਰਦੇ ਹਨ, ਤੇ ਉਨ੍ਹਾਂ 
ਖ਼ਾਸ ਉੱਚੀ ਸ਼ਰੇਣੀ ਦੇ ਆਦਮੀ ਸਮਝਦੇ ਹਨ । ਇਸ ਤਰ੍ਹਾਂ ਗ਼ਰੀਬਾਂ 
ਦੇ ਅੰਦਰ ਸਹਿਮ ਤੇ ਨਿਤਾਣਾ-ਪਣ ਵਧਦਾ ਹੈ, ਤੇ ਗ਼ਰੀਬੀ ਨੂੰ ਰੱਬ 
ਵਲੋ" ਆਈ ਮਾਰ ਮਿਥ ਕੋ ਕੌਗਾਲੀ ਵਿਚ ਹੀ ਰੁਲ ਕੇ ਜ਼ਿੰਦਗੀ ਦੇ 
ਦਿਨ ਕੱਟ ਜਾਂਦੇ ਹਨ । ਗੁਰੂ ਅੰਗਦ ਸਾਹਿਬ ਗ਼ਰੀਬਾਂ ਦਾ ਇਹ 
ਸਹਿਮ ਦੂਰ ਕਰਨ ਲਈ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਮੀਰ ਮਲਕ 
ਸਲਾਰ ਭੀ ਦੁਨੀਆ ਦੇ ਸਧਾਰਨ ਮਨੁੱਖਾਂ ਵਾਂਗ ਹੀ ਹਨ, ਦਰਗਾਹੀ 
ਸੱਦਾ ਸਭ ਨੂੰ ਇਕੋ ਜਿਹਾ ਹੀ ਆਉਦਾ ਹੈ, ਦੁਨੀਆ ਦੇ ਧਨ-ਮਾਲ 
ਦੀ ਖ਼ਾਤਰ ਧਨੀ ਲੋਕਾਂ ਦੀ ਖੁਸ਼ਾਮਦ ਕਰਦੇ ਫਿਰਨਾ ਜੀਵਨ ਦਾ ਸਹੀ 
ਰਸਤਾ ਨਹੀ" ਹੈ । ਆਪ ਫ਼ੁਰਮਾਂਦੇ ਹਨ : 


ਰਿ 


(੧) ਤਿਸੁ ਸਿਉ ਕੈਸਾ ਬੋਲਣਾ, ਜਿ ਆਪੇ ਜਾਣੈ ਜਾਣੁ ॥ 
ਚੀਰੀ ਜਾ ਕੀ ਨਾ ਫਿਰੈ, ਸਾਹਿਬੁ ਸੌ ਪਰਵਾਣ ॥ 


੪੫ 


(੨) 


ਚੀਰੀ ਜਿਸ ਕੀ ਚਲਣਾ, ਮੀਰ ਮਲਕ ਸਲਾਰ ।। 


ਜੋ ਤਿਸੁ ਭਾਵੈ ਨਾਨਕਾ, _ਸਾਈ ਭਲੀ ਕਾਰ ॥ 


ਜਿਨ੍ਹਾ ਚੀਰੀ ਚਲਣਾ, ਹਥਿ ਤਿਨਾ ਕਿਛੁ ਨਾਹਿ ॥ । 

ਸਾਹਿਬ ਕਾ ਫੁਰਮਾਣ ਹੋਇ, ਉਠੀ ਕਰਲੈ ਪਾਹਿ ॥੧੧੫। 
[ਸਾਰੌਗ ਕੀ ਵਾਰ] 

ਕੀਤਾ ਕਿਆ ਸਾਲਾਂਹੀਐ, ਕਰੇ ਸੋਇ ਸਾਲਾਹਿ ॥ 

ਨਾਨਕ ਏਕੀ ਬਾਹਰਾ, ਦੂਜਾ _ਦਾਤਾ ਨਾਹਿ ॥ 

ਕਰਤਾ ਸੌ ਸਾਲਾਹੀਐ, ਜਿਨਿ _ਕੀਤਾ ਆਕਾਰੁ ।੧ 

ਦਾਤਾ ਸੋ ਸਾਲਾਹੀਐ, ਜਿ ਸਭਸੈ `ਦੇ ਆਧਾਰੁ ।੨॥੪॥ 
[ਸਾਰਗ ਕੀ ਵਾਰ] 


ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ 
ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ 


ਸਤੋ ਅਤੇ ਬਲਵੰਡ ਨੇ ਜੋ 'ਵਾਰ ਗੁਰੂ ਦੀ ਉਸਤਤ ਵਿਚ 
ਉਚਾਰੀ ਸੀ, ਉਸ ਵਿਚ ਉਹ ਲਿਖਦੇ ਹਨ : 

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੋਰਿ ਪਲਰੀਐ । ॥। 

ਭਾਵ-ਸਾਰੇ ਗੁਰੂ ਸਾਹਿਬਾਨ ਆਪੋ ਆਪਣੇ ਸਮੇ ਵਿਚ ਉਹੀ 
ਜੀਵਨ ਜੁਗਤ ਸਿਖਾਂਦੇ ਆਏ ਹਨ ਜੌ ਗੁਰੂ ਨਾਨਕ ਸਾਹਿਬ ਨੇ ਦੱਸੀ 
ਸੀ । ਤੇ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ : 

ਸਤਿਗੁਰ ਨੇ ਸਭ ਕੌ ਵੇਖਦਾ, ਜੇਤਾ ਜਗਤੁ ਸੰਸਾਰੁ ॥ 

ਡਿੱਠੇ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕੇਰੇਂ ਵੀਚਾਰੁ ।। 

ਗੁਰੂ ਰਾਮਦਾਸ ਜੀ ਨੇ ਫ਼ੁਰਮਾਇਆ ਹੈ : ਇ 

ਬਾਣੀ ਗੁਰੂ, ਗੁਰ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ। _ 

ਸਤਿਗੁਰੂ ਨਾਨਕ ਸਾਹਿਬ ਨੇ ਆਪ ਭੀ 'ਸਿਧ ਗੋਸਟਿ ਵਿਚ 
ਗੁਰੂ ਦਾ ਇਹੀ ਸਰੂਪ ਦੱਸਿਆ ਹੈ : 

ਸਬਦੁ ਗੁਰੂ, ਸੁਰਤਿ ਧੁਨਿ ਚੇਲਾ ।। 

ਉਪਰ ਲਿਖੇ ਤਿੰਨਾਂ ਹੀ ਪ੍ਰਮਾਣਾਂ ਤੋਂ` ਸਾਫ਼ ਦਿਸ ਰਿਹਾ ਹ ਕਿ 
ਗੁਰੂ ਨਾਨਕ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ 'ਸ਼ਬਦ' ਨੰ 
ਗੁਰੂ ਮੰਨਦੇ ਹਨ, ਬਾਣੀ ਨੂੰ 'ਗੁਰੂ'.ਮੰਨਦੇ ਹਨ । 

ਸਿੱਖ ਇਤਿਹਾਸ ਹੁਣ ਤਕ ਲਿਖਦਾ ਆ ਰਿਹਾ` ਹੈ ਕਿ ਸਾਰੇ 
_ਗੁਰ ਵਿਅਕਤੀਆਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ- ਇਕੱਠੀ -ਕੀਤੀ 
ਸੀ, ਕਿਸੇ ਸਤਿਗੁਰੂ ਨੇ ਆਪਣੀ ਬਾਣੀ ਆਪ ਸਾਂਭ ਕੋ ਨਹੀ” ਰੱਖੀ 


੬੭ 


ਸੀ । ਪਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਰਾਮਦਾਸ ਜੀ ਸਿਰਫ ਬਾਣੀ 
ਨੂੰ, ਸਿਰਫ਼ ਸ਼ਬਦ ਨੂੰ ਹੀ ਗੁਰੂ ਮੰਨਦੇ ਹਨ, ਤੇ ਗੁਰੂ ਅਮਰਦਾਸ _ਜੀ 
ਇਹ ਵੀ ਆਖਦੇ ਹਨ ਕਿ ਜਿਤਨਾ ਚਿਰ 'ਸ਼ਬਦ ਵਿਚ ਚਿੱਤ ਨਾਂ 
ਜੋੜਿਆ ਜਾਏ, ਦੁਨੀਆ ਦੇ ਬੈਧਨਾਂ ਤੋਂ ਖ਼ਲਾਸੀ ਨਹੀ” ਹੋ ਸਕਦੀ । 
ਜਿਸ` ਵਸਤ ਦਾ ਇਤਨਾ ਮੁੱਲ ਗੁਰੂ ਨਾਨਕ, ਗੁਰੂ ਅਮਰਦਾਸ ਤੇ 
ਗੁਰੂ ਰਾਮਦਾਸ ਜੀ ਪਾਂਦੇ ਰਹੇ, ਇਹ ਕਿਵੇ ਮੰਨਿਆ ਜਾਏ ਕਿ ਉਸ 
ਵਸਤ ਨੂੰ ਉਨ੍ਹਾਂ ਨੇ ਆਪ ਸਾਂਭ ਕੇ ਭੀ ਨਹੀਂ ਰੱਖਿਆ ਸੀ ? 

ਜੇ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ _ਜੀ ਤੋਂ 'ਬਾਣੀ' 
_ਨਹੀਂ' ਮਿਲੀ ਸੀ, ਤਾਂ ਉਨ੍ਹਾਂ ਦੇ ਇਸ ਮਹਾ ਵਾਕ .ਦਾ ਕੀ ਅਰਥ 
ਹੋਇਆ ? : 

ਬਾਣੀ ਗੁਰੂ, ਗੁਰੂ ਹੈ ਬਾਣੀ 

ਜੇ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ _ਸਾਹਿਬ ਤੋ" ਬਾਣੀ 
. ਨਹੀਂ ਮਿਲੀ ਸੀ, ਤਾਂ ਉਨ੍ਹਾਂ ਦੇ ਵਾਕ 'ਸਬਦਿ ਨ ਕਰੇ ਵੀਚਾਰੂ' ਦਾ 
_ ਭਾਵ ਉਨ੍ਹਾਂ ਦੇ ਆਪਣੇ ਵਕਤ ਦੇ ਸਿੱਖ ਕੀ ਸਮਝਦੇ ਹੋਣਗੇ ? 

ਜੇ 'ਸ਼ਬਦ' ਨੂੰ 'ਗੁਰੂ` ਮੰਨਣ ਵਾਲੋਂ ਸਤਿਗੁਰੂ ਨਾਨਕ ਦੇਵ ਜੀ 


ਲਾ 


ਗੁਰੂ ਅੰਗਦ ਸਾਹਿਬ ਨੂੰ ਅਸਲੀ 'ਗੁਰ ਮੌਹਰ' (ਭਾਵ, 'ਸ਼ਬਦ') 
ਨਹੀ' ਦੇ ਗਏ ਸਨ, ਤਾਂ ਇਸ ਤੋਂ ਉਚੇਰੀ ਹੌਰ ਕੀ ਸੈ ਦੇ ਗਏ ? 

ਪੁਸਤਕ ਗੁਰਬਾਣੀ ਤੋਂ `ਇਤਿਹਾਸ ਬਾਰੇ __ (ਕੁਝ ਹੋਰ 
ਧਾਰਮਿਕ ਲੇਖ) ਦੇ ਪਹਿਲੇ ਤਿੰਨ ਲੇਖਾਂ ਵਿਚ _ਗੱਲ ਬੜੇ ਖੁਲ 
ਤਰੀਕੇ ਨਾਲ ਸਮਝਾਈ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ 
ਸਾਰੀ ਬਾਣੀ ਆਪ ਲਿਖ ਕੇ ਸਾਂਭਦੇ ਗਏ ਸਨ, ਤੋਂ ਇਹ ` ਬਾਣੀ ਉਨ੍ਹਾਂ 
ਨੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਸੀ । ਗੁਰੂ ਅੰਗਦ ਸਾਹਿਬ ਨੇ 
ਆਪਣੀ ਬਾਣੀ ਸਮੋਤ ਇਹ ਬਾਣੀ ਗੁਰੂ ਅਮਰਦਾਸ ਜੀ ਨੂੰ ਦਿੱਤੀ, 
ਇਸੇ ਤਰ੍ਹਾਂ ਅਖ਼ੀਂਰ ਵਿਚ ਸਾਰੀ ਦੀ ਜਾਰੀ _ਬਾਣੀ ਗੁਰੂ ਅਰਜਨ 


ਸਾਹਿਬ ਤਕ ਪਹੁੰਚੀ ਸੀ । ਪਾਠਕ ਇਹ ਸਾਰੀ ਵਿਚਾਰ ਉਸ ਪੁਸਤਕ 
੪੮ 


`% / 


ਪੜ੍੍‌ ਲੈਣ । 


ਗਰ 


ਪਰ ਚੂੰ ਕਿ ਇਥੇ ਅਸੀ ਗੁਰੂ ਅੰਗਦ ਸਾਹਿਬ ਦੀ ਸਾਰੀ ਬਾਣੀ 
ਪੜ੍ਨ- ਵਿਚਾਰਨ ਲੱਗੇ ਹਾਂ, ਇਹ ਜ਼ਰੂਰੀ ਜਾਪਦਾ ਹੈ ਕਿ ਉਨਹਾਂ ਦੀ 
ਬਾਣੀ ਨੂੰ ਇਸ ਦ੍ਰਿਸ਼ਟੀ-ਕੌਣ ਤੋ ਭੀ ਵੇਖੀਏ । 


ਜਿਵੇ' ਗੁਰੂ ਨਾਨਕ ਦੇਵ ਜੀ ਸ਼ਬਦ ` ਨੂੰ ਗੁਰੂ ਮੰਨਦੇ ਹਨ ਤੇ 
ਮਨੁੱਖ ਦੀ 'ਸੁਰਤਿ' ਨੂੰ “ਸਿੱਖ ਆਖਦੇ ਹਨ, ਤਿਵੇ` ਗੁਰੂ ਅੰਗਦ 
ਸਾਹਿਬ ਭੀ _ਜੀਵਨ-ਪੰਧ - ਵਿਚ _'ਸ਼ਬਦ` ਨੂੰ ਸਾਰੀ ਮਹੱਤਤਾ 
ਦੇਦੇ ਹਨ : 

੧. ਮਨੁੱਖ ਦੀ ਹਉਮੈ ਦਾ ਇਲਾਜ ਸਿਰਫ਼ ਗੁਰ-ਸ਼ਬਦ ਦੀ 
ਕਮਾਈ ਹੀ ਦੱਸੀ ਗਈ ਹੈ : 
ਹਉਮੈ ਦੀਰਘੁ ਰੌਗੁ ਹੈ, ਦਾਰੂ ਭੀ ਇਸੁ ਮਾਹਿ ॥ 
ਕਿਰਪਾ.ਕਰੇ ਜੇ ਆਪਣੀ, ਤਾ ਗੁਰ ਕਾਂ ਸਬਦੁ ਕਮਾਹਿ ।। 
੨. ਜੀਵਨ ਦਾ ਸਹੀ ਰਸਤਾ ਦੱਸਣ ਲੱਗੇ ਗੁਰੂ ਅੰਗਦ ਸਾਹਿਬ 
ਹਿਦਾਇਤ ਕਰਦੇ ਹਨ ਕਿ ਮਨੁੱਖ ਅੰਮ੍ਰਿਤ ਵੇਲੋ ਉੱਠ ਕੇ ਸਤਿਸੋਗ 
ਵਿਚ ਜਾਏ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੇ-ਸਣੇ, ਅਤੇ ਬਾਕੀ 
ਸਮੇ ਵਿਚ ਭੀ ਉਨ੍ਹਾਂ ਨਾਲ ਮੈਲ ਰੱਖੇ ਜੋ ਗੁਰ ਸ਼ਬਦ ਦੇ ਪ੍ਰੇਮੀ ਹੋਣ : 

ਚਉਥੈ ਪਹਰਿ _ਸੰਬਾਹ ਕੌ, ਸੁਰਤਿਆ ਉਪਜੈ ਚਾਉਂ ।। 

ਤਿਨਾ ਦਰੀਆਵਾ ਸਿਉਂ ਦੋਸਤੀ, ਮਨਿ ਮੁਖਿ ਸਚਾ ਨਾਉਂ । 


ਆ 


ਸਤੀ _ਪਹਰੀ ਸਤੁ ਭਲਾ, ਬਰੀਐ ਪੜਿਆ ਜੀ 
ਓਥੈ _ਪਾਪੁ ਪੁੰਨੁ _ਬੀਚਾਰੀਐ, ਕ੍ਰੜੋ ਘਟੈ - ਰਾਸਿ ।੧।੧੮। 
ਰ _ [ਮਾਝ 
` ੩. ਪਰਮਾਤਮਾ ਵਾਲੇ ਪਾਸੇ ਦੀ ਲਗਨ ਪੈਦਾ ਕਰਨ ਲਈ 
ਗ਼ੁਰ-ਸ਼ਬਦ ਦੀ ਵਿਚਾਰ ਹੀ ਇਕੌ ਇਕ ਤਰੀਕਾ ਤਜਵੀਜ਼ ਕਰਦੇ ਹਨ : 


੪੯ 


ਮਨ ਹਠਿ ਤਰਫ _ਨ ਜਿਪਈ, ਜੇ ਬਹੁਤਾ ਘਾਲੇ ।॥ 

ਤਰਫ ਜਿਣੈ ਸਤ ਭਾਊਂ ਦੇ, ਜਨ ਨਾਨਕ ਸਬਦੁ ਵੀਚਾਰੇ ।੪॥੭।॥ 
[ਮ: ੨, ਵਾਰ ਸੂਹੀ 

੪. ਗੁਰੂ ਦੀ ਬਾਣੀ 'ਨੂੰ ਹਜ਼ੂਰ 'ਰਤਨਾਂ` ਦੀ ਗੁਥਲੀ' ਆਖਦੇ 

ਹਨ : 

ਰਤਨਾਂ _ ਕੇਰੀ _ਗੁਥਲੀ, _ਰਤਨੀ ਖੋਲੀ ਆਇ ॥ 

ਵਖਰ _ਤੈ _ ਵਣਜਾਰਿਆ, _ਦੂਹਾ _ ਰਹੀ _ਸਮਾਇ ॥੨।੧੫। 
[ਮ: ੨, ਵਾਰ ਰਾਮਕਲੀ 


੫. ਵੇਦਾਂ ਦੀ ਤਾਲੀਮ ਨੂੰ ਗੁਰੂ ਅੰਗਦ ਸਾਹਿਬ ਉੱਚੀ ਨੀਵੀ” 
ਜਾਤ ਦੇ ਵਿਤਕਰੇ ਦਾ ਮੂਲ ਸਮਝਦੇ ਹਨ, ਇਸ ਦੇ ਟਾਕਰੇ ਤੇ 
ਗੁਰਬਾਣੀ ਨੂੰ ਨਾਮ ਅੰਮ੍ਰਿਤ ਨਾਲ ਭਰਪੂਰ ਮੰਨਦੇ ਹਨ : 

ਕਥਾ ਕਹਾਣੀ ਬੇਦ) ਆਣੀ ਪਾਪੁ ਪੁੰਨੁ ਬੀਚਾਰੁ ।-.. 

ਉਤਮ ਮਧਿਮ ਜਾਤੰਹ ਜਿਨਸੀ _ਭਰਮਿ ਭਵੈ ਸੋਸਾਰੁ ।। 

ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ । 

ਗੁਰਮੁਖਿ ਆਖੀ ਗੁਰਮੁਖਿ ਜਾਤੀ, ਸ੍ਰਤੰਨੈ ਕਰਮਿ ਧਿਆਈ ।।੨॥ ੧੬। 

[ਮ: ੨, ਵਾਰ ਸਾਰੰਗ 


ਇਹ ਨਹੀ ਮੰਨਿਆ ਜਾ ਸਕਦਾ ਕਿ ਗੁਰੂ ਅੰਗਦ ਸਾਹਿਬ 
ਗੁਰਬਾਣੀ ਦੀ ਵਡਿਆਈ ਤਾਂ ਕਰੀ ਜਾਂਦੇ ਹੋਣ, ਪਰ ਉਹਨਾਂ ਪਾਸ 
ਆਪਣੇ ਸਤਿਗੁਰ ਪਾਤਿਸ਼ਾਹ ਦੀ ਬਾਣੀ ਹੋਵੈ ਹੀ ਨਾ । ਭਾਈ ਬਾਲੋਂ 
ਦੀ ਜਨਮ-ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ 
ਸਤਿਗੁਰੂ ਨਾਨਕ ਦੇਵ ਜੀ ਦਾ 'ਜੀਵਨ-ਇਤਿਹਾਸ ਸੁਣਨ ਲਈ ਭਾਈ 
ਬਾਲੋਂ ਨੂੰ ਤਲਵੰਡੀ ਤੋ ਸਦਵਾਇਆ, ਤੇ ਬੜੀ ਮਿਹਨਤ ਨਾਲ ਉਸ 
ਤੋਂ ਲਿਖਵਾਇਆ । ਗੁਰ-ਸ਼ਬਦ ਦੀ ਕਦਰ ਜਾਨਣ ਵਾਲੇ ਗੁਰੂ ਅੰਗਦ 
ਸਾਹਿਬ ਬਾਰੇ ਸ਼ਰਧਾਵਾਨ ਸਿੱਖ ਕਦੇ ਇਹ ਖ਼ਿਆਲ ਨਹੀ” ਬਣਾ 


੫੦ 


੮ 


ਸਕਦਾ ਕਿ ਜੀਵਨ-ਸਾਖੀਆਂ ਇਕੱਠੀਆਂ ਕਰਨ ਲਈ .ਉਂਹ ਭਾਈ 
ਪੈੜੇ ਆਦਿਕ ਦੀ ਰਾਹੀ` ਇਤਨੀ ਕੋਸ਼ੇਸ਼ ਕਰਨ, ਪਰ ਆਪਣੇ ਦੌ 
ਜਹਾਨ ਦੇ ਵਾਲੀ .ਸਤਿਗੁਰੂ ਦੇ ਆਪਣੇ ਸੋਹਣੇ ਮੁਖੜੇ `ਤੇ ਉਚਾਰੀ 
ਹੋਈ ਸਾਰੀ ਬਾਣੀ ਜੇ ਉਹਨਾਂ ਪਾਸ ਮੌਜੂਦ ਨਹੀ ਸੀ -ਤਾਂ ਉਸ ਨੂੰ 
ਇਕੱਠਾ ਕਰਨ ਦਾ ਚੋਤਾ ਹੀ ਨਾ ਆਇਆ ਹੋਵੇਂ । 


ਸਾਖੀਆਂ ਵਿਚ ਜ਼ਿਕਰ ਆਉਦਾ ਹੈ ਕਿ .ਰਾਵੀ ਦੇ ਕੰਢੇ ਪਿੰਡ 
ਕਰਤਾਰਪੁਰ ਵਿਚ ਗੁਰੂ ਨਾਨਕ ਦੇਵ /ਜੀ ਨੇ "ਇਕ - ਧਰਮਸਾਲ ਭੀ 
ਬਣਾਈ ਹੋਈ ਸੀ । ਸਤਿਗੁਰੂ ਜੀ ਇਸ ਪਿੰਡ ਵਿਚ ਅਖ਼ੀਰਲੀ ਉਮਰੇ 
੧੮ ਸਾਲ ਰਹੋ ਸਨ । ਧਰਮਸਾਲਾਂ ਗੁਰਦੁਆਰਿਆਂ ਵਿਚ ਅਸੀ 

ਦੋਵੇ” ਵੇਲੇ ਸਤਿਸੈਗ ਹੈਦੇ -ਵੇਖ ਰਹੇ ਹਾਂ, ਇਹ ਰੀਤ ਇਸ ਧਰਮ ਦੀ 
ਨੀ'ਹ ਰੱਖਣ ਵਾਲੋਂ ਸਤਿਗੁਰੂ ਨੇ ਹੀ ਚਲਾਈ, `ਤੇ ਕਰਤਾਰਪੁਰ ਦੀ 
ਧੁਰਮਸਾਲਾ ਵਿਚ ਭੀ ਦੌਵੇ` ਵੇਲੇ .ਹੀ ਸ਼ੈਗਤ ਜੁੜਦੀ ਸੀ । ਬਾਬਾ 
ਲਹਿਣਾ ਜੀ ਭੀ ੭ ਸਾਲ ਇਸ ਸਤਿਸਗ ਵਿਚ ਸਾਂਝੀਵਾਲ ਬਣਦੇ ਰਹੇ । 
ਪਰ ਕੀ _ਇਹ- ਸਤਿਸੈਗ ਅਲਰ੍ਹਾਂ ਸਾਲ .ਜ਼ਬਾਨੀ ਹੀ ਹੁੰਦਾ ਰਿਹਾ ? 
ਜਿਸ _ਗੁਰੂ ਅੰਗਦ ਸਾਹਿਬ .ਦੇ ਹਿਰਦੇ ਵਿਚ ਆਪਣੇ ਸਤਿਗੁਰ 
ਪਾਤਿਸ਼ਾਹ ਦੀਆਂ ਜੀਵਨ-ਸਾਖੀਆਂ ਦੀ ਇਤਨੀ ਤੜਫ ਸੀ, ਇਹ 
ਨਹੀ“ ਹੋ ਸਕਦਾ ਕਿ _ਇਹਨਾਂ ਸੱਤਾਂ ਸਾਲਾਂ `ਵਿਚ 'ਉਨ੍ਹਾਂ ਆਪਣੇ 
ਪ੍ਰੀਤਮ ਦੀ ਸਾਰੀ ਬਾਣੀ ਦਾ ਦੀਦਾਰ ਕਰਨ ਦੀ ਤਾਂਘ ਹੀ ਕਦੇ 
ਪਰਗਟ ਨਾ ਕੀਤੀ ਹੋਵੇ । 

'ਗੁਰੂ ਅੰਗਦ ਸਾਹਿਬ ਸੈਮਤ ੧੫੯੬ - ਤੌ'-.ਸੈਮਤ ੧੬੦੯ 
ਤਕ ੧੩ ਸਾਲ ਗੁਰਿਆਈ ਦੀ ਜ਼ਿਮੇਵਾਰੀ ,ਨਿਬਾਹੁਂਦੇ ਰਹੇ । ਇਨ੍ਹਾਂ 
ਦੀ ਆਪਣੀ ਲਿਖੀ ਹੋਈ ਬਾਣੀ ਸਿਰਫ਼ ੬੩ .ਸਲੋਕ ਹਨ । ਕੀ ਗੁਰੂ 
'ਅੰਗਦ ਸਾਹਿਬ ੧੩ ਸਾਲ ਇਨ੍ਹਾਂ ੬੩ ਸਲੋਕਾਂ ਦੀ ਰਾਹੀ' ਹੀ ਦੌਵੇ' 

ਵੇਲੋਂ ਦਾ ਸਤਿਸੈਗ ਕਰਦੇ ਰਹੇ ਸਨ ? ਇਹ- ਨਹੀ” ਹੋ ਸਕਦਾ 1 ਇਕ 


ਤਾਂ -ਇਹ ਬਾਣੀ ਇਤਨੀ ਥੋੜੀ ਹੈ ਕਿ ਸਾਰੀ ਦਾ ਪਾਠ ਅੱਧੇ ਘੰਟੇ ਦੇ 
੫੧ 


ਅੰਦਰ ਹੀ ਹੋ ਸਕਦਾ ਹੈ, ਦੂਜੇ ਇਨ੍ਹਾਂ ਸਲੋਕਾਂ ਵਿਚ ਇਨਸਾਨੀ 
ਜੀਵਨ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਨਹੀ' ਹੈ--ਹੱਕ ਦੀ ਕਮਾਈ, 
ਜਨੇਊ, ਸੂਤਕ, ਮ੍ਰਿਤਕ-ਸੰਸਕਾਰ, ਕਰਮ ਕਾਂਡ, ਇਸਲਾਮੀ ਸ਼ਰਹ, 
ਜੋਗ-ਮਤ ਦੇ ਮੁੰਦਰਾ ਝੋਲੀ ਆਦਿਕ; ਅਤੇ (ਜ਼ੰਦਗੀ ਵਿਚ ਹਰ ਰੋਜ਼ ੭” 
ਵਾਪਰਨ ਵਾਲੀਆਂ ਹੋਰ ਕਈ ਗੰਝਲਾਂ--ਇਹਨਾਂ ਬਾਰੇ ਗੁਰੂ ਅੰਗਦ 
ਸਾਹਿਬ ਦੀ ਆਪਣੀ ਬਾਣੀ ਵਿਚ ਕੋਈ ਜ਼ਿਕਰ ਨਹੀ” ਹੈ । ਸਿੱਖ-ਧਰਮ 
ਅਜੇ ਨਵਾਂ ਨਵਾਂ ਕੌਮਲ ਬੂਟਾ ਸੀ, ਜਿਸ ਦੀ ਛਾਵੇਂ ਬੈਠਣ ਵਾਲੇ 
`ਰਾਹੀਆਂ ਨੂੰ ਇਹ ਔਕੜਾਂ ਜ਼ਰੂਰ ਆਉ ਦੀਆਂ ਸਨ । ਸਿੱਧੀ ਸਾਫ਼ 
ਗੱਲ ਹੈ ਕਿ ਗੁਰੂ ਅੰਗਦ ਸਾਹਿਬ ਸਿੱਖਾਂ ਦੀਆਂ -ਇਹ ਔਕੜਾਂ 
ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਰਾਹੀ” ਹੱਲ ਕਰਦੇ ਸਨ । 
ਉਨ੍ਹਾਂ ਪਾਸ ਸਾਰੀ ਬਾਣੀ ਮੌਜੂਦ ਸੀ । 


ਅਜਿਹੇ ਵਿਚਾਰ-ਜੌਗ ਮਾਮਲਿਆਂ ਵਿਚ ਬਾਣੀ ਦੀ ਅੰਦਰਲੀ 
ਗਵਾਹੀ ਬੜੀ ਸਹਾਇਤਾ ਕਰ ਸਕਦੀ ਹੈ ਤੋਂ ਹੁੰਦੀ ਭੀ ਹੈ ਸੁਆਦਲੀ । . 
ਗੁਰੂ ਅੰਗਦ ਸਾਹਿਬ ਜੀ ਦੀ ਅਪਣੀ ਬਾਣੀ ਬਹੁਤ ਥੋੜੀ ਹੈ, ਫਿਰ 
ਭੀ ਸਾਨੂੰ ਇਹ ਗੱਲ ਸਾਬਤ ਕਰਨ ਵਿਚ ਮਦਦ ਦੇ ਹੀ ਦੇੱਦੀ ਹੈ ਕਿ 
ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੱਗਦ ਸਾਹਿਬ ਪਾਸ 
ਮੰਜੂਦ ਸੀ । ਰ੍ 


ਹਰੇਕ ਪੜ੍ਹਿਆ-ਲਿਖਿਆ ਬੋਦਾ ਜਾਣਦਾ ਹੈ ਕਿ ਜੇ ਕਿਸੇ ਕਵੀ 
ਜਾਂ ਲਿਖਾਰੀ ਦੀ ਰਚਨਾ ਮੁੜ ਮੁੜ ਪੜ੍ਹ ਕੇ ਵਿਚਾਰਦੇ ਰਹੀਏ ਤਾਂ, 
ਇਕ ਤਾਂ, ਉਸ ਰਚਨਾ 'ਵਿਚ ਦਿੱਤੇ ਹੋਏ ਖ਼ਿਆਲ ਨਿੱਤ ਦੇ ਪਾਠਕ 
ਦੇ ਆਪਣੇ ਮਨ ਵਿਚ ਰਚ ਜਾਂਦੇ ਹਨ ਤੋਂ ਉਸ ਦੇ ਆਪਣੇ ਖ਼ਿਆਲਾਂ 
ਦਾ ਹਿੱਸਾ ਬਣ ਜਾਂਦੇ ਹਨ, ਦੂਜੇ ਉਸ ਰਚਨਾ ਦੇ ਲਫ਼ਜ਼ ਤੋਂ ਤੁਕਾਂ 
ਪਾਠਕ ਦੀ ਆਪਣੀ ਰੌਜ਼ਾਨਾ ਬੋਲੀ ਵਿਚ ਵਰਤੇ ਜਾਣ ਲੱਗ ਪੈਦੇ ਹਨ । 

ਇਸ ਦ੍੍‌ਿਸ਼ਟੀ-ਕੋਣ ਤੋ” ਗੁਰੂ ਅੰਗਦ ਸਾਹਿਬ ਦੇ ਸਲੋਕ 
ਪੜ੍ਹ ਕੇ ਵੇਖੋ । ਗਿਣਤੀ ਥੋੜੀ ਹੋਣ ਕਰਕੇ ਥੋੜੇ ਹੀ ਪ੍ਰਮਾਣ ਮਿਲ 

੫੨ 


ਸਕਣਗੇ, ਪਰ. ਇਤਨੇ ਨਾਲ ਭੀ ਇਹ ਸੱਚਾਈ _ਦਿੱਸ ਪਏਗੀ ਕਿ 
ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ'ਸਾਹਿਬ ਪਾਸ ਮੌਜੂਦ ਸੀ : 


(੧) ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ॥ 
ਨਾਨਕ ਭੁਖਾਂ ਤਾਂ ਰਜੈ, ਜਾ ਗੁਣ ਕਹਿ ਗੁਣੀ ਸਮਾਇ ।੨॥੧੯। 
_[ਮ: ੨, ਮਾਂਝ ਕੀ ਵਾਰ 


ਭੁਖਿਆ ਭੁਖ ਨ ਉਂਤਰੀ, ਜੋ ਬੋਨਾ ਪੁਰੀਆ ਭਾਰ ।।੧।। 
_[ਜਪੁ,ਮ: ੧ 


(੨) ਦੂਹਾ ਸਿਰਿਆ ਆਪੇ ਖਸਮੁ, ਵੇਖੋ ਕਰਿ ਵਿਉਪਾਇ ।। 


ਨਾਨਕ ਏਵੈ ਜਾਣੀਐ, ਸਭੁ ਕਿਛੁ ਤਿਸੈ ਰਜਾਇ ॥੧॥੨੨। 
[ਮ: ੨, ਮਾਝ 


-ਅੰਮ੍ਰਿਤ _ਵੇਲਾ ਸਚੁ _ ਨਾਉਂ, ਵਡਿਆਈ ਵੀਚਾਰੁ ।। 

ਕਰਮੀ _ ਆਵੈ _ ਕਪੜਾ, _ ਨਦਰੀ ਮੌਖੁ ਦੁਆਰੁ 
ਨਾਨਕ ਏਵੇਂ ਜਾਣੀਐ, _ਸਭੁ ਆਪੋ _ਸਚਿਆਰੁ ।।੪।' 
[ਜਪੁ, ਮ: ੧ 

_(੩) ਚਾਕਰੁ _ਲਗੋ _ਚਾਕਰੀ, _ਨਾਲੇਂ _ਗਾਰਥੁ ਵਾਦੁ । 
ਗਲਾ _ਕਰੇ _ਘਣੇਰੀਆ; ਖਸਮ _ਨ ਪਾਏ ਸਾਦੁ ॥੧॥ ` 


ਸਾਹਿਬ ਸੋਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ । 
ਕੂੜਿ ਕਮਾਣੋ ਕੂੜੋ ਹੋਂਵੈ, ਨਾਨਕ ਸਿਫਤਿ ਵਿਗਾਸਿ ।੩੧੨੨੧। 
ਸਜਾ [ਮ: ੨, ਆਸਾ 
ਚਾਕਰੁ _ ਲਗੈਂ _ਚਾਂਕਰੀ, _ਜੇ ਚਲੈ ਖਸਮੈ ਭਾਇ ॥ 
ਹੁਰਮਤਿ ਤਿਸ ਲੋ ਅਗਲੀ, ਓਹੁ. ਵਜਹੁ ਭਿ ਦੂਣਾ ਖਾਇ ॥ 
ਖਸਮੈ ਕਰੇ ਬਰਾਬਰੀ, ਫਿਰਿ ਗੌਰਤਿ ਅੰਦਰਿ ਪਾਇ ॥ 
ਵਜਹੁ ਗਵਾਏ ਅਗਲਾ, ਮੁਰੇ ਮੁਹਿ ਪਾਣਾ ਖਾਇ ॥ 


ਘ੨ 


ਜਿਸ ਦਾ ਦਿਤਾ _ਖਾਵਣਾ, ਤਿਸੁ _ਕਹੀਐ _ਸਾਂਬਾਸਿ । 
'ਨਾਂਨਕੁ ਹੁਕਮੁ ਨ'ਚਲਈ, ਨਾਲਿ ਖਸਮ ਚਲੈ ਅਰਦਾਸਿ ॥੨੨॥ 
[ਮ: ੧, ਆਸਾ 

ਨੋਟ : `ਇਥੇ ਹੇਠ-ਲਿਖੋ ਲਫ਼ਜ਼ ਤੇ ਵਾਕਾਂਸ਼ ਸਾਂਝੇ ਹਨ : 

'ਚਾਕਰੁ ਲਗੈ ਚਾਕਰੀ, ਹੁਕਮੁ ਨ ਚਲੈ, ਅਰਦਾਸਿ, ਖਸਮ । 

ਇਹ _ਉੱਪਰ-ਦਿੱਤੇ ੩ ਪ੍ਰਮਾਣ ਸ਼ਾਇਦ ਪਾਠਕਾਂ ਲਈ 
ਤਸੱਲੀ ਜੋਗ ਨ ਹੋਣ, ਕਿਉਕਿ ਇਹ ਜਪੁਜੀ ਅਤੇ ਆਸਾ ਦੀ ਵਾਰ 
ਵਿਚੋ ਹਨ, ਤੇ, ਇਹਨਾਂ ਬਾਣੀਆਂ ਬਾਰੇ ਆਮ ਪ੍ਰਚਲਤ ਖ਼ਿਆਲ ਹੈ 
ਕਿ ਗੁਰੂ ਅੰਗਦ ਸਾਹਿੰਬ ਪਾਸ 'ਮੌਜੂੰਦ ਸਨ, 'ਸੋ,'ਇਨ੍ਹਾਂ ਤੋ ਇਲਾਵਾ 
ਹੋਰ ਸਾਂਝ ਲੱਭੀਏ : 


(੪) ਸੋਈ ਹਰ ਸਾਹ, ਜਿਨੀ _ ਪੂਰਾ ਪਾਇਆ ॥ 
ਅਠੀ __ ਵੋਪੰਰਵਾਹ, __ਰਹਨਿ _ 'ਇਕਤੈ _'ਰੰਗਿ ॥ 
ਦਰਸਨਿ _ਰ੍ਰਪਿ _ਅਥਾਂਹ, _ਵਿਰਲੋ __ਪਾਈਅਹਿ ।। 
ਕਰੇਖ਼ਿ ਪੂਰੈ ਪੂਰਾ ਗੁਰੂ, - ਪੂੰਰਾ _ਜ਼ਾਂ ਕਾਂ 'ਬੋਲੁ ॥ 
ਨਾਨਕ ਪੂਰਾ ਜੇ ਕਰੇ, ਘਟੈ _ਨਾਹੀ ਤੋਲੁ 1੨॥੧੭॥ 

ਰ [ਮਾਝ/ ਮ?੨ 


€ਦਉ ਦਾ ਗੁਘ [ ੪੮੪੬ 


ਚਉਥੈ ਪਹਰਿ ਸਬਾਹ ਕੰ, ਸੁਰਤਿਆ ਉਪਜੈ ਚਾਉ ।੧॥੧੮॥ 
[ਮਾਝ, ਮ: ੨ 

ਸਬਾਂਹੀ ਸਾਲਾਹ, ਜਿਨੀ ਧਿਆਇਆ ਇਕ _ਮਨਿ ।। 

`ਸੋਈ ਪੂਰੇ ' ਸਾਹ, _ ਵਖਤੈ - ਉਪਰਿ _ਲੜਿ _ ਮੁਏ ।॥ 


_” ਲਾ 
ਵ੪॥ ੪₹% #ਉਦ 


4 ਸੇ ਰੀ ਪੀ, 5 
_ਜਭੇ ਵੇਲਾ ਵਖਤ ਸਭਿ, ਜੋ ` ਅਠੀ ਭਉ ਹੋਇ ॥੧।੧੭॥ 
'[ਮ: ੧, ਸਾਝ 
੫੪ 


੧੩ 


ਸਾਂਝੇ ਲਫ਼ਜ਼,ਤੇ ਵਾਕਾਂਸ਼.: 
ਸੇਈ ਪੂਰੇ _ਸਾਂਹ, ਜਿਨੀ, ਅਠੀ, ਸਬਾਹ । 


ਦੋਹਾਂ ਸਲੋਕਾਂ ਦਾ ਮਜ਼ਮੂਨ ਵੀ,ਇਕੋਂ ਹੀ.ਹੈ । 
(੫) ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ ॥ 
ਨਾਨਕ ਸੋ ਸਾਲਾਹੀਐ, ਜਿ ਸਭਸੈ. ਦੇ ਆਧਾਰੁ ॥੨॥੧੯॥ 
[ਮ: ੨ ਸੂਹੀ ਭੀ ਵਾਰ 
ਪਹਿਲ _ਬਸੰਤੈ ਆਗਮਨਿ, ਪਹਿਲਾ ਮਉਲਿਓ ਸੋਇ ॥ 
ਜਿਤੁ ਮਉਲਿਐ ਸਭ ਮਉਲੀਐ,ਤਿਸਹਿ ਨ ਮਉਂਲਿਹ ਕੋਇ ।1੧।।੨੯। 
[ਮ: ੧, ਸੂਹੀ 
ਨੋਟ : ਇਹ ਦੌਵੇ` ਸਲੌਕ ਇਸ ਵੌਲੋਂ ਤਾਂ ਸੂਹੀ ਕੀ ਵਾਰ ਦੀ 
ਪਉੜੀ ਨੰ: ੧੯ ਦੇ ਨਾਲ ਇਕੱਠੇ ਲਿਖੇ ਪਏ _ਹਨ । ਪਰ ਇਹ 
'ਵਾਰ` ਗੁਰੂ ਅਮਰਦਾਸ ਜੀ ਦੀ ਉਚਾਰੀ ਹੋਈ ਹੈ । ਗੁਰੂ ਅੰਗਦ 
ਸਾਹਿਬ ਨੂੰ ਸਲੋਕ ਇਸ 'ਵਾਰ ਵਿਚੋ ਨਹੀ” ਮਿਲ ਸਕਦਾ ਸੀ । 
ਤਦੌ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਦੇ ਸੋਗ੍ਰਹਿ ਵਿਚ 
ਹੀ ਹੋ ਸਕਦਾ ਸੀ, ਤੋਂ ਉਹ ਸੰਗ੍ਰਹਿ ਗੁਰੂ ਅੰਗਦ ਸਾਹਿਬ ਨੂੰ ਗੁਰੂ 
ਨਾਨਕ ਦੇਵ ਜੀ ਤੌ ਹੀ ਮਿਲ ਸਕਦਾ ਸੀ । ਗੁਰੂ ਅਰੂਜਨ ਸਾਹਿਬ 
ਇਕੱਠੇ ਨਹੀ ਕੀਤੇ ਸਨ । 
(੬) ਆਪੇ ਜਾਣੈ ਕਰੇ ਆਪਿ, ਆਪਿ ਆਣੈ ਰਾਸਿ ।੧॥੨੦॥ 
[ਮ' ੨, ਮਾਰੂ ਵਾਰ 
ਜਿਨਿ ਕੀਆ ਤਿਨਿ ਦੇਖਿਆ, ਕਿਆ ਕਹੀਐ ਰੇ ਭਾਈ ।। 
ਆਪੋ ਜਾਣੈ ਕਰੇ ਆਪਿ, ਜਿਨਿ ਵਾੜੀ ਹੈ ਲਾਈ ।!੧॥੧॥ 
ਰੀ 
(੭) ਆਪਿ ਉਪਾਏ _ ਨਾਨਕਾ, ਆਪੇ _ਰਥੈ _ਵੇਕ,। 
ਮੰਦਾ ਕਿਸ ਨੇ ਆਖੀਐ, ਜਾ.ਜਭਨਾ ਸਾਹਿਬੁ ਏਕੁ ।।੧॥੨॥ 
[ਮ: ੨, ਸਾਰਗ ਕੀ ਵਾਰ 
੫੫ 


ਮੰਦਾ ਕਿਸੈ ਨ ਆਖੀਐ, ਪੜਿ _ਅਖਰੁ ਏਹੋ ਬੁਝੀਐ ।੧੯।। 
[ਮ: ੧, ਆਸਾ ਦੀ ਵਾਰ 


(੮) ਕੀਤਾ ਕਿਆ ਸਾਲਾਹੀਐ, ਕਰੇ ਸੋਇ ਸਾਲਾਹਿ ॥੨॥੪੧ 
ਰ [ਮ: ੨, ਸਾਰੰਗ ਕੀ ਵਾਰ 
ਕੀਤ! ਕਿਆ ਸਾਲਾਹੀਐ, ਕਰਿ ਸੋਇ ਵੇਖੋ ।। 
ਤਾ ਕੀ ਕੀਮਤਿ ਨਾ ਪਵੌ, ਜੇ ਲੋਚੈ ਕੋਈ 1੯॥੨॥੫॥ 
[ਸੂਹੀ ਛੌਤ ਮ: ੧ 


ਅਤੇ 


ਕੀਤਾ _ਕਿਆ _ ਸਾਲਾਹੀਐ, _ਕਰਿ _ਦੋਖੈ _ਸੋਈ ॥ 
ਜਿਨਿ ਕੀਆ ਸੋ ਮਨਿ ਵਸ, ਮੈ ਅਵਰੁ ਨ ਕੋਈ ।।੩॥(੮੬॥) 
[ਮਾਰੂ ਮ- ੧, ਅਸਟਪਦੀ 

(੯) ਨਾਨਕ ਏਕੀ ਬਾਹਰਾ, ਦੂਜਾ ਦਾਤਾ ਨਾਹਿ ।੨॥੪।। 
[ਮ: ੨, ਸਾਰੰਗ ਕੀ ਵਾਰ 

ਨਾਨਕ _ਏਕੀ _ ਬਾਹਰਾ, _ਦੂਜਾ _ਨਾਂਹੀ _ਕੌਇ ।। 

ਤੈ ਜਹ ਲਗੀ ਜੇਂ ਰਹੈ, ਭੀ ਸਹੁ ਰਾਵੈ ਸੋਇ ।(੪॥੨। 
ਰ੍ [ਵਡਹੌਸੁ ਮੱ: ੨ 

(੧੦) ਚੀਰੀ ਜਿਸ _ਕੀ _ਚਲਣਾਂ, ਮੀਰ ਮਲਕ _ਸਲਾਰ । 

ਜੋ ਤਿਸੁ ਭਾਵੈ _ਨਾਨਕਾਂ _ਸਾਈ ਭਲੀ _ਕਾਰ ॥੧॥੫॥ 
[ਸਾਰੈਗ ਕੀ ਵਾਰ 


ਜਿਉ _ਲਾਹਾ _ਤੌਟਾ _ਤਿਵੈ, _ਵਾਟ 'ਚਲਾਦੀ ਆਈ ॥ 
ਜੋ ਤਿਸੁ ਭਾਵੈ ਨਾਨਕਾ, ਸਾਈ ਵਡਿਆਈ ॥੧੦॥੧੩। 
[ਆਸਾ ਕਾਫੀ ਮ: .੩, ਪੰਨਾ ੪੧੮ 


੫੬ 





ਅਤੇ = 


ਕਿਆ ਹੰਸੁ ਕਿਆ ਬਗੁਲਾਂ, ਜਾ ਕਉ ਨਦਰਿ ਕਰੇਇ ॥ 
ਜੋ ਤਿਸੁ ਭਾਵੈ ਨਾਨਕਾ, ਕਾਗਹੁਂ _ਹੌਸੂ ਕਰੇਇ ।੧੨॥੨੦। 
[ਸੰ: ੧, ਸਿਰੀਰਾਗ ਕੀ ਵਾਰ 


ਫ 


ਵੇਖੈ ਸੁਣੈ ਆਪੇ ਹੀ, ਕੁਦਰਤਿ _ਕਰੇ ਜਹਾਨੂੰ ॥ 
ਤਿਸੁ ਭਾਵੈ ਨਾਨਕਾ, ਹੁਕਮੁ ਸੋਈ ਪਰਵਾਨ ॥੪੩੧॥ 
[ਸਿਰੀ ਰਾਗੁ ਮ: ੧ 
(੧੧) ਮਿਲਿਐ ਮਿਲਿਆ ਨਾ ਮਿਲੈ, ਮਿਲੋ ਮਿਲਿਆ ਜੇ ਹੋਇ ।। 
ਅੰਤਰ ਆਤਮੈ ਜੌ ਮਿਲੈ, ਮਿਲਿਆ ਕਹੀਐ ਸੌਇ ॥੩।।੧੯।। 
[ਮ: ੨, ਸ਼ੂਹੀ ਕੀ ਵਾਰ 


ਜੌ ਦਿਲਿ ਮਿਲਿਆਂ ਸੁ ਮਿਲਿ ਰਹਿਆ, ਮਿਲਿਆ ਕਹੀਐ ਕੇ ਸੋਈ ।। 
ਜੇ ਬਹੁਤੈਰਾ ਲੌਚੀਐ, ਬਾਤੀ ਮੇਲੁ ਨ ਹੋਈ ॥ ੭ ॥ (੧੦॥੧) 
[ਤਿਲੰਗੁ ਮ: ੧ ਘਰੁ ੨ 


(੧੨) ਹੁਕਮੁ ਸਾਜਿ ਹੁਕਸੈ ਵਿਚਿ ਰਥ, ਹੁਕਮੈ ਅੰਦਰਿ ਵੇਖੈ ॥ 
ਨਾਨਕ ਅਗਹੁ ਹਉਮੈ ਤੁਫੈ, ਤਾਂ ਕੌ ਲਿਖੀਐ ਲੇਖੈ ॥੧॥੧੬॥ 
[ਮ: ੨, ਸਾਰਗ ਕੀ ਵਾਰ 

ਆਖਣੂ ਵੇਖਣ ਬੌਲਣ ਚਲਣ, ਜੀਵਣੁ ਮਰਣਾ ਧਾਤੁ ।। 
ਹੁਕਮੁ ਸਾਜਿ ਹੁਕਮੈ ਵਿਚਿ ਰਖੈ, ਨਾਨਕ ਸਚਾ ਆਪਿ ।।੨।।੧੫1। 
[ਮ: ੧, ਮਾਝ ਕੀ ਵਾਰ 

(੧੩) ਵੈਦਾ ਵੈਦੁ _ਸੁਵੈਦੁ ਤੂ, ਪਹਿਲਾ _ਰੌਗੁ _ ਪਛਾਣੁ । 


ਐਸਾ ਦਾਰੂ ਲੌੜਿ ਲਹੂ, ਜਿਤੁ ਵੌ$ ਰੋਗਾਂ ਘਾਣਿ ॥੨॥੩॥ 
[ਮ: ੨, ਮਲਾਰ ਕੀ ਵਾਰ 


੨॥ 


੫2 


ਵੈਦੂ ਬੁਲਾਇਆ _ਵੌਦਗੀ, _ਪਕੜਿ _ਢੰਢੌਲੇ ਬਾਂਹ ॥ 
ਭੋਲਾ ਵੈਦੁ ਨ ਜਾਣਈ, _ਕਰਕ _ਕਲੋਜੇ ਮਾਹਿ ।੧॥੩। 
[ਮ: ੧, ਮਲਾਰ ਕੀ ਵਾਰ 

(੧੪) ਨਾਉਂ _ਫਕੀਰੈ ਪਾਤਿਸਾਹੁ, ਮੂਰਖ ਪੰਡਿਤੁ ਨਾਉਂ ॥ 

ਅੱਧੇ ਕਾ ਨਾਉ ਪਾਰਬੂ, ਏਵੈ _ ਕਰੋ ਗੁਆਉ ॥ 

ਇਲਤਿ ਕਾ ਨਾਉਂ ਚਉਧਰੀ, ਕੜੀ ਪੂਰੇ ਥਾਉ ।। 
ਨਾਨਕ ਗੁਰਮੁਖਿ ਜਾਣੀਐ, ਕਲਿ ਕਾ ਏਹੁ ਨਿਆਉਂ ॥੧੨੨। 
[ਮ: ੨, ਮਲਾਰ ਕੀ ਵਾਰ 

ਅੰਧੇ ਅਕਲੀ ਬਾਹਰੇ, ਕਿਆ ਤਿਨ ਸਿਉ ਕਹੀਐ ॥ 

ਬਿਨੁ ਗੁਰ ਪੰਥੁ ਨ ਸ਼ੂਝਈ, ਕਿਤੁ ਬਿਧਿ ਨਿਰਬਹੀਐ 1।੨। 

ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ ॥ 
ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੈ ।!੩॥੨॥੧੮। 
[ਗਉੜੀ ਮ: ੧ ਅਸਟਪਦੀ 


ਗੁਰੂ ਅੰਗਦ ਸਾਹਿਬ ਦੇ ਕੁੱਲ ੬੩ ਸਲੋਕਾਂ ਵਿਚੋ" ਅਸਾਂ ੧੪ 
ਐਸੇ ਪ੍ਰਮਾਣ (ਭਾਵ, ਸਾਰੇ ਸਲੋਕਾਂ ਦਾ ਚੌਥਾ-ਪੰਜਵਾਂ ਹਿੱਸਾ) ਪੇਸ 
ਕੀਤੇ ਹਨ, ਜਿਨ੍ਹਾਂ ਤੋਂ ਸਾਫ਼ ਦਿੱਸ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ 
ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ, ਨਿਰੀ ਜਪੁਜੀ ਤੋ 
ਆਸਾ ਦੀ ਵਾਰ ਹੀ ਨਹੀ', ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋ” 
ਕਈ ਸਲੌਕਾਂ ਦੇ ਹਵਾਲੇ ਭੀ ਮਿਲ ਰਹੇ ਹਨ, 'ਛੰਤਾਂ` ਵਿਚੋ” ਭੀ ਪ੍ਰਮਾਣ 
ਮਿਲਦੇ ਹਨ, ਸ਼ਬਦਾਂ ਤੇ ਅਸਟਪਦੀਆਂ ਵਿਚੋ` ਭੀ ਮਿਲਦੇ ਹਨ । 
ਇਹ ਛੰਤ, ਸ਼ਬਦ ਤੇ ਅਸਟਪਦੀਆਂ ਸਿਰੀ ਰਾਂਗ, ਗਉੜੀ, ਆਸਾ, 
ਵਡਹੰਸ, ਤਿਲਅ, ਸੂਹੀ ਅਤੇ ਮਾਰੂ ਰਾਗ ਵਿਚੋ" ਹਨ । ਸਲੋਕਾਂ ਵਿਚ 
ਇਸ ਕਰਕੇ ਵਧੀਕ ਪ੍ਰਮਾਣ ਮਿਲੋ ਹਨ, ਕਿਉਕਿ ਗੁਰੂ ਅੰਗਦ 
ਸਾਹਿਬ ਨੇ ਆਪ ਵੀ ਸਿਰਫ਼ ਸਲੋਕ ਹੀ ਲਿਖੋ ਹਨ । ਪਰ ਇਕ ਹੋਰ 
ਗੱਲ ਭੀ ਸੁਆਦਲੀ ਹੈ । ਗੁਰੂ ਨਾਨਕ ਦੇਵ ਜੀ ਨੇ ਸਿਰਫ਼ ੧੯ ਰਾਗਾਂ 

੫੮ 


ਵਿਚ ਬਾਣੀ ਲਿਖੀ` ਹੈ, ਤੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਦੇ ਇਨ੍ਹਾਂ 
੧੯ ਰਾਗਾਂ ਵਿਚੋ ੭ ਰਾਗਾਂ ਵਿਚ ਦਿਤੀ ਹੋਈ ਬਾਣੀ ਨਾਲ ਸੱਝਿ 
ਵਿਖਾ ਦਿਤੀ ਹੈ। ਸਭ ਗੁਰ-ਵਿਅਕਤੀਆਂ ਵਿਚੋ ਘੱਟ ਬਾਣੀ ਗੁਰੂ 
ਅੰਗਦ ਦੇਵ ਜੀ ਦੀ ਹੈ, ਫਿਰ ਭੀ ਗੁਰੂ ਨਾਨਕ ਸਾਹਿਬ ਦੇ ਵਰਤੇ ਹੋਏ 
੧੯ ਰਾਗਾਂ ਵਿਚੋ” ਤੀਜੇ ਹਿੱਸੇ ਨਾਲ ਗੁਰੂ ਅੰਗਦ ਸਾਹਿਬ ਦੀ ਵਾਕਫੀ 


ਸਾਫ਼ ਪਰਗਟ ਹੋ ਰਹੀ ਹੈ । . 


ਅਗਾਂਹ ਇਕ ਹੋਰ ਸੁਆਦਲੀ ਗੁੱਲ ਹੈ । ਜਿਵੇ ਗੁਰੂ ਨਾਨਕ ਦੇਵ 
ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸਾਬਤ ਹੋ ਰਹੀ ਹੈ, 
ਤਿਵੇ' ਗੁਰੂ ਅੰਗਦ ਸਾਹਿਬ ਦੇ ਇਹ ਸਲੋਕ ਭੀ (ਭਾਵੇ ਗਿਣਤੀ ਵਿਚ 
ਬੜੇ ਹੀ ਥੋੜੇ ਹਨ) ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਪਾਸ ਮੌਜੂਦ 
ਦਿੱਸ ਰਹੇ ਹਨ । ਟਾਕਰਾ ਕਰ ਕੇ ਵੇਖ ਲਵੋ : 


(੧) ਨਾਨਕ ਗੁਰਮੁਖਿ ਨਦਰੀ ਆਇਆ, 
ਹਰਿ ਇੱਕੋ ਸੁਘੜ ਸਜਾਣੀਐ ॥੨॥੨। _[ਮ: ੨, ਮਾਝ ਕੀ ਵਾਰ 
ਨਾਨਕ ਗੁਰਮੁਖਿ ਨਦਰੀ ਆਇਆ, 
ਹਰਿ ਆਤਮ ਰਾਮੁ ਮੁਰਾਰਿ ॥੨।।੮॥ [ਮ: ੩, ਮਲਾਰ ਕੀ ਵਾਰ 
ਅਤੈਂ &. ੩ 
ਨਾਨਕ ਗੁਰਮੁਖਿ ਨਦਰੀ ਆਇਆ, 


ਮੋਹਿ ਮਾਇਆ ਵਿਫੁੜਿ ਸਭ ਜਾਇ ।1੧੭। 
[ਮ: ੪, ਸਲੋਕ ਵਾਰਾਂ ਤੇ ਵਧੀਕ 
(੨) ਨਾਨਕ ਗੁਰਮੁਖਿ ਜਾਣੀਐ, 
ਜਾ ਕਉਂ ਆਪਿ ਕਰੇਂ ਪਰਗਾਸੁ ੩੨1 [ਮ: ੨, ਆਸਾਂ ਦੀ ਵਾਰ 
ਮਿਠਾ ਸੌ ਜੌ ਭਾਵਦਾ, ਸਜਣ ਸੋ ਜਿ ਰਾਂਸਿ ।। 
ਨਾਨਕ ਗੁਰਮੁਖਿ ਜਾਣੀਐ, ਜਾ ਕਉਂ ਆਪਿ ਕਰੇ ਪਰਗਾਸੁ ॥੨॥੨੧।॥ 
[ਮ: ੩, ਗੂਜਰੀ ਕੀ ਵਾਰ 
੫੯ 


(੩) 


ਅਤੇ 


(੫) 


(੬੬) 


੬੦ 


ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਮਾਹਿ ॥੨।੭। 

[ਮ: ੨, ਆਸਾ ਦੀ ਵਾਰ 

ਕ੍ਰਿਪਾ ਕਰੇ ਜਿ ਅਪਣੀ, ਤਾ ਹਰਿ ਰਖਾ ਉਰਧਾਰਿ ॥%੧੯। 
[ਮ: ੩, ਵਡਹੰਸ ਕੀ ਵਾਰ ਨ 


ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸਬਦਿ ਸਮਾਹੀ ।।੧॥੨੬। 
[ਮ: ੪, ਸੋਰਠਿ ਕੀ ਵਾਰ 

ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆਂ ॥੨॥੮ 
[ਮ: ੨, ਸੂਹੀ ਕੀ ਵਾਰ 

ਨਾਨਕ ਸੋ ਸਾਲਾਹੀਐ, ਜਿ ਸਭਨਾ ਸਾਰ ਕਰੇਇ ।੨੨੦। 
[ਮ੧ ੩, ਸਲੋਕ ਕਬੀਰ ਜੀ 


ਨਾਨਕ ਸੋ ਸਾਲਾਹੀਐ, ਜਿਸੁ ਵਸਿ ਸਭੁ ਕਿਛੁ ਹੋਇ 1੧॥੮।॥ 
[ਮ: ੩, ਮਲਾਰ ਕੀ ਵਾਰ ਇੱ 


ਨਾਨਕ ਸੌ ਸਾਲਾਹੀਐ, ਜਿ ਦੋ“ਦਾ ਸਭਨਾਂ ਜੀਆ ਰਿਜਕੁ ਸਮਾਇ ।੧।੧੫ 
[ਮ: ੩, ਮਲਾਰ ਕੀ ਵਾਰ 
ਨਾਨਕ ਤਿਨ੍ਹਾਂ ਬਸੰਤੁ ਹੈ, ਜਿਨਿ ਘਰਿ ਵਸਿਆ ਕੇਤੁ ॥੨।੧੮। 
ਰ [ਸੂਹੀ ਕੀ ਵਾਰ 
ਨਾਨਕ ਤਿਨਾਂ ਬਸੰਤ ਹੈ, ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥੬੧। 
__ ਮ: ੩, ਸਲੋਕ ਵਾਰਾਂ ਤੇ ਵਧੀਕ 
ਰਤਨਾ ਸਾਰ ਨਾਂ ਜਾਣਈ, ਆਵੋ ਆਪੁ ਲਖਾਇ ।।੧।।੧੫੧। 
[ਮ: ੨, ਰਾਅਕਲੀ ਕੀ ਵਾਰ 
ਰਤਨਾਂ ਸਾਰ ਨ ਜਾਣਈ, ਅਗਿਆਨੀ ਅੰਧੁ ਅੰਧਾਰੁ ।੧॥੬॥ 
- [ਮ: ੩, ਵੱਡਹੋਸ ਕੀਂ ਵਾਰ ਨ 


(੭) ਮੰਦਾ ਕਿਸ ਨੌ _ ਆਖੀਐ, ਜਾਂ ਸਭਨਾ ਸਾਹਿਬੁ ਏਕੁ 1੧॥੨॥ 
[ਮ: ੨, ਸਾਰੰਗ ਕੀ ਵਾਰ 

ਜੀਆ ਜੋਤ ਸਭਿ ਤਿਸ ਦੇ, ਸਭਨਾਂ ਕਾਂ ਸੋਈ ॥ 
ਮੰਦਾ ਕਿਸ ਨੇ ਆਖੀਐ, _ਜੋ ਦੂਜਾ _ਚੋਈ 1੪11੫॥੨੭॥ 
:[(ਆਸਾ ਮ: ੩, ਅਸਟਪਦੀ 


ਸਭੁ ਅੰਤਰਜਾਮੀ ਬ੍ਰਹਮੁ ਹੈ, ਬ੍ਰਹਮੁ ਵਸੈ ਸਭ ਥਾਇ ।। 
ਮੰਦਾ ਕਿਸ ਨੌ ਆਖੀਐ, ਸਬਦਿ ਵੇਖਹੁ ਲਿਵਲਾਇ ॥੬॥੪॥੯।' 
ਮਿ: ੩, ਸੂਹੀ ਅਸਟਪਦੀਆਂ 

(੮) _ ਸਭਨਾ ਸਾਹਿਬੁ _ਏਕੁ ਹੈ, ਵੇਖੋ ਧੰਧੈ _ਲਾਇ ॥੧॥੨॥ 
[ਮ: ੨, ਸਾਰਗ ਕੀ ਵਾਰ 
ਸਭਨਾਂ ਸਾਹਿਬੁ ਏਕੁ ਹੈ, ਪੂਰੈ ਭਾਗਿ ਪਾਇਆ ਜਾਈ ।।੧੫॥ 
[ਮ: ੩, ਰਾਮਕਲੀ ਕੀ ਵਾਰ 
(੯) ਕੀਤਾ ਕਿਆ _ ਸਾਲਾਹੀਐ, _ਕਰੇ ਸੋਇ _ਸਾਲਾਹਿ ।੨॥੪॥ 
[ਮ: ੨, ਸਾਰੰਗ ਕੀ ਵਾਰ 
ਕੀਤਾ ਕਿਆ ਸਾਲਾਹੀਐ, ਜਿਸੁ ਜਾਂਦੇ ਬਿਲਮ ਨ ਹੋਈ ॥੬॥ 
. [ਮੱ: ੩, ਮਾਰੂ ਕੀ ਵਾਰ 


ਨੋਟ : ਤੁਕ 'ਕੀਤਾ ਕਿਆ ਸਾਲਾਹੀਐ' ਸਤਿਗੁਰੂ ਨਾਨਕ ਦੇਵ 
ਜੀ ਨੇ ਭੀ 'ਸੂਹੀ ਛੋਤ ਅਤੇ 'ਮਾਰੂ ਅਸਟਪਦੀ ' ਵਿਚ ਉਚਾਰੀ ਹੈ । 


(੧੦) ਜੋ ਤਿਸੁ ਭਾਵੈ _ਨਾਨਕਾਂ, ਸਾਈ _ਭਲੀ _ਕਾਰ ॥੧।੫॥ 
[ਮ: ੨, ਸਾਰੈਗ ਕੀ ਵਾਰ 


ਜੋ ਤਿਸੂ ਭਾਵੈ ਨਾਨਕਾ, _ਸਾਈ ਗਲ _ਚੌਗੀ ੨੨॥੨॥ 
[ਮ: ੩, ਤਿਲੰਗੁ 


੬੧ 


ਨੋਟ : ਤੁਕ ''ਜੋ ਤਿਸੁ ਭਾਵੈ ਨਾਨਕਾ'' ਗੁਰੂ ਨਾਨਕ ਸਾਹਿਬ 
ਨੇ ਭੀ ਆਸਾ ਅਤੇਂ ਸਿਰੀ ਰਾਗ ਦੇ ਸ਼ਬਦਾਂ ਅਤੇ ਇਕ ਸਲੋਕ ਵਿਚ 
ਵਰਤੀ ਹੈ। ਕਤ 
ਇਹ ਅਖ਼ੀਰਲੇ ਦੋ ਪ੍ਰਮਾਣ ਦੱਸਦੇ ਹਨ ਕਿ ਗੁਰੂ ਨਾਨਕ ਦੋਵ 
ਜੀ ਤੋਂ ਲੈ ਕੇ ਹਰੇਕ ਗੁਰ-ਵਿਅਕਤੀ ਦੀ ਬਾਣੀ ਵਾਰੀ-ਸਿਰ ਇਕੱਠੀ 
ਹੋ ਕੇ ਅਗਲੇ ਗੁਰ-ਵਿਅਕਤੀ ਨੂੰ ਮਿਲ ਜਾਂਦੀ ਸੀ । 

ਪੁਸਤਕ ''ਗੁਰਮਤਿ ਪ੍ਰਕਾਸ਼ ` ਦੇ ਪਹਿਲੇ ਲੇਖ ਵਿਚ ਅਸਾਂ 
ਦੱਸਿਆ ਹੈ ਕਿ ਬਾਬਾ ਫ਼ਰੀਦ ਜੀ ਦੀ ਬਾਂਣੀ ਗੁਰੂ ਨਾਨਕ ਦੇਵ ਜੀ 
ਪਾਸ ਮੌਜੂਦ ਸੀ, ਤੋਂ ਉਹਨਾਂ ਆਪਣੀ ਬਾਣੀ ਨਾਲ ਸਾਂਭ _ਕੇ ਰੱਖੀ 
ਹੋਈ ਸੀ । ਜਦੋ ਉਹਨਾਂ ਆਪਣੀ ਬਾਣੀ ਗੁਰੂ ਅੰਗਦ ਸਾਹਿਬ ਦੇ 
ਹਵਾਲੇ ਕੀਤੀ, ਤਾਂ ਬਾਬਾ ਫ਼ਰੀਦ ਜੀ ਦੀ ਬਾਣੀ ਭੀ ਨਾਲ ਹੀ ਦੇ 
ਦਿੱਤੀ । ਇਸ ਗੱਲ ਦਾ ਸਬੂਤ ਭੀ ਗੁਰੂ ਅੰਗਦ ਸਾਹਿਬ ਦੇ ਸਲੋਕਾਂ 
ਵਿਚੋ` ਮਿਲ ਰਿਹਾ ਹੈ : 
ਸਿ ਨਾਂ ਨਿਵੈ, ਸੋ ਸਿਰੁ ਦੀਜੈ ਡਾਰਿ ।੧॥੧੫॥ 

[ਮ: ੨, ਸਿਰੀ ਰਾਗ ਕੀ ਵਾਰ 

ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ ॥੭੧। 


ਜੋ ਸਿਰੁ ਸਾਂਈ ਨਾਂ ਨਿਵੇ, ਸੋ ਸਿਰੁ ਕੀਜੈ ਕਾਂਇ ॥੭੨॥ 
[ਸਲੋਕ ਫ਼ਰੀਦ ਜੀ 


੬੨ 


ਅਰਦਾਸ 
(ਦਰਸ਼ਨ, ਰੂਪ ਤੇ ਅਭਿਆਸ) 
ਡਾ. ਜਸਵੌਤ ਸਿੰਘ ਨੌਕੀ _. 
ਵਿਦਵਾਨ ਲੇਖਕ ਨੇ ਇਸ ਪੁਸਤਕ ਵਿੱਚ ਸਿਖ ਅਰਦਾਸ ਸੰਬੋਧੀ 
ਦਾਰਸ਼ਨਿਕ ਤੇ ਇਤਿਹਾਸਕ ਪੱਖਾਂ ਤੋ ਵਿਸਤ੍ਰਿਤ ਵਿਚਾਰ ਦੇਣ ਉਪਰੈਤ 
ਅਰਦਾਸ ਦੀਆਂ ਮੰਜ਼ਲਾਂ ਤੇ ਮਾਨਸਿਕ ਗ੍ਰੰਝਲਾਂ ਵਰਗੇਂ ਅਹਿਮ ਤੇ ਸੂਖਮ 
ਨੁਕਤਿਆਂ ਤੇ ਵਿਚਾਰ ਦਰਜ ਕਰ ਕੇ ਸਿਖ-ਸਾਹਿਤ ਵਿੱਚ ਬੇਮਿਸਾਲ, ਠੌਸ 
ਤੈ ਨਿੱਗਰ ਵਾਧਾ ਕੀਤਾ ਹੈ । ਪੁਸਤਕ_ਬਾਰੋ ਕੁਝ ਅਨੁਭਵੀ ਪਾਠਕਾਂ ਦੋ 
ਵਿਚਾਰ ਇਹ ਹਨ : 
ਇਹ ਪੁਸਤਕ ਹਰ ਸਿੱਖ ਘਰਾਣੇ ਵਿੱਚ ਪੁੱਜਣੀ ਚਾਹੀਦੀ ਹੈ । 
-ਕਈ ਦਹਾਕਿਆਂ ਬਾਦ ਏਂਡੀ ਵਧੀਆ ਕਿਤਾਬ ਪੜ੍ਹਨ ਨੂੰ ਮਿਲੀ ਹੈ । 
“ਇੱਸ ਪੁਸਤਕ ਦੀ ਸੋਧ ਵਿਚ ਸਿੱਖ-ਜਗਤ ਅਰਦਾਸ ਵਿਚ ਜੁੜ ਕੇ 
ਮੌਜੂਦਾ ਸੰਤਾਪ-ਸਥਿਤੀ ਤੋ” ਮੁਕਤ ਹੋ ਸਕਦਾ ਹੈ । 
ਰ੍ ਪੰਨੇ ੩੫੭, ਵੱਡਾ ਸਾਈਜ਼, ਭੰਟਾ ੮੦-੦੦ 
ਬਹੁ-ਮੁੱਲੇ ਇਤਿਹਾਸਕ ਲੇਖ 
(ਸੰਪਾਦਕ : ਕਰਮ ਜਿੰਘ ਹਿਸਟੋਰੀਅਨ) 
ਇਹ ਸੈਗ੍ਰਹਿ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਣ 
ਦਾ ਪਹਿਲਾ _ਵਸਤ੍ਰ-ਨਿਸ਼ਠ ਜਤਨ ਹੈ । ਪਰਮਾਣਿਕ ਹਵਾਲਿਆਂ ਨਾਲ 
ਭਰਪੂਰ ਇਹ ਲੌਖ ਇਤਿਹਾਸ-ਖੋਜੀਆਂ ਲਈ ਚਾਨਣ-ਮੁਨਾਰਾ ਹਨ ਅਤੇ 
ਨਵੇ" ਦਿਲਚਸਪ ਵਿਚਾਰਾਂ ਨਾਲ ਭਰਪੂਰ ਹੋਣ ਕਰਕੇ ਅਅ ਪਾਠਕਾਂ ਨੂੰ 
ਸਿੱਖ ਇਤਿਹਾਸ ਪ੍ਰਤਿ ਜਾਗਰੂਕ ਕਰਦੇ ਹਨ। 
ਸ੍ਰੰਦਰ ਰੂਪ ਵਿਚ, ਭੇਟਾ ੧੨੫-੦੦ 


ਭਾਈ) ਜੋਗਿੰਦਰ ਸਿੰਘ ਤਲਵਾੜਾ ਲਿਖਤ 
ਸੀ ਗੁਰੂ ਗ੍ਰੰਥ ਸਾਹਿਬ ਬੋਧ ੧ 
ਬਾਣੀ ਬਿਓਰਾ 
ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਛੇਤੀ 
ਸਮਝ ਵਿੱਚ _ਆਉਣ ਵਾਲੇ _ਚਿਤਰਾਂ ਰਾਹੀ ਬਿਓਰਾ, 
ਵਿਸਤ੍ਰਿਤ ਭੂਮਿਕਾ ਸਾਹਿਤ । ਭੇਟਾ ੫੦ ਰੁਪਏ 


ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ ੨ 
ਗੁਰਬਾਣੀ ਉਚਾਰਣ 
- ਗੁਰਬਾਣੀ ਦੇ ਸ਼੍ਰੱਧ ਉਚਾਰਣ ਬਾਰੇ ਖੋਜ-ਭਰਪੂਰ 
ਤੇ ਸੁਖੋਨ ਅਗਵਾਈ, ਜੋ ਸਾਧਾਰਣ ਪਾਠੀਆਂ ਤੋ“ ਲੌ ਕੇ 
ਵਿਦਵਾਨਾਂ ਤੱਕ ਲਾਭਦਾਇਕ ਹੈ । 
ਭੋਟਾ ੧੬ ਰੁਪਏ ਸਜਿਲਦ ੩੦ 


ਸਹਸਕ੍ਰਿਤੀ ਸਲੋਕ ਤੇ ਗਾਥਾ ਸਟੀਕ 
ਗੁਰਬਾਣੀ ਦੇ _ਲਗ-ਮਾਤਰੀ ਨਿਯਮਾਂ ਅਨੁਸਾਰ 
ਸਹਸਕ੍ਰਿਤੀ ਸਲੋਕਾਂ ਤੇ ਗਾਥਾ ਦਾ ਬੜਾ ਸਰਲ ਤੇ ਛੇਤੀ 
ਸਮਝ ਵਿਚ ਆਂ ਸਕਣ ਵਾਲਾ ਟੀਕਾਂ । ਭੇਟਾ ੫-੦੦ 
ਬਾਣੀ ਮਹਲਾ ੯ ਸਟੀਕ 
ਬਾਣੀ ਦੇ ਪਦ-ਅਰਥ ਅਤੇ ਸਮੁਚੇ ਅਰਥ ਬੜੇ ਸੁਚੱਜੇ 
ਢੰਗ ਨਾਲ ਅਸਲ ਬਾਣੀ ਦੇ ਨਾਲ ਢੁਕਵੇ', ਫਬਵੇ' ਤੋ 
ਸੁਖੈਨ ਦਿਤੇ ਗਏ ਹਨ । 
ਪੰਨੇ ੨੨੮, ਭੇਟਾ ੭-੫੦, `ਡੀਲਕਸ ੧੫-੦੦ 


` ਜੀਵਨ ਕਥਾ ਸ੍ਰੀ ਗੁਰੂ ਅਮਰਦਾਸ ਜੀ 
ਗੁਰੂ ਸਾਹਿਬ ਦੀਆਂ ਜੀਵਨ ਸਾਖੀਆਂ ਅਤੇ ਉਨ੍ਹਾਂ 


ਦੀ ਬਾਣੀ ਦੇ ਉਪਦੇਸ਼ਾਂ ਦੇ ਸਿਧਾਂਤਕ ਪੱਖਾਂ ਬਾਰੇ ਵਿਚਾਰ ਹੈਂ । 
ਸਫ਼ੇ ੧੯੨,ਭੇਟਾ ੩-੦੦ 


ਇੱ 


ਪ੍ਰ: ਸਾਹਿਬ ਸਿੰਘ ਲਿਖਤ ਪੁਸਤਕਾਂ 


੨ 


੧. _ਬਾਬਾਣੀਆਂ ਕਹਾਣੀਆਂ ੨. ਮੋਰੀ _ਜੀਵਨ _ ਕਹਾਣੀ ਨ 
੩, ਗੁਰਬਾਣੀ ਵਿਆਕਰਣ __ ੪. 'ਸਿਮਰਨ ਦੀਆਂ ਬਰਕਤਾਂ 
੫" ਆਦਿ _ ਬੀੜ _ਬਾਰੇ ੬. ਸਦਾਚਾਰਕ ਲਖ 
੭, ਸਰਬੱਤ ਦਾ ਭਲਾ ੮.ਧਰਮ ਤੋ ਸਦਾਚਾਰ 
੬. ਬੁਰਾਈ ਦਾ ਟਾਕਰਾਂ ੧੦੧ ਸਿਖੁ ਸਿਦਕ ਨਾਂ ਹਾਰ 


੧੧. ਗੁਰਬਾਣੀ ਤੋਂ ਇਤਿਹਾਸ ਬਾਰੇ 
੧੨, ਜੀ: ਬਿ੍‌: ਗੁਰੂ ਨਾਨਕ ਦੋਵ ਜੀ __ ੧੩੧ ਜੀ: ਬ੍ਰਿ: ਗੁਰੂ ਗੋਬਿੰਦ ਸਿੰਘ ਜੀ 


੧੪, _ਅ ਗੁਰੂ ਅੰਗਦ ਦੇਵ ਜੀ __੧੫. ਅ ਗੁਰੂ ਅਮਰਦਾਸ ਜ਼ੀ 
੧੬. ੮ ਗੁਰ; ਰਾਮਦਾਸ ਜੀ ੧੭, ੪ ਗੁਰੂ ਅਰਜਨ ਦੇਵ ਜ਼ੀ 
੧੮. _ ੪ ਗੁਰੂ ਹਰਿ ਗੌਬਿੰਦ ਜੀ ੧੯. , ਗੁਰੂ ਤੌਗ ਬਹਾਦਰ ਜੀ 
੨੦, _& ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ <. 


੨੧. ਗਤ ਇਤਿਹਾਸ ਪਾ: ੨ ਤੌ ੯ ਇਕੋ ਜਿਲਦ ਵਿਚ 


੨੨, ਜਪੁਜੀ _ਸਾਰਿਬ ਸਟੀਕ ੨੩. ਆਸਾਂ ਦੀ ਵਾਰ _ਸਟੀਕ 
੨੪, ਸੁਖਮਨੀ ਸਾਹਿਬ ਸਟੀਕ ੨੫. ਨਿਤਨੌੋਮ ਸਟੀਕ 
੨੬, ਭੱਟਾਂ ਦੇ ਸਵਈਏ ਸਟੀਕ ੨੭, ਸੱਤੇ ਬਲਵੰਡ ਦੀ ਵਾਰ ਸਟੀਕ 
੨੮, _ਜਿੱਧ _ਗੌਸਟਿ _ਸਟੀਕ ੨੯, ਰਾਮਕਲੀ _ਸਦ _ ਸਟੀਕ 
੩੦, ਸਲੌਕ ਫਰੀਦ ਜੀ ਸਟੀਕ ੩੧, _ਸਲੋਕ _ਕਬੀਰ _ਜੀ ਸਟੀਕ 
ਰ ੩੨. ਭਗਤ ਬਾਣੀ ਸਟੀਕ _ (ਪੰਜ _ਜਿਲਦਾਂ) 

੩੩. ਸਲੋਕ ਗੁਰੂ ਅੰਗਦ _ ਸਾਹਿਬ _ਸਟੀਕ 

੩੪. ਬਾਰਹਮਾਹ ਤੁਖਾਰੀ _ਤੇ _ਮਾਝ ਸਟੀਕ 

੩੫. ਜਾਪੁ ਸਾਹਿਬ, ਸਵੱਈਏ, ਚੌਪਈ ਸਟੀਕ 
੩੬ ਸੀ ਗੁਰੁ ਗੰਥ ਸਾਹਿਬ ਦਰਪਣ (ਸੀ ਗੁਰੂ ਗੰਥ ਸਾਹਿਬ ਸਟੀਕ) ਦਸ ਜਿਲਦਾਂ ` 

-੩੭, ਜਪੁਜੀ ਸਟੀਕ _(ਹਿੰਦੀ ਵਿਚ) 
1530 81-7205-076-3 


#/” ਰ੍ 
੧ਓ ਸਤਿਗੁਰਪ੍ਸਾਦਿ ॥ 
ਗੁਰ-ਇਤਿਹ'ਸ ਨੰ: ੩ 


ਜੀਵਨ-ਬਿ੍‌੍‌ਤਾਂਤ 
ਸ੍ਰੀ ਗੁਰੂ ਅਮਰਦਾਸ ਜੀ 


ਲੌਖਕ _ 
ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ. 


੭ 





/ 
੧ਓ ਸਤਿਗੁਰਪ੍ਰਸਾਦਿ ।। 


੪ ਗੁਰ-ਇਤਿਹਾਮ ਨੰ: ੩ 


ਜੀਵਨ-ਬਿਰਤਾਂਤ 
ਸੀ ਗੁਰੂ ਅਮਰਦਾਸ ਜੀ 


ਪ੍ਰੋਫੋਸਰ ਸਾਹਿਬ ਸਿੰਘ, ਡੀ.. ਲਿਟ, 


ਵਾ 


-$ 


2 ੯੨ 


ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


“9. 
1581 81-7205-081-% 
ਤੀਜੀ ਵਾਰ ਮਾਰਚ ੧੯੭੬ 
ਚੌਥੀ ਵਾਰ ਜੁਲਾਈ ੧੯੭੭ 
ਪੰਜਵੀ ਵਾਰ ਸਤੰਬਰ ੧੯੮੦ ੭ 
ਛੋਵੀ' ਵਾਰ ਫ਼ਰਵਰੀ ੧੯੮੮ 
ਸੱਤਵੀ” ਵਾਰ ਦਸੈਬਰ ੧੯੯੨ 
ਮੁੱਲ ੬-੫੦ 
ਡੇ 
ਰ੍ ਪ੍ਰਕਾਸ਼ਕ 
ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 
ਪਿੰਟਰ 


ਅੰ 


ਰਵਿੰਦਰ ਪ੍ਰਿੰਟਿੰਗ ਪ੍ਰੰਸ, ਸੁੰਦਰ ਨਗਰ, ਅੰਮਿ੍‌ਤਸਰ 


( 


ਤਤਕਰਾ 


ਪਹਿਲਾ ਕਾਂਡ- 


ਜਨਮ-ਪਿੰਡ ਤੋਂ ਜਨਮ-ਤਰੀਕ 
ਵਿਆਹ ਅਤੇ ਸੰਤਾਨ 

ਧਾਰਮਿਕ ਰੁਚੀਆਂ 

ਗੁਰੂ ਅੰਗਦ ਦੇਵ ਜੀ ਨਾਲ ਮੇਲ 
ਘਾਲ-ਕਮਾਈ ਅਤੇ ਗੁਰਿਆਦੀ 
ਪਰਚਾਰ-ਕੇਦਰ ਗੋਇੰਦਵਾਲ 


ਦ੍ਜਾ ਕਾਂਡੋ- 


ਬੀਬੀ ਭਾਨੀ ਜੀ ਦੀ ਸ਼ਾਦੀ 
ਗੁਰੂ ਕਾ ਲੰਗਰ ਰ੍ 


ਰ੍ ਗੁਰਿਆਈ ਦਾ ਦਾਅਵਦਾਰ 


ਅਕਬਰ ਪਾਸ ਸ਼ਿਕਾਇਤ 
ਗੁਰੂ ਅਮਰਦਾਸ ਜੀ ਕੁਰਖੇਤ ਗਏ 


ਤੀਜਾ ਕਾਂਡ-- 
ਲੰਗਰ ਦੀ ਮਰਯਾਦਾ ਤੇਂ ਉਹੀ ਵਿਰੋਧਤਾ 


ਬਾਉਲੀ ਬਣਨੀ 

ਕੜ ਤੋੜਨਾ, ਮਾਣਕ ਚੌਦ 
ਜੱਗ 

ਅਕਬਰ ਵਲੋ" ਜਾਗੀਰ 


ਚੌਥਾ ਕਾਂਡ- 


੨੨ ਮੰਜੀਆਂ 


ਪੰਜਵਾਂ ਕਾਂਡ- 


ਗੁਰ-ਚੱਕ ਵਸਾਣਾ 
ਗੁਰਿਆਈ 
ਜੋਤੀ ਜੋਤਿ ਸਮਾਣਾ 


ਛੇਵਾਂ ਕਾਂਡ- 


ਗੁਰੂ ਅਮਰਦਾਸ ਜੀ ਚੀ ਬਾਣੀ 
ਗੁਰੂ ਅਮਰਦਾਸ ਜੀ ਦੀ ਤਾਲੀਮ 


(੧0 << 


੧੪ 
੧੬ 
੧੯ 
੨੨੩ 


੨੪ 
੨੬ 


੨੯ 


` ੩੧ 


੩੩ 


੪੧ 
੪=੩ 


੪੫ 


੪੯ 
੫੨ 


ਦੂਜੀ ਛਾਪ 


`ਗੁਰੂ ਅਮਰਦਾਸ ਜੀ ਦਾ ਜੀਵਨ-ਬ੍ਰਿਤਾਂਤ ਮੈ. ੪ ਮਈ ੧੯੫੧ 
ਨੂੰ ਲਿਖਣਾ ਸ਼ੁਰੂ ਕੀਤਾ ਸੀ ਅਤੇ ੧੪ ਮਈ ਨੂੰ ਮੁਕਾ ਲਿਆ' ਸੀ । ਤਦੋ" 


ਅਜੇ ਮੈ' ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਹੀ ਗੁਰਬਾਣੀ,ਗੁਰ-ਇਤਿਹਾਸ 
ਅਤੇ ਪੰਜਾਬੀ ਪੜ੍ਹਾਂਦਾ ਸਾਂ । 

ਗੁਰੂ ਪਾਤਿਸ਼ਾਹ ਦੀ ਪ੍ਰ ਪ੍ਰੇਰਨਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ 
ਜੀਵਨ-ਬ੍ਰਿਤਾਂਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਛਪ ਕੇ` ਪਾਠਕਾਂ ਦੇ 
ਹੱਥਾਂ ਵਿਚ ਅਪੜਾਇਆ ਜ' ਚੁੱਕਾ ਹੈ । ਤੇ, ਅਗਾਂਹ ਇਹੀ ਖ਼ਿਆਲ ਸੀ 
ਕਿ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਜਨਮ-ਖੂਰਬ ਤੋਂ ਗੁਰੂ ਨਾਨਕ 
ਦੇਵ ਜੀ ਦਾ ਜੀਵਨ-ਬ੍ਰਿਤਾਂਤ ਛਾਪਿਆ ਜਾ ਸਕੇਗਾ । 
. ਪਰ ਲੁਧਿਆਣਾ-ਨਿਵਾਸੀ ਬਾਵਾ ਚਰਨ ਸਿੰਘ ਜੀ ਭੱਲਾ ਦੀ 
ਮਿਲਵਰਤਣ ਨਾਲ ਗੁਰੂ ਅਮਰਦਾਸ ਜੀ ਦਾ ਜੀਵਨ ਅਪ੍ਰੈਲ ੧੯੬੭ 


ਵਿਚ ਹੀ ਦੂਣੀ ਗਿਣਤੀ ਵਿਚ ਛਪ ਗਿਆ । ਇਸ ਤੋ! ਬਾਅਦ ਬਾਕੀ . 


ਅਠ ਗੁਰੂ ਸਾਹਿਬਾਨ ਦੇ ਜੀਵਨ-ਬਿ੍‌ਤਾਂਤ ਮੁਕੈਮਲ ਰੂਪ ਵਿਚ ਛਪ ਕੇ 
ਮਾਰਕੀਟ ਵਿਚ ਆਏ । 


ਗੁਰੂ ਅਮਰਦਾਸ ਜੀ ਦਾ ਜੀਵਨ-ਬ੍ਰਿਤਾਂਤ ਹੁਣ ਦੁਬਾਰਾ ਗੁਰ- 
ਸੰਗਤਾਂ ਤੇ ਸਚੇ ਪਾਤਿਸ਼ਾਹ ਦੀ ਕਿਰਪਾ ਨਾਲ ਛਪ ਰਿਹਾ ਹੈ । ਸਤਿਗੁਰੂ 
ਦੀ ਇਸ ਬਖ਼ਜ਼ਿਸ਼ ਲਈ ਧੈਨਵਾਦ । 


੫੭_ ਜੋਸ਼ ਕਾਲੋਨੀ ਹਾ 
ਮਾਲ ਰੋਡ, ਅੰਮ੍ਰਿਤਸਰ ਦਾਸ -- 
2 ਜੁਲਾਈ, ੧੯੭੩ `- -- “ - ` ਸਾਹਿਬ ਸਿੰਘ 


`" 


ਰੀ 


ਜੀਵਨ-ਬ੍ਰਿਤਾਂਤ ਗੁਰੂ ਅਮਰਦਾਸ ਜੀ_ 
ਰ [੧੪੭੯-੧੫੭੪] ਲੀ 
ਪਹਿਲਾ ਕਾਂਡ 


<< 


ਜਨਮ-ਪਿੰਡ-- 


(ਗੁਰੂ) ਅਮਰਦਾਸ ਜੀ ਦਾ ਜਨਮ ਬਾਸਰਕੇ ਪਿੰਡ ਵਿਚ ਹੋਇਆ। 
ਬਾਸਰਕਾ ਸ਼ਹਿਰ ਅੰਮ੍ਰਿਤਸਰ ਤੋਂ" ਪੰਜ ਕੁ ਮੀਲਾਂ ਦੀ ਵਿੱਥ ਤੇ ਲਹਿੰਦੇ 
ਪਾਸੇ ਵਲ ਹੈ। ਗੁਰਦੁਆਰਾ ਛੋ-ਹਰਟਾ ਸਾਹਿਬ ਤੇ ਬਸਰਕਾ ਦੱਖਣ 
ਵਲ ਤਿੰਨ ਮੀਲਾਂ ਤੋਂ ਹੈ। ਇਹਨਾਂ ਦੇ ਪਿਤਾ ਬਾਬਾ` ਤੇਜ ਭਾਨ ਜੀ 
ਭੱਲਾ ਕੁਲ ਦੇ ਖੱਤੀ ਸਨ । ਪਿੰਡ ਬਾਸਰਕੇ ਵਿਚ 'ਉਹਨਾਂ ਦੀ ਕੁਝ ਭੁਇ ਦੀ 
ਮਾਲਕੀ ਸੀ । ਬਾਬਾ ਤੇਜ ਭਾਨ ਜੀ ਵਾਹੀ ਭੀ ਕਰਾਂਦੇ ਸਨ, ਅਤੇ ਵਣਜ- 


ਵਿਹਾਰ ਭੀ ਕਰਦੇ ਸਨ । (ਗੁਰੂ) ਅਮਰਦਾਸ ਜੀ ਦੇ ਚਾਰ ਭਰਾ ਸਨ,ਇਹ 


ਭੀ ਵਾਹੀ ਅਤੇ ਵਣਜ-ਵਪਾਰ ਨਾਲ ਹੀ ਆਪਣਾ ਤੌਰਾ ਤੋਰਦੇ ਸਨ। 
ਜਨਮ-ਤਰੀਕ- 

੮ ਜੋਠ ਸੰਮਤ ੧੫੩੬ ਨੂੰ.(ਗੁਰੂ) ਅਮਰਦਾਸ ਜੀ_ਦਾ ਜਨ 
ਹੋਇਆ । ਚਦ੍ਮਾ ਦੀਆਂ ਤਰੀਕਾਂ ਦੇ ਹਿਸਾਬ ਉਸ ਦਿਨ ਵੋਸਾਖ ਸੁਦੀ 
੧੪ ਸੀ, ਭਾਵ, ਮੱਜਿਆ ਤੋਂ” ਪਿਛੋ' ੧੪ਵੇ“ ਦਿਨ 1 ਅੰਗਰੇਜ਼ੀ ਮਹੀਨੇ 


ਦੀ ੫ ਤ੍ਰੀਥ.ਜੀ ਅਤੇ ਸੈਨ ੧੪੭੯ ਸੀ । ਇਥੇ ਇਹ` ਗੱਲ ਚੇਤੇ ਰੱਖਣ 
ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ੨੦ ਵੈਸਾਖ ਸੈਮਤ 


੧੫੨੬ ਨੂੰ ਹੋਇਆ ਸੀ । ਸੌ ਗੁਰੂ ਅਮਰਦਾਸ ਜੀ ਗੂਰੂ ਨਾਨਕ ` ਸਾਹਿਬ 
ਨਾਲੋ `ਉਮਰੋ' ਪੂਰੇ ੧੦ ਸਾਲ ਛੌਟੇ ਸਨ । 


ਵਿਆਹ ਅਤੇ ਸੈਤਾਨ- 
__ ਸਿਆਲਕੋਟ ਤੋ" ਉਰੇ ੨੦ ਮੀਲ ਦੱਖਣ ਪਾਸੇ ਪਸਰੂਰ ਇਕ 


1; - 


੫ 


ਬਹੁਤ ਹੀ ਪੁਜਾਣਾ ਨਗਰ ਹੈ 1 ਪਸਰੂਰ ਤੌ ੧੦ ਕੁ ਮੀਲ ਧਰਦੇ ਵਲ 
ਇਕ ਕਸਬਾ” ਸਨਖੱਤ੍ਰਾ ਹੈ, ਜਿਸ ਵਿਚ ਬਹੁਤੀ ਖਤ੍ਰੀਆਂ ਦੀ ਵੱਸੋ' ਚਲੀ 
ਆ ਰਹੀ ਸੀ । ਬਾਸਰਕੇ ਤੋ ਸਨਖੱਤ੍ ਪੰਜਾਹ ਸੱਠ ਮੀਲਾਂ ਦੀ ਵਿੱਥ ਤੋਂ 
ਹੈ । ਸੈਨ ੧੫੦੩ ਵਿਚ ਜਦੋ' (ਗੁਰੂ) ਅਮਰਦਾਸ ਜੀ _ਦਾ ਵਿਆਹ 
ਹੋਇਆ, ਨਾ ਹੀ ਸ਼ਹਿਰ ਅੰਮ੍ਰਿਤਸਰ ਵੱਸਿਆ ਸੀ ਅਤੇ ਨਾ ਹੀ ਨਗਰ 
ਡਹਰਾ ਬਾਬਾ ਨਾਨਕ । ਬਾਸਰਕੇ ਤੋ ਸਨਖੱਤੋ ਜਾਣ ਲਈ ਦਰਿਆ 
ਰਾਵੀ ਤੋ ਰਮਦਾਸ ਦੇ ਪੱਤਣ ਹੀ ਲਾਂਘਾ ਹੁੰਦਾ ਹੋਵੇਗਾ; ਪਾਰਲੇ ਪਾਸੇ 
ਪੁਰਾਣਾ ਨਗਰ ਨਾਰੋਵਾਲ ਅਤੇ ਉਸ ਤੌ ਅਗਾਂਹ ਪੰਝੀ ਵੀਹ ਮੀਲਾਂ ਤੇ 
ਸਨਖੱਤ੍ਰਾ । ੨੪ ਕੁ ਸਾਲਾਂ ਦੀ ਉਮਰੇ ੧੧ ਮਾਘ ਸੌਮਤ _੧੫੫੯ ਨੰ 
(ਗੁਰੂ) ਅਮਰਦਾਸ ਜੀ ਦਾ ਵਿਆਹ ਸਨਖੱਤੇ ਹੋਇਆ ਸੀ, ਖੱਤ੍ਰੀਆਂ ਦੇ 
ਬਹਿਲ ਘਰਾਣੇ ਵਿਚ । ਇਹਨਾਂ ਦੇ ਘਰ ਦੌ ਲੜਕੇ ਅਤੇ ਦੋ ਲੜਕੀਆਂ 
ਪੈਦਾ ਹੋਈਆਂ-ਬੀਬੀ ਭਾਨੀ ਜੀ, ਬਾਬਾ ਮੌਹਨ ਜੀ, ਬਾਬਾ ਮੋਹਰੀ ਜੀ 
ਅਤੇ ਬੀਬੀ ਨਿਧਾਨੀ ਜੀ (ਜਾਂ ਦਾਨੀ ਜੀ)। 


ਧਾਰਮਿਕ ਰੁਚੀਅ੧- 


ਹਿੰਦੂ ਧਰਮ-ਸ਼ਾਸਤਰਾਂ ਅਠੁਸਾਰ ਇਹੀ ਪੁੰਨ ਕਰਮ ਮਿਥੇ ਹੋਏ 
ਸਨ ਕਿ ਮਨੁੱਖ ਦੇਵੀ ਦੇਵਤਿਆਂ ਦੇ ਮੰਦਰਾਂ ਦੀ ਯਾਤ੍ਾ ਕਰੇ, ਤੀਰਥਾਂ ਤੋਂ 
ਇਜ਼ੰਨਾਨ ਕਰੇ ਅਤੋ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰੇ 1. (ਗੁਰੂ) ਅਮਰਦਾਸ 
ਜੀ ਦੇ ਮਨ ਦਾ ਝੁਕਾਉ ਧਰਮ ਵਲ ਕਾਫ਼ੀ ਸੀ । ਵਣਜ-ਵਪਾਰ ਦੇ ਸੰਬੰਧ 
ਵਿਚ ਪੈ ਡੇ ਪਏ ਹੋਏ ਭੀ ਭਗਵਾਨ ਦੇ ਭਜਨ ਗਾਉਂਦੇ ਜਾਇਆ ਕਰਦੇ 
ਸਨ । ਪੱਕੇ ਵੈਸ਼ਨਵ ਸਨ, ਮਾਸ ਨਹੀ" ਸਨ ਵਰਤਦੇ । ੪੨ ਸਾਲਾਂ ਦੀ 
ਉਮਰ ਸੀ, ਜਦੋਂ ਇਹ ਸੈਨ ੧੫੨੧ ਵਿਚ ਹਰਿਦੁਆਰ ਇਸ਼ਨਾਨ ਕਰਨ 
ਗਏ ਅਤੇ ਫਿਰ ਵੀਹ ਵਰ੍ਹੋ ਸੈਨ ੧੫੪੧ ਤਕ ਹਰ ਸਾਲ ਇਹ ਨੋਮ 
ਨਿਥਾਹੁੰਦੇ ਰਹੇ । 


੪ ਹੁੰਣ ਤਾਂ ਉਹ ਪਾਸਾ ਪਾਕਿਸਤਾਨ ਵਿਚ ਆ ਜਾਣ : ਕਰਕੇ ਹਿੰਦੂ ਤੇ 
ਸਿੱਖਾਂ ਨੂੰ ਆਪਣਾ ਵਤਨ ੧੯੪੭ ਵਿਚ ਛੱਡਣਾ ਪੈ ਗਿਆ । 


੬ 


ਦਯ 


ਗੁਰੂ ਅੰਗਦ ਦੇਵ ਜੀ ਨਾਲ- 

ਸੈਨ ੧੫੪੧ ਵਿਚ ਇੱਕੀਵੀ' ਵਾਰੀ (ਗੁਰੂ) ਅਮਰਦਾਸ ਜੀ ਗੈਗਾ 
ਦੇ ਇਸ਼ਨਾਨ ਵਾਸਤੇ ਹਰਿਦੁਆਰ ਗਏ । ਉਸ ਜ਼ਮਾਨੇ ਵਿਚ ਆਵਾ-ਜਾਈ 
ਦੇ ਵਸੀਲੇ ਅੱਜ-ਕਲ੍ਹ ਵਰਗੇ ਤਾਂ ਹੈ ਹੀ ਨਹੀ“ ਸਨ ਕਿ ਦੂਰ-ਦੁਰੇਡੇ ਪੈੱ'ਡੇ 
ਲੋਕ ਘੰਟਿਆਂ-ਪਹਿਰਾਂ ਵਿਚ ਮੁਕੱ' ਸਕਣ । ਪੈਦਲ ਹੀ ਜਾਣਾ ਪੈਦਾ ਸੀ । 
ਤੀਰਥਾਂ ਤੋਂ ਜਾਣ ਵਾਲੇ ਬੰਦੇ ਸੈਗ-ਸਾਥ ਬਣਾ ਕੇ ਘਰੋ` ਤੁਰਿਆ ਕਰਦੇ 
ਸਨ । ਸ਼ਾਹੀ ਸੜਕਾਂ ਉਤੇ ਪੜਾਅ ਬਣੋ ਹੁੰਦੇ ਸਨ, ਜਿਥੇ ਦਿਨ ਦੀ ਮੰਜ਼ਲ 
ਮੁਕਾ ਕੇ ਜਾਤਰੂ ਰਾਤ ਲਈ ਬਸੇਰਾ ਕਰਦੇ ਸਨ, ਜਾਂ ਗਰਮੀ ਦੀ ਰੁੱਦਤੇ 
ਦੁਪਹਿਰ ਕੱਟ ਕੇ ਆਪਣੇ ਰਾਹੇ ਪੈਦੇ ਸਨ । ਰਾਹੀਆਂ ਮੁਸਾਫਿਰਾਂ ਦੀਆਂ 
ਖਾਣ-ਪੀਣ ਆਦਿਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂਪੜਾਵਾਂ. ਤੀ 
ਹੱਟੀਆਂ ਦੀ ਰੌਣਕ ਹੁੰਦੀ ਸੀ । ਹਰਿਦੁਆਰ ਤੋ ਮੁੜਦੀ ਵਾਰੀ ਰਾਹ ਵਿਚ 
(ਗੁਰੂ) ਅਮਰਦਾਸ ਜੀ ਨੇ ਇਕ ਪੜਾਅ ਤੋਂ ਦੁਪਹਿਰੇ ਅਰਾਮ ਕੀਤਾ । ਉਥੇ 
ਇਕ ਪੰਡਿਤ ਰਹਿੰਦਾ ਸੀ, ਜਿਸ ਦੀ ਨਜ਼ਰ ਸਬੱਬ ਨਾਲ ਉਹਨਾਂ ਦੇ 
ਪੈਰਾਂ ਉਤੇ ਜਾ ਪਈ । ਪੰਡਿਤ ਹੱਥਾਂ ਪੈਰਾਂ ਦੀਆਂ ਰੇਖਾਂ ਨੂੰ ਸਮਝਦਾ ਸੀ । 
(ਗੁਰੂ) ਅਮਰਦਾਸ ਜੀ ਦੇ ਪੈਰ ਵਿਚ ਪਦਮ ਰੇਖਾ ਵੇਖ ਕੇ ਪੰਡਿਤ ਨੇ 
ਸਮਝ ਲਿਆ ਕਿ ਇਹ ਕੋਈ ਮਹਾਂ ਪੁਰਖ ਪਰਗਟ ਹੋਣ ਵਾਲੇ ਹਨ । 
ਆਪਣੀ ਇਹ ਵਿਚਾਰ ਪੰਡਿਤ ਨੇ ਉਹਨਾਂ ਨੂੰ ਭੀ ਦੱਸ ਦਿੱਤੀ । ਅਗਾਂਹ 
ਰਸਤੇ ਵਿਚ (ਗੁਰੂ) ਅਮਰਦਾਸ ਜੀ ਦੇ ਨਾਲ ਇਕ _ਵੈਸ਼ਨਵ ਸਾਧੂ. ਸਾਥੀ 
ਬਣ ਗਿਆ, ਜੋ ਬਾਸਰਕੇ ਤਕ ਨਾਲ ਹੀ ਆਇਆ ।ਪਰ ਇਥੇ ਆ ਕੋ 
ਜਦੋ” ਉਸ ਸਾਧੂ ਨੂੰ ਪਤਾ ਲੱਗਾ 'ਕਿ ਇਹਨਾਂ ਅਜੇ _ਕੋਈ ਗੁਰੂ ਨਹੀ? 
ਧਾਰਿਆ ਤਾਂ ਉਸ ਨੂੰ ਨਿਗੂਰੇ ਨਾਲ ਸੋਗ ਕਰਨ ਤੇ ਬੜਾ ਅਫ਼ਸੋਸ 
ਹੋਇਆ । ਰਸਤੇ ਵਿਚ ਮਿਲੇ ਪੰਡਿਤ ਅਤੇ ਇਸ ਸਾਧੂ=--ਦੋਹਾਂ ਦੀਆਂ 
ਗੱਲਾਂ ਦਾ (ਗੁਰੂ) ਅਮਰਦਾਸ ਜੀ ਦੇ ਮਨ ਉਤੇ ਬੜਾ ਡੂੰਘਾ ਅਸਰ ਪਿਆ । 
ਕਈ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਉਸ ਪੰਡਿਤ ਨੇ ਹੋ ਗੁਰੂ ਨਾਂ 
ਧਾਰਨ ਕਰਨ ਦੀ ਉਕਾਈ ਚੇਤੇ ਕਰਾਈ ਸੀ । 


ਅਜੇ ਥੋੜਾ ਹੀ ਸਮਾ ਹੋਇਆ ਸੀ ਜਦੋਂ" ਗੁਰੂ ਅੰਗਦੇ ਦੇਵ ਜੀ ਦੀ 
ਸਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ (ਗੁਰੂ) ਅਮਰਦਾਸ ਜੀ ਦੇ 
ਭਤੀਜੇ ਨ ਲ ਹੋਇਆ ਸੀ । ਬੀਬੀ ਜੀ ਦੀ ਉਮਰ ਅਜੇ ੧੫ ਕੁ ਸਾਲਾਂ ਦੀ 
ਹੀ ਸੀ, ਪਰ ਗੁਰ-ਗੋਦੀ ਵਿਚ ਪਲ ਕੇ ਉਸ ਦੀ ਰੁਚੀ ਗੁਰੂ ਨਾਂਨਕ ਸਾਹਿਬ 
ਦੀ ਸਣ ਵਲ ਬਣ ਚੁਕੀ ਹੋਈ ਸੀ ।ਮਾਪਿਆਂ ਦੇ ਘਰ ਸਿੱਖੀ' ਮਰ੍ਯਾਂਦਾ 
ਅਨੁਸਾਰ ਸਹੁਰੇਘਰ ਆ ਕੇ ਭੀ ਉਸ ਨੇ ਅੰਮ੍ਰਿਤ. ਵੇਲੇ ਉਠ ਕੇ ਗੁਰੂ 
ਨਾਨਕ ਦੋਵ ਜੀ ਦੀ ਬਾਣੀਂ ਪੜ੍ਹਨ ਦਾ ਨੌਮ ਜਾਰੀ ਰੱਖਿਆ । ਵੈਸ਼ਨਵ 


ਸਾਧੂ ਦੇ ਚਲੋ ਜਾਣ ਤੇ (ਗੁਰੂ) ਅਮਰਦਾਸ ਜੀ ਦੇ ਹਿਰਦੇ ਉਤੇ ਅਜੋਂ 
ਸੱਜਰੀ ਹੀ ਚੋਟ ਵੱਜੀ ਸੀ । ਆਪਣੀ ਹੀ ਬੋਲੀ ਵਿਚ ਰੱਬੀ ਸਿਫ਼ੰਤ-ਸਲਾਹ 


ਦੀ ਬਾਣੀ ਸੁਣ ਕੇ ਮਨ ਵਿਚ ਧੂਹ ਪਈਓ ਨੇ । ਉਸੇ ਹੀ .ਦਿਨ .ਖੰਡੂਰ 
ਸਹਿਬ ਆਏ । ਸਤਿਗੁਰੂ ਜੀ ਨੇ ਆਇਆਂ ਦ ਕੁੜਮ .ਵਾਂਗ 
ਸਤਿਕਾਰ ਕਰਨਾ ਚਾਹਿਆਂ, ਪਰ` ਇਹ ਅੱਪੜਦੇ ਹੀ ਚਰਨਾ ਤੇ ਢਹਿ 


ਪਏ । ਬੇਨਤੀ ਕੀਤੀਓਂ ਨੇ ਕਿ ਮੈਂ` ਤਾਂ ਸਿੱਖ ਬਣਨ ਲੋਈ ਅ ਇਆ ਹਾਂ 


ਅਤੇ ਆਤਮਕ-ਜੀਵਨ ਦੀ' ਦਾਤ ਲੈਣ ਆਇਆ ਹਾਂ । (ਗੁਰੂ) ਅਮਰਦਾਸ 
ਜੀ ਦੀ ਉਮਰ' ਉਸ ਵੇਲੇ ੬੨ ਸਾਲਾਂ ਦੀ ਸੀ । ਇਸੇ ਹੀ ਸਾਲ ਸੈਨ 
੧੫੪੧ ਵਿੱਚ ਭਾਈ ਜੇਠਾ ਜੀ (ਗੁਰੂ ਰਾਮਦਾਸ. ਜੀ) ਦੀ ਨਾਨੀ ਉਹਨਾਂ 
ਨੂੰ ਉਹਨਾਂ ਦੇ ਪਿਤਾ ਦੇ ਚਲਾਂਣਾਂ ਕਰਨ ਤੋ ਲਾਹੌਰ ਤੋ" ਬਾਸਰਕੇ ਲੰ. ਆਈ 
ਸੀ | ਬਾਸਰਕੇ ਭਾਈ ਜੇਠਹਾਂ ਜੀ ਦੇ ਨਾਨਕੇ ਸਨ। . 


$ 
੪ ੧" ਦਿ ੧ ਰੇ 7,।' ।.. ੭ 
”€ 


ਘਾਲ- ਕਮਾਈ ਅਤੇ ਗੁਰਿਆਦ- ` ਲੀ ਹੀ ਨ ਦ 

` ਭਾਵੇ' (ਗੁਰੂ) ਅਮੰਰਦਾਸ ਜੀ ਦੀ ਇੱ “ਇਤਨੀ ਵਡੇਰੀ ਗੀ, 
ਪਰ ਦਿਲ ਵਿਚ ਆਪਾ ਵਾਰ ਕੇ ਗੁਰੂ ਦੀ' ਦੱਸੀ ਕਾਰ ' ਕਰਨੰ ਦੀ ਤੀਬਰ 
ਖਿੱਚ-ਸੀ । ਸੋਵਾ ਵਿਚ ਜਵ'ਨਾਂ ਵਾਂਗ ਜੁੱਟ ` ਪਏ, ਦਿਨ-ਰਾਂਤ ਇਕ _ਕਰ 
ਦਿੱਤ ਨੇ । ਇਹਨਾਂ ਦਾ ਘਰ ਦਾ ਗੁਜ਼ਾਰਾ ਚੰਗਾ ਸੌਖਾ ਸੀ, ਸਾਕੇ" ਭੀ 


੮ 


ਗੁਰੂ ਅੰਗਦ ਸਾਹਿਬ ਦੇ ਕੁੜਮ ਸਨ, ਦੁਨੀਆ ਦੇ ਦਿ੍‌ਸ਼ਟੀ-ਕੋਣ ਤੋ ਉੱਚੇ 
ਥਾਂ ਸਨ । ਮਾਇਆ ਅਤੇ ਮਾਣ ਹੱਥੀ" ਸੇਵਾ ਕਰਨ ਦੇ ਰਾਹ ਵਿਚ ਭਾਰੀ 
ਰੁਕਾਵਟ ਹੋਇਆ ਕਰਦੇ ਹਨ, ਪਰ (ਗੁਰੂ) ਅਮਰਦਾਸ ਜੀ ਨੂੰ ਇਹ ਭੀ 
ਨਾ ਪੋਹ ਸਕੇ । ਖਡੂਰ ਸਾਹਿਬ ਤੋਂ ਬਿਆਸਾ ਦਰਿਆ ਤਿੰਨ ਕੂ ਕੌਹਾਂ ਤੇ 
ਹੈ । ਅੱਧੀ ਰਾਤੇ ਉਠ ਕੇ ਗਾਗਰ ਲੈ ਕੇ ਬਿਆਸਾ ਤੇ ਜਾਣਾ, ਆਪ 
ਇਸ਼ਨਾਨ ਕਰ ਕੇ ਆਪਣੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਗਾਗਰ 


1 


ਭਰਨੀ, ਅਤੇ ਵਾਪਸ ਖਡੂਰ ਅੱਪੜ ਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ 
ਇਸ਼ਨਾਨ ਕਰਾਣਾ- (ਗੁਰੂ) ਅਮਰਦਾਸ ਜੀ ਨੇ ਇਹ ਆਪਣੀ ਨਿੱਤ ਦੀ 
ਕਾਰ ਬਣਾ ਲਈ । ਸਿੱਖ-ਇਤਿਹਾਸ ਲਿਖਦਾ ਹੈ ਕਿ ਚੂੰਕਿ ਉਮਰ ਵਡੋਰੀ 
ਸੀ, ਭਰੀ ਗਾਗਰ ਇਕੱਲੇ ਆਪ ਚੁਕਣੀ ਔਖਾ ਕੌਮ ਸੀ, ਇਸ ਵਾਸਤੋਂ 
ਦਰਿਆ ਦੋ ਡੂੰਘੇ ਪਾਣੀ ਵਿਚੋ ਗਾਗਰ ਭਰਦੇ ਸਨ, ਅਤੇ ਇਸ ਤਰ੍ਹਾਂ 
ਖੜੋ-ਖੜੋਤੇ ਸੰਖੇ ਹੀ ਗਾਗਰ ਸਿਰ ਉਤੇ ਧਰ ਲੈਦੇ ਸਨ । ਭਰੀ ਹੋਈ 
ਗਾਗਰ ਤਿੰਨ ਕੋਹ ਪੈੱਡਾ ਸਿਰ ਉਤੇ ਚੁੱਕ ਕੇ ਲਿਆਉਣੀ ਭੀ ਕੋਈ ਸੌਖੀ 
ਖੋਡ ਨਹੀ" ਸੀ, ਰਾਹ ਵਿਚ ਦਮ ਲੈਣਾ ਪੈਦਾ ਸੀ । ਇਸ ਸੌਖ ਵਾਸਤੇ 
ਉਹਨਾਂ ਨੇ ਅੱਧ ਕੁ ਵਾਟੇ ਦਮ ਲੈਣ ਲਈ ਇਕ ਦਮਦਮਾ (ਉੱਚਾ ਥੜਾ) 
ਬਣਾ ਲਿਆ ਹੋਇਆ ਸੀ, ਜਿਥੇ ਖਲੋਤੇ ਹੀ ਗਾਗਰ ਸਿਰ” ਲਾਹ ਕੇ ਰੱਖ 
ਲੋੱਦੇ ਸਨ, ਅਤੇ ਵਿਸਹੁਣੀ ਕੱਢ ਕੇ ਮੁੜ ਖਲੋਤੇ ਹੀ ਸਿਰ ਉਤੋਂ ਰਖ ਲੈਦੇ 
ਸਨ । ਆਲਸ ਉਹਨਾਂ ਦੇ ਕਿਤੋਂ ਨੇੜੇ ਨਹੀ” ਸੀ ਢੁਕਦਾ, ਦਿਨ ਦੋ ਵੇਲੋਂ 
ਲੰਗਰ ਦੀ ਸੇਵਾ ਕਰਦੇ ਸਨ । ਲੰਗਰ ਦੇ ਭਾਂਡੇ ਮਾਂਜਣੇ, ਬਾਲਣ 
ਲਿਆਉਣਾ, ਪਾਣੀ ਢੋਣਾ, ਗਰਮੀ ਦੀ ਰੁੱਤੇ ਲੋੜ ਅਨੁਸਾਰ ਪੱਖਾ ਝਲਣਾ, 
ਗੱਲ ਕੀ ਗੁਰੂ-ਦਰ ਤੇ ਆਏ ਬੈਦਿਆਂ ਦੀ ਹਰੇਕ ਸਰੀਰਕ ਲੌੜ ਪੂਨੀ 
ਕਰਨੀ ਉਹਨਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਿਆ ਹੋਇਆ 
ਸੀ । ਨਿਰਾ ਇਹ ਨਹੀ" ਸੀ, ਹੱਥ ਪਿਆਰੇ ਦੀ ਇਸ ਕਾਰ ਵੱਲ ਤੇ ਚਿੱਤ 
ਕਰਤਾਰ ਵੱਲ ਰਹਿੰਦਾ ਸੀ । ਉਹਨਾਂ ਦੋ ਹਿਰਦੇ ਵਿਚ ਗੁਰੂ ਨਾਨਕ 
ਪਾਤਸ਼ਾਹ ਦੀ ਬਾਣੀ ਦਾ ਭੀ ਇਹ ਇਕ ਅਜਬ ਇਸ਼ਕ ਪੈਦਾ ਹੋਇਆ । 


੯ 


ਇਹ ਇਸ਼ਕ ਹੀ ਤਾਂ ਧੂਹ ਕੇ ਲਿਆਇਆ ਸੀ । ਹੱਥਾਂ ਦੀ ਕਾਰ ਦੇ ਨਾਲ 
ਨਾਲ ਇਹ ਭੀ ਬੇ-ਮਿਸਾਲ ਕਰ ਵਿਖਾਇਓ ਨੇ । ਸੈਗਤਾਂ ਦੀ ਸੇਵਾ ਤੋਂ 
ਜਿਹੜਾ ਭੀ ਵਿਹਲਾ ਵੇਲਾ ਮਿਲਦਾ ਸੀ, ਗੁਰੂ ਅੰਗਦ ਸਾਹਿਬ ਪਾਸੋ` ਲੈ 
ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸਨ । ਸਾਰੀ ਬਾਣੀ 
ਦਾ ਸੰਗ੍ਰਹਿ ਗੁਰੂ ਅੰਗਦ ਦੇਵ ਜੀ ਪਾਸ ਮੌਜੂਦ ਤਾਂ ਸੀ ਹੀ । ਆਖ਼ਰ ਜਦੋ" 
ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੋਵਾਰੀ ਉਹਨਾਂ ਦੇ ਸਪੁਰਦ 
ਕੀਤੀ ਤਾਂ ਇਸੇ ਇਸ਼ਕ ਤੇ ਅਭਿਆਸ ਨੇ ਹੀ ਉਹਨਾਂ ਦੇ ਅੰਦਰ ਭੀ 
ਇਲਾਹੀ-ਕਾਵਿ ਦੀਆਂ ਤਰਬਾਂ ਹਿਲਾ ਦਿੱਤੀਆਂ ਸਨ, ਅਤੇਂ ਚੁਹੱਤਰ 
ਸਾਲਾਂ ਦੀ ਬਿਰਧ ਉਮਰੇ ਉਹਨਾਂ ਨੂੰ ਉੱਚੀ ਚੋਟੀ ਦਾ ਰੱਬੀ ਕਵੀ ਬਣ 
ਦਿੱਤਾ ਸੀ । 

ਹਾੜ ਹੋਵੇ, ਸਿਆਲ ਹੋਵੇ, ਹਨੇਰੀ _ਹੌਵੇ, ਮੀਹ ਹੋਵੇ, 
ਅੱਧੀ ਰਾਤੇ ਬਿਆਸਾ ਤੋ" ਪਾਣੀ ਦੀ ਗਾਂਗਰ ਲਿਆਉਣ ਵਾਲ਼ੇ ਨੇਮ 
ਵਿਚ (ਗੁਰੂ) ਅਮਰਦਾਸ ਜੀ ਨੇ ਕਦੇ ਫ਼ਰਕ ਨਾ ਪੈਣ ਦਿੱਤਾ । 
ਜਿਉ” ਜਿਉ” ਉਮਰ ਵਡੇਰੀ ਹੁੰਦੀ ਜਾਏ, ਸਰੀਰਕ _ਬਲ ਘਟਦਾ 
ਜਾਣਾ ਇਕ ਕੁਦਰਤੀ ਨਿਯਮ ਹੈ, (ਗੁਰੂ) ਅਮਰਦਾਸ ਜੀ ਉਤੇ ਭੀ 
ਇਸ ਨਿਯਮ ਦਾ ਅਸਰ ਪੈਣਾ ਹੀ ਸੀ । ਕਈ ਵਾਰੀ ਹਨੇਰੇ ਵਿਚ 
ਠੇਡੇ ਖਾਧੇ ਹੋਣਗੇ, ਪ੍ਰੋਮ ਦੀ ਸਾਰ ਨਾ ਜਾਨਣ ਵਾਲਿਆਂ ਨੇ ਉਹਨਾਂ 
ਠੇਡਿਆਂ ਉਤੇ ਹਾਸਾ ਭੀ ਕਈ ਵਾਰੀ ਕੀਤਾ ਰੋਵੇਗਾ_ ਪਰ ਲੋਕਾਂ ਦਾ 
ਕੋਈ ਹਾਸਾ-ਮਖ਼ੌਲ (ਗੁਰੂ) ਅਮਰਦਾਸ ਜੀ ਦੇ ਇਸ ਇਸ਼ਕ-ਪੰਧ ਵਿਚ 
ਠੇਡਾ ਨਾ ਮਾਰ ਸਕਿਆ । ਸਿੱਖ-ਇਤਿਹਾਸ ਨੇ ਅਜਿਹੇ ਇਕੋ ਮਮੌਲ ਦਾ 
ਜ਼ਿਕਰ ਕੀਤਾ ਹੈ ਜਦੋਂ ਇਕ ਹਨੋਤੀ ਸਿਆਲੀ ਰਾਤੇ ਮੀਹ ਵਰ੍ਹਦੇ ਵਿਚ 
ਭਰੀ ਗਾਗਰ ਲਈ ਆਉ ਦੇ ਖਡੂਰ ਦੇ ਜੁਲ'ਹਿਆਂ ਦੀ ਖੱਡੀ ਵਿਚ 
ਆਪ ਠੌਡਾ ਖਾ ਕੇ ਡਿੱਗ ਪਏ ਸਨ । ਖੜਕ ਸੁਣ ਕੇ ਜੁਲ ਹੇ ਨੇ ਆਪਣੀ 
ਵਹੁਟੀ ਤੋ ਪੁੱਛਿਆ ਕਿ ਖੜ ਕ ਕਿਹਾ ਹੋਇਆ ਹੈ, ਅਗੋ ਜੁਲਾਹੀ ਨੇ 
ਆਖਿਆ ਕਿ ਇਹ ਉਹੋ ਹੀ ਨਿਥਾਵਾਂ ਹੋਵੇਗਾ, ਜੋ ਰਾਤ ਭੀ ਚੈਨ ਨਹੀ” 


੧੦੨ 


੬. 
੭ 


ਲੈਦਾ । ਇਹ ਜ਼ਿਕਰ ਸੈਨ ੧੫੫੨ ਦਾ ਹੈ, ਜਦ ਇਹਨਾਂ ਦੀ ਉਮਰ 
ਤਿਹੱਤਰ ਸਾਲਾਂ ਦੀ ਹੋ ਗਈ ਸੀ । ਅੱਪੜਦੀ ਅੱਪੜਦੀ ਜੁਲਾਹੀ ਦੀ 
ਇਹ ਬੋਲੀ ਗੁਰੂ ਅੰਗਦ ਸਾਹਿਬ ਤਕ ਭੀ ਜਾ ਅੱਪੜੀ, ਅੱਗੇ ਭੀ ਕਈ 
ਅਜਿਹੀਆਂ ਪਹੁੰਚਦੀਆਂ ਹੀ ਹੋਣਗੀਆਂ । ਗੁਰੂ ਦੇ ਬਚਨਾਂ ਵਿਚ ਅਡੋਲ 
ਸਿਦਕ, ਗੁਰੂ ਅਤੇ ਖ਼ਲਕਤ ਦੀ ਸੋਵਾ ਲਈ ਕਰੜੀ 'ਪਾਲ, ਲੋਕਾਂ ਦੇ 
ਮੇਹਣੇ-ਹਾਸੇ ਵਲੋ` ਬੋ-ਪਰਵਾਹੀ ਤੇ ਠੰਡਾ ਜਿਗਰਾ-ਇਹਨਾਂ ਗੁਣਾਂ ਨੰ 
ਗੁਰੂ ਅੰਗਦ ਸਾਹਿਬ ਨੂੰ ਯਕੀਨ ਕਰਾ ਦਿੱਤਾ ਕਿ ਗੁਰਹ ਨਾਨਕ ਦੇਵ ਜੀ 
ਦੀ ਸੋੱਪੀ ਜ਼ਿੰਮੇਵਾਰੀ ਦਾ ਭਾਰ (ਗੁਰੂ ਰੋ) ਅਮਰਦਾਸ ਜੀ ਹੀ ਚੁੱਕਣ-ਯੋਗ 
ਹਨ । ੧ ਮਾਘ ਸੰਮਤ ੧੬੦੮ (ਜਨਵਰੀ ਸੈਨ ੧੫੫੨) ਨੂੰ ਜਾਰੀ ਸੰਗਤ 
ਦੇ ਸਾਹਮਣੇ ਗੁਰੂ ਅੰਗਦ ਸਾਹਿਬ ਨੇ (ਗੁਰੂ) ਅਮਰਦਾਸ ਜੀ ਨੂੰ ਗੁਰੂ 
ਥਾਪ ਦਿੱਤਾ, ਆਪਣੀ ਬਾਣੀ ਤੋਂ ਭਗਤ-ਬ'ਣੀ ਸਮੇਤ ਗੁਰੂ ਨਾਨਕ ਦੇਵ 
ਜੀ ਦੀ ਸਾਰੀ ਬਾਣੀ ਇਹਨਾਂ ਦੇ ਹਵਾਲੇ ਕਰ ਦਿੱਤੀ, ਅਤੇ ਬਚਨ ਕੀੜਾ 
ਕਿ ਨਿਆਸਰੇ ਤੇ ਨਿਥਾਵੇ` ਸਿਰਫ਼ ਉਹ ਲੋਕ ਹੁੰਦੇ ਹਨ ਜੋ ਦੁਨੀਆ 
ਵਾਲੇ ਕੱਚੇ ਤੇ ਤੋੜ ਨਾ ਨਿਭਣ ਵਾਲੇ ਆਸਰੇ ਭਾਲਦੇ ਹਨ। ਜਿਨ੍ਹਾਂ 
ਦੀ ਟੇਕ ਗੁਰੂ ਤੇ ਕਰਤਾਰ ਹੋਵੇ, ਉਹ ਪੱਕੇ ਆਸਰੇ ਵਾਲੇ ਹੋ ਕੇ 
ਦੂਜਿਆਂ ਲਈ ਭੀ ਆਸਰਾ ਬਣਦੇ ਹਨ । ਸੋ, ਗੁਰੂ ਅਮਰਦਾਸ ਨਿਥਾਵਿਆਂ 
ਦਾ ਥਾਂ ਹੈ, ਅਤੇ ਨਿਆਸਰਿਆਂ ਦਾ ਆਸਰਾ ਹੈ । 


ਪਰਚਾਰ-ਕੇ-ਦਰ ਗੋ ਇੰਦਵਾਲ- 


ਗੁਰੂ ਅੰਗਦ ਦੇਵ ਜੀ ੩ ਵੈਸਾਖ ੧੬੦੯ (੨੯ ਮਾਰਚ ਸੋਨ 
੧੫੫੨) ਨੂੰ ਜੌਤੀ ਜੌਤਿ ਸਮਾਏ ਸਨ। ਉਸ ਦਿਨ ਤੋ ਇਹ ਜਿੰਮੇਵਾਰੀ 
ਗੁਰੂ ਅਮਰਦਾਸ ਜੀ ਨੇ ਚੁੱਕ ਲਈ, ਅਤੇ ਸਿੱਖ ਧਰਮ ਦੇ ਪਰਚਾਰ ਦਾ 
ਕੇਂਦਰ ਖਡੂਰ ਦੋ ਥਾਂ ਗੋਇੰਦਵਾਲ ਜਾ ਬਣਾਇਆ । ਇਹ ਨਗਰ 
ਬਿਆਸਾ ਦੇ ਕੰਢੇ ਗੁਰੂ ਅੰਗਦ ਸਾਹਿਬ ਦੇ ਹੁਕਮ ਅਨੁਸਾਰ ਇਹਨਾਂ ਆਪ 
ਹੀ ਵਸਾਇਆ ਸੀ । 


੧੧ 


ਦੂਜਾ ਕਾਂਡ 
ਸੈਨ ੧੫੫੨ ਤੋ` ੧੫੫੮ ਤਕ 


ਬੀਬੀ ਭਾਨੀ ਜੀ ਦੀ ਸ਼ਾਦੀ- 


ਗੁਰੂ ਅਮਰਦਾਸ ਜੀ ਦੀ ਲੜਕੀ ਬੀਬੀ ਭਾਨੀ ਵਿਆਹੁਣ- 
ਯੋਗ ਹੋ ਗਈ । ਲੜਕੀ ਵਾਸਤੇ ਸੁਚੱਜਾ ਜੀਵਨ-ਸਾਥੀ ਢੂਡਣਾ ਸਾਡੇ 
ਦੇਸ਼ ਵਿਚ ਮਾਪਿਆਂ ਲਈ ਇਕ ਬੜੀ ਭਾਰੀ ਜ਼ਿੰਮੇਵਾਰੀ ਹੈ । ਜਿਉ- 
ਜਿਉਂ ਧੀ ਗੁੱਡੀਆਂ-ਪਟੋਲਿਆਂ ਵਾਲੀ ਉਮਰੋ' ਅਗਾਂਹ ਲੰਘਦੀ ਹੈ, 
ਮਾਪੇ ਚੁਫੋਰੇ ਅੱਖਾਂ ਖੋਲ੍ਹ ਕੇ ਆਪਣੇ ਸਾਕਾਂ ਅੰਗਾਂ ਦੇ ਬੱਚਿਆਂ 
ਗਹੁ ਨਾਲ ਵੇਖਦੇ ਹਨ ਅਤੇ ਆਪਣੇ ਮਨ ਵਿਚ ਮਿੱਥਾਂ ਮਿੱਥਦੇ 
ਰਹਿੰਦੇ ਹਨ । ਗੁਰੂ ਅਮਰਦਾਸ ਜੀ ਨੇ ਸੌਨ ੧੫੪੧ ਵਿਚ 
ਭਾਈ ਜੇਠਾ ਜੀ ਨੂੰ ਵੇਖਿਆ, ਜਦੋ ਉਹਨਾਂ ਦੇ ਪਿਤਾ ਦੇ ਚਲਾਣੇ ਤੋਂ 
ਨਾਨੀ ਉਹਨਾਂ ਨੂੰ ਬਾਸਰਕੇ ਲੈ ਆਈ ਸੀ । ਚਿਹਰੇ ਤੋ ਬੜੇ ਹੋਣਹਾਰ 
ਅਤੇ ਬੋਲ-ਚਾਲ ਤੋ" ਬਹੁਤ ਪਿਆਰੇ ਦਿੱਸੇ । ਇਸੇ ਕਰਕੇ ਸੈਨ ੧੫੪੬ 
ਵਿਚ ਉਹਨਾਂ ਨੂੰ ਗੋਇੰਦਵਾਲ ਲੈ ਆਏ ਸਨ । ਇਥੇ ਆ ਕੇ 
ਗੁਰੂ-ਦਰ ਦੀ ਸੇਵਾ, ਲੰਗਰ ਦੀ ਸੇਵਾ ਅਤੇਂ ਸੈਗਤਾਂ ਦੀ ਸੇਵਾ ਵਿਚ ਤਾਂ 
ਸਾਂਝ-ਪਿਆਰ ਹੋਰ ਭੀ ਵਧੀਕ ਵਧਦਾ ਗਿਆ । (ਗੁਰੂ) ਅਮਰਦਾਸ ਜੀ ਦੀ 
ਰਾਹੀ" ਹੀ ਗੁਰੂ ਅੰਗਦ ਸਾਹਿਬ ਦੇ ਵੇਲੋਂ ਭਾਈ ਜੇਠਾ ਜੀ ਦਾ ਜੀਵਨ 
ਗੁਰ-ਮਰਜ਼ੀ ਵਾਲੇ ਸੱਚੋ ਵਿਚ ਢ਼ਲਦਾ ਰਿਹਾ । ਜਦੋ' ਗੁਰੂ ਅਮਰਦਾਸ ਜੀ 
ਸੈਨ ੧੫ ੫੨ ਵਿਚ ਗੁਰੂ ਬਣੇ, ਭਾਈ ਜੇਠਾ ਜੀ ਦੀ_ ਉਮਰ ੧੮ ਸਾਲਾਂ 
ਦੀ ਹੋ ਚੁਕੀ ਸੀ । ਸੈਨ ੧੫੫੩ ਵਿਚ ਸਤਿਗੁਰੂ ਜੀ ਨੇ ਬੀਬੀ ਭਾਨੀ ਜੀ 
ਦੀ ਸ਼ਾਦੀ ਭਾਈ ਜੇਠਾ (ਗੁਰੂ ਰਾਮਦਾਸ) ਜੀ ਨਾਲ ਕਰ ਦਿੱਤੀ । 


ਰੀ 


੧੨ 


ਦੁਨਿਆਵੀ ਮਾਪਿਆਂ ਲਈ ਪੂਰਨੇ- 


ਦੁਨੀਆ ਦੇ ਦ੍੍‌ਿਸ਼ਟੀ-ਕੋਣ ਤੋ' ਭਾਈ ਜੇਠਾ ਜੀ ਯਤੀਮ ਸਨ 1 
ਖ਼ ਉਹਨਾਂ ਦੀ ਕੋਈ ਜਾਇਦਾਦ ਭੀ ਨਹੀ” ਸੀ, ਕੋਈ ਸਰਦੇ-ਪੁੱਜਦੇ 
ਭਰਾ ਭੀ ਨਹੀ" ਸਨ । ਮਾਪਿਆਂ ਦੇ ਇਕੋ ਇਕ ਪੁੱਤਰ ਤੇ ਉਹ ਭੀ 
ਯਤੀਮ । ਪਰ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ _ਹੋਣਹਾਰਤਾ 
ਵੇਖੀ, ਉਹਨਾਂ ਦਾ ਜੀਵਨ ਵੇਖਿਆ । ੭ ਸਾਲਾਂ ਦੀ ਉਮਰ ਤੋਂ” 
੧੯ ਸਾਲਾਂ ਦੀ ਉਮਰ ਤਕ ੧੨ ਸਾਲ ਆਪਣੇ ਸਾਹਮਣੇ ਪਲਦਾ- 
ਪਲਰਦਾ ਵੇਖਿਆ, ਤੋਂ ਹਰ ਤਰ੍ਹਾਂ ਆਪਣੀ ਲੜਕੀ ਲਈ ਯੋਗ ਵਰ 
ਜਾਣਿਆ । ਮਾਇਆ ਦਾ ਸਾਥ ਰੌਛਾ ਸਾਥ ਹੈ । ਸਿਹਤ, ਗੁਣ, 
ਆਚਰਨ, ਸੁਭਾਉ-ਇਹ ਸਨ ਗੱਲਾਂ ਵੇਖਣ ਵਾਲੀਆਂ, ਜੋ ਗੁਰੂ 
ਅਮਰਦਾਸ ਜੀ ਨੇ ਵੇਖੀਆਂ, ਆਪ ਵੇਖੀਆਂ, ਤੇ ਦੁਨੀਆ ਦੇ ਹੋਰ 

ਮਾਪਿਆਂ ਲਈ ਪੂਰਨੇ ਪਾ ਦਿੱਤੇ । 

` ਗੋਇੰਦਵਾਲ ਦੀ ਰੌਣਕ- 

ਖਡੂਰ ਸਾਹਿਬ ਦੇ ਥਾਂ ਸਿੱਖ-ਧਰਮ ਦਾ ਕੇਦਰ ਗੋਇੰਦਵਾਲ 
ਬਣ ਜਾਣ ਤੇ ਸਿੱਖਾਂ ਦੀ ਆਵਾਜਾਈ ਗੋਇੰਦਵਾਲ ਹੋ ਗਈ _। 
ਸਿਖਾਂ ਦੀ ਗਿਣਤੀ ਭੰ` ਦਿਨੋ-ਦਿਨ ਵਧਦੀ ਜਾ ਰਹੀ ਸੀ । ਇਹ 
ਨਗਰ ਹੈ ਸੀ ਭੀ ਸ਼ਾਹੀ ਸੜਕ ਉਤੇ । ਵਪਾਰ ਵੀ ਵੱਧਣ ਲੱਗ 
ਪਿਆ, ਤੋਂ ਹੋਰ ਕਈ ਲੋਕ ਭੀ ਇਥੇਂ ਆ ਵੱਸੇ । ਇਸ ਨੂੰ ਬਣਿਆਂ 
ਅਜੇ ਥੋੜੇ ਹੀ ਸਾਲ ਹੋਏ ਸਨ, ਨਗਰ ਦੇ ਮਕਾਨ ਇਤਨੇ ਨਹੀ” 
ਸਨ ਕਿ ਇਸ ਵਧ ਰਹੀ ਵੱਸੋ ਲਈ ਕਾਫ਼ੀ ਹੋ ਸਕਣ । ਨਵੀਆਂ 
, ਇਮਾਰਤਾਂ ਵਾਸਤੇ _ਇਮਾਰਤੀ ਲੱਕੜੀ ਦੀ ਲੌੜ ਸੀ । ਗੁਰੂ 
ਅਮਰਦਾਸ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਲੱਕੜੀ ਵਾਸਤੇ 
ਕਾਂਗੜੇਂ ਦੇ ਇਲਾਕੇਂ ਵਿਚ ਹਰੀਪੁਰ ਭੇਜਿਆ । ਹਰੀਪੁਰ ਦਾ ਰਾਜਾ ਅਤੇ 
ਉਥੋ" ਦੇ ਬਾਕੀ ਲੌਕ ਬੈਰਾਗੀ ਸਾਧੂਆਂ ਦੇ ਚੋਲੇ ਸਨ, ਤੋਂ ਇਕਾਦਸ਼ੀ 


੧੩ 


ਆਦਿਕ ਵਰਤ ਰੱਖਦੇ ਸਨ । ਭਾਈ ਸਾਵਣ ਮੱਲ ਅਤੇਂ ਉਸ ਦੇ ਸਾਥੀ 
ਗੁਰ-ਸਿੱਖਾਂ ਦੀ _ ਰੋਜ਼ਾਨਾ _ਰਹਿਣੀ-ਬਹਿਣੀ ਉਹਨਾਂ ਲੋਕਾਂ ਨੂੰ 
ਪਹਿਲਾਂ ਪਹਿਲਾਂ ਓਪਰੀ-ਓਪਰੀ ਜਾਪੀ _। ਪਰ _ ਜਿਉਂ-ਜਿਉ” 
ਗੁਰੂ ਅਮਰਦਾਸ ਜੀ ਦੇ ਸਿੱਖਾਂ ਨਾਲ ਪਹ ੜੀਆਂ ਨੂੰ ਵਾਹ _ਪਿਆ, ਢ 
ਉਹਨਾਂ ਉਤੇ ਇਹਨਾਂ ਦੇ ਸਦਾ ਜੀਵਨ ਦਾ ਬੜਾ ਅਸਰ ਪਿਆ । 
ਹਰੀਪੁਰ ਦਾ ਰਾਜਾ ਸਤਿਗੁਰੂ ਜੀ ਦਾ ਸਿੱਖ ਬਣਿਆ । ਗੋਇੰਟਵਾਲ 
ਦੀਆਂ ਨਵੀਆਂ ਇਮਾਰਤਾਂ ਵਾਸਤੇ ਲੱਕੜੀ ਭਿਜਵਾਣ ਵਿਚ ਉਸ ਨੇ 
ਬੜੀ ਸੇਵਾ-ਸਹਾਇਤਾ ਕੀਤੀ । ਜਦੋ ਭਾਈ ਸਾਵਣ ਮੱਲ ਵਾਪਸ 
ਗੋਇੰਦਵਾਲ ਆਏ ਤਾਂ ਉਹ ਰਾਜਾ ਭੀ ਆਪਣੇ ਪਰਵਾਰ ਸਮੋਤ 
ਦਰਸ਼ਨ ਨੂੰ ਆਇਆ _। ਇਹ ਜ਼ਿਕਰ ਸੋਨ ੧੫੫੬ (ਸੰਮਤ 
੧੬੧੩) ਦਾ ਹੈ । 


ਗੁਰੂ ਕਾ ਲੰਗਰ- 


ਅਸੀ ਪਿਛੋ ਵੇਖ ਆਏ ਹਾਂ ਕਿ ਹਿੰਦੂ ਸਮਾਜ ਵਿਚ ਪਏ ` 
ਛੂਤ-ਛਾਤ ਦੇ ਰੋਗ ਨੂੰ ਦੂਰ ਕਰਨ ਵੱ5 ਗੁਰੂ ਨਾਨਕ ਦੇਵ ਜੀ ਖਾਸ 
ਧਿਆਨ ਦੇਦੇ ਰਹੇ । ਉਹਨਾਂ ਦੇ ਹੀ ਪੂਰਨਿਆਂ ਉਤੇ ਤੁਰ ਕੇ 
ਗੁਰੂ ਅੰਗਦ ਸਾਹਿਬ ਨੇ ਲੰਗਰ ਚਲਾਇਆ ਹੋਇਆ ਸੀ, ਜਿਸ ਵਿਚ 
ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ ਕਿ ਕਿਸੇ ਵੀ ਆਏ 
ਪਰਦੇਸੀ ਨਾਲ ਕੋਈ ਹੌਲਾ ਸਲੂਕ ਨਾ ਹੋਵੇ । ਗੁਰੂ ਅਮਰਦਾਸ ਜੀ ਨੇ ਭੀ 
ਉਹਨਾਂ ਹੀ ਲੀਹਾਂ ਉਤੇ ਇਸ ਉੱਦਮ ਨੂੰ ਜਾਰੀ ਰੱਖਿਆ । ਕਿਸੇ ਭੀ 
ਜਾਤਿ-ਵਰਨ ਦਾ ਮਨੁੱਖ ਹੋਵੇ, ਸਭ ਨੂੰ ਇਕੋ ਪੰਗਤ ਵਿਚ ਬਿਠਾ ਕੇ 
ਪਰਸ਼ਾਦ ਛਕਾਇਆ ਜਾਂਦਾ ਸੀ । ਗ਼ਰੀਬ ਜ'ਤੀਆਂ ਉਤੇ ਹੋ ਰਹੀ 
ਵਧੀਕੀ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ _ਜੀ ਨੇ ਇਕ ਹੋਰ ਨਵਾਂ 
ਕਦਮ ਪੁੰ'ਟਆ । ਉਹਨਾਂ ਹੁਕਮ ਦਿੱਤਾ ਕਿ ਸੈਗਤ ਵਿਚ ਦੀਵਾਨ 
ਵਿਰ ਸਿਰਫ ਉਹਨਾਂ ਲੋਕਾਂ ਨੂ ਬੈਠਣ ਦੀ ਆਗਿਆ ਮਿਲੇਗੀ, ਜੋ 


੧੪੩ 


ਗੁਰੂ ਕੇ ਲੰਗਰ ਵਿਚ ਸਭ ਨਾਲ ਰਲ ਕੇ ਇਕੋ ਪੰਗਤ ਵਿਚ ਰੌਟੀ 
ਖਾਣ । ਆਖ਼ਰ ਦੀਵਾਨਾਂ ਵਿਚ _ ਭੀ ਤਾਂ ਨਿੱਤ ਇਹੀ ਸਿਖਿਆ 
_ ਦਿੱਤੀ ਜਾ ਰਹੀ ਸੀ ਕਿ ਕਿਸੇ ਭੀ ਬੋਦੇ ਨੂੰ ਨੀਵਾਂ ਨਾ ਸਮਝ, ਕਿਸੇ ਨੂੰ ਭੀ 
ਸ਼ੂਦਰ ਸ਼ੂਦਰ ਆਖ ਕੇ ਨਾ ਦੁਰਕਾਰੋ । ਇਸ ਸਿਖਿਆ ਨੂੰ ਵਧੀਕ ਅਮਲੀ 
ਸ਼ਕਲ ਵਿਚ ਲਿਆਉਣ ਲਈ ਗੁਰੂ ਅਮਰਦਾਸ ਜੀ ਨੇ ਸੈਗਤ ਅੜੇ 
ਲੰਗਰ ਦੀ ਡੂੰਘੀ_ ਸਾਝ ਬਣਾਣ ਵਾਸਤੇ ਇਕੋ ਪੰਗਤ ਵਾਲੀ ਇਹ 
ਵਧੀਕ ਕਰੜਾਈ ਕਰ ਦਿੱਤੀ । 

ਗੱਦੇ ਨੇ ਸਤਿਗੁਰੂ ਜੀ ਦੀ ਸਹਾਇਤਾ ਨਾਲ ਇਹ ਨਗਰ 
ਵਸਾ ਕੇ ਆਪਣੀ ਬਰਾਦਰੀ ਦੇ ਕਈ ਭਰਾ ਇਥੇ ਲਿਆ ਵਸਾਏ 
ਸਨ । ਬ੍ਰਾਹਮਣਾਂ ਦੇ ਭੀ ਕਈ ਟੱਬਰ ਆ ਵੱਸੇ ਸਨ । ਇਹਨਾਂ 
ਉੱਚ-ਜਾਤੀਏ ਲੋਕਾਂ ਨੂੰ ਇਹ ਗੱਲ ਪਸੰਦ ਨਾ ਆਈ ਕਿ ਚੂਹੜੇ, 
ਚਮਾਰ ਅਤੇ ਖੱਤਰੀ ਬ੍ਰਹਮਣ ਸਭ ਇਕੋ ਕਤਾਰ ਵਿਚ ਬੈਠ ਕ ਰੋਟੀ 
ਖਾਣ । ਸਦੀਆਂ ਦੇ ਪੈਰਾਂ ਹੇਠ ਲਤਾੜੇ ਗਰੀਬਾਂ ਨੂੰ ਇਹ ਲੌਕ ਭਲਾ 
ਕਿਵੇਂ ਆਪਣੇ ਕੋਲ ਬੈਠਣ ਦੇਣ ? ਬ੍ਰਾਹਮਣਾਂ ਤੇ ਖੱਤ੍ਰੀਆਂ ਨੇ 
ਸਹਿਜੇ-ਸਹਿਜੇ ਇਸ _ਗੱਲੋ` ਗੁਰੂ ਅਮਰਦਾਸ ਜੀ ਦੀ ਵਿਰੋਧਤਾ 
ਕਰਨੀ ਸ਼ੁਰੂ ਕਰ ਦਿੱਤੀ । ਦੂਰ ਨੇੜੇ ਦੇ ਪਿੰਡਾਂ-ਨ ਗਰਾਂ ਦੇ ਬ੍ਰਾਹਮਣਾਂ 
ਖੱਤੀਆਂ ਦੋ ਵਿਚ ਇਹ ਗਿਲ ਹਣੋਂ ਸ਼ੁਰੂ ਹੋ ਗਏ ਕਿ ਗੁਰੂ ਅਮਰਦਾਸ ਜੀ 
ਸ਼ਾਸਤਰਾਂ ਦੀ ਮਰਯਾਦਾ ਉਲੋਘ ਕੇ ਸਭ ਸ਼ੈਕਰ ਵਰਨ ਕਰੀ ਜਾ ਰਹੇਂ. 
ਹਨ ।ਪਰ ਇਹਨਾਂ ਲੋਕਾਂ ਦੀ ਵਿਰੋਧਤਾ ਲੰਗਰ ਦੀ ਮਰਯਾਦਾ ਵਿਚ 
ਕੋਈ ਰੋਕ ਨਾ ਪਾ ਸਕੀ । ਇਹ ਨਿਯਮ ਜਾਰੀ ਹੀ ਰਿਹ' ਕਿ ਸੈਗਤ 
ਵਿਚ ਉਹੀ ਬੈਠ ਸਕੇਗਾ ਜੋ ਲੰਗਰ ਵਿਚੇ ਪੰਗਤ _ਵਿਚ ਬੈਠ ਕੇ 
ਪਰਸ਼ਾਦ ਛਕੌਗਾ । ਸਿੱਖ ਇਤਿਹਾਸ ਵਿਚ ਇਕ ਪੰਡਤ ਮਾਈਦਾਸ 
ਦਾ ਜ਼ਿਕਰ ਆਉਦਾ ਹੈ, ਜਿਸ ਨੇ ਪਹਿਲਾਂ ਤਾਂ ਪੰਤਤ ਵਿਚ ਬੇਠ ਕੇ ਰੋਟੀ 
ਖਾਣ ਤੋ` ਕੁਝ ਸੋਕੋਚ ਕੀਤਾ, ਪਰ ਜਦੋ ਉਸ ਨੂੰ ਇਹ ਪਤਾ ਲੱਗਾ ਕਿ 
ਗੁਰੂ-ਦਰ ਤੇਂ ਅਪੜਨ ਲਈ ਬੰਦਿਆਂ ਤੌ ਇਹ ਘ੍ਰਿਣਾ ਦੂਰ ਕਰਨੀ 


੧੫ 


ਹੀ ਪਏਗੀ, ਤਾਂ ਉਸ ਨੇ ਛੂਤ-ਛਾਤ ਤੇ ਭਰਮ ਮਿਟਾਂ ਲਏ । ਇਸ ਦ। 
ਸਿੱਟਾ ਇਹ ਨਿਕਲਿਆ ਕਿ ਗੁਰੂ ਦਰ ਤੇ ਰਹਿ ਕੇ ਸਿੱਖ ਧਰਮ ਵਿਚ 
ਪੱਕਾ ਹੋ ਕੇ ਮਾਈਦਾਸ ਉੱਘੇ ਸਿੱਖਾਂ ਵਿਚ ਗਿਣਿਆ ਜਾਣ ਲੱਗ 
ਪਿਆ । ੨੨ ਮੰਜੀਆਂ ਥਾਪਣ ਵੇਲੋਂ ਸਤਿਗੁਰੂ ਜੀ ਨੇ ਇਕ ਇਲਾਕੇ ਦਾ 
ਪਰਚਾਰਕ ਮਾਈਦਾਸ ਨੂੰ ਭੀ ਮੁਕੱਰਰ ਕੀਤਾ । 


ਗੁਰਿਆਈ ਦਾ ਦਾਅਵੇਦਾਰ- 


ਗੁਰੂ ਅੰਗਦ ਦੋਵ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ 
ਪੂਰਨਿਆਂ ਉਤੇ ਤੁਰ ਕੇ ਸਾਰੀ ਉਮਰ ਖਡੂਰ ਵਿਚ ਲੌਗਰ ਜਾਰੀ 
ਰੱਖਿਆ, ਜਿਥੇ ਊਚ-ਨੀਚ ਗਰੀਬ-ਅਮੀਰ ਸਭ ਨੂੰ ਇਕੋ ਪੰਗਤ ਵਿਚ 
ਬਿਠਾ ਕੇ ਛੂਤ-ਛਾਤ ਦਾ ਸਮਾਜਿਕ ਰੈਗ ਦੂਰ ਕਰਨ ਦੇ ਜਤਨ ਕੀਤੇ 
ਜਾਂਦੇ ਰਹੇ । ਉਹਨਾਂ ਹੀ ਲੀਹਾਂ ਉਤੇ ਗੁਰੂ ਅਮਰਦਾਸ ਜੀ ਤੁਰੇ । ਇਹ 
ਕੁਦਰਤੀ ਗੱਲ ਜੀ ਕਿ ਸ਼ੂਦਰ ਅਖਵਾਂਦੇ ਗਰੀਬ ਲੋਕਾਂ ਦੇ ਦਿਲ ਵਿਚ 
ਗੁਰੂ ਅਮਰਦਾਸ ਜੀ ਵਾਸਤੇ ਪਿਆਰ ਸਤਿਕਾਰ ਬਣੇ । ਮਤਿਗੁਰੂ ਜੀ ਦੀ 
ਵਡਿਆਈ ਚੁਫੇਰੇ ਵਧਣ ਲੱਗੀ । ਗੋਇੰਦਵਾਲ ਤੋ" ਖਡੂਰ ਕੋਈ ਦੂਰ 
ਨਹੀ" ਸੀ । ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਦਾੜੂਹ ਜੀ ਦੋ 
ਮਨ ਵਿਚ ਕਦੇ ਕਦੇ ਇਹ ਖੋਹ ਪੈਣ ਲੱਗ ਪਈ ਕਿ ਜੋ ਮੈ” ਗੁਰੂ 
ਬਣਦਾ ਤਾਂ ਇਹ ਮਾਣ-ਵਡਿਅ/ਈ ਅੱਜ ਮੈਨੂੰ ਮਿਲਦੀ । ਜਦੋ 
ਲੰਗਰ ਦੀ _ਅਭੇਦਤਾ ਦੇ ਕਾਰਨ ਗੋਇੰਦਵਾਲ ਦੋ ਬ੍ਰਾਹਮਣਾਂ ਤੇ 
ਖੱਤ੍ਰੀਆਂ ਨੇ ਗੁਰੂ ਅਮਰਦਾਸ ਜੀ _ਦੀ ਵਿਰੋਧਤਾ ਸ਼ੁਰੂ ਕੀਤੀ, ਤਾਂ 
ਬਾਬਾ ਦਾਤ ਜੀ ਨੂੰ ਕੁਝ ਆਸਾਂ ਭੀ ਬਝਣ ਲੱਗ ਪਈਆਂ | 
ਸਤਿਗੁਰੂ ਜੀ ਦੇ ਮੁਕਾਬਲੇ ਤੇ ਖੜਾ ਹੋਣ ਲਈ ਜਾਤਿ-ਅਭਿਮਾਨੀਆਂ 
ਵਲ” ਚੁੱਕਣਾਂ ਭੀ ਮਿਲਣ ਲੱਗੀਆਂ । ਪੰਜਾਬ ਵਿਚ ਸਮਾ ਭੀ ਸੀ 
ਅਜੇ ਰਾਜ- ਗਰਦੀ ਦਾ । ਅਸੀ ਪਿੱਛੋ ਪੜ੍ਹ ਆਏ ਹਾਂ ਕਿ 
ਸ਼ੋਰ ਸ਼ਾਹ ਸੂਰੀ ਨੇ ੧੭ ਮਈ ਸੈਨ ੧੫੪੦ ਨੂੰ ਕਨੌਜ ਦੇ ਮੈਦਾਨ ਤੇ 


੧੬ 


੭ 


ਹਮਾਯੂ ਨੂ ਭਾਂਜ ਦੇ ਕੇ ਹਿੰਦੁਸਤਾਨ ਤੋ ਭਜਾ ਦਿੱਤਾ ਸੀ । ਸ਼ੇਰ ਸ਼ਾਹ ਨੇ 
ਹਿੰਦੁਸਤਾਂਨ ਵਿਚ ਚਾਰ ਵੱਡੀਆਂ ਸ਼ਾਹੀ ਸੜਕਾਂ ਬਣਵਾਈਆਂ-- 
(੧) ਸੋਨਾਰੰਗਾਉ (ਬੰਗਾਲ) ਤੋਂ ਆਗਰਾ, ਦਿੱਲੀ, ਲਾਹੌਰ, ਪਿਸ਼ੌਰ 
ਤਕ; (੨): ਆਗਰੇ ਤੋਂ” ਮਾਂਡੂ, (੩) ਆਗਰੇ ਤੋ" .ਜੋਧਪੁਰ . ਚੌੜ, 
(੩) ਲਾਹੌਰ ਤੋ" ਮੁਲਤਾਨ ਤਕ । 
ਰ ਕਾਲੰਜਰ ਦਾ ਕਿਲ੍ਹਾ ਸਰ ਕਰਨ ਗਿਆ ਸ਼ੇਰ ਸ਼ਾਹ ਉਥੇ ਹੀ 
ਸਖ਼ਤ ਜ਼ਖ਼ਮੀ ਹੋ ਗਿਆ, ਅਤੇ ੨੨ ਮਈ ਸੰਨ ੧੫੪੫ ਨੂੰ ਉਸ ਦੀ 
ਮੌਤ ਹੋਈ । ਸ਼ੇਰ ਸ਼ਾਹ ਦੀ ਔਲਾਦ ਤਖ਼ਤ ਸਾਂਭ ਨਾਸਕੀ। 
ਰੈ ਨੇ. ਕਾਬਲ ਤੋ" ਆ ਕੇ ਫ਼ਰਵਰੀ ਸੋਨ ,੧੫੫੫ ਵਿਚ 

ਲਾਹੌਰ ਮੱ (ਲਿਆ; ਅਤੋ ਸ਼ੇਰ ਸ਼ਾਹ ਸੂਰੀ ਦੇ ਭਤੀਜੇ ਸਿਕੈਦਰ . ਸੂਰੀ ਨੂੰ 
ਜੂਨ ਵਿਚ ਸਰਹੰਦ ਦੇ ਕੋਲ ਰਣ-ਭੂਮੀ ਵਿਚ ਭਾਂਜ ਦੇ ਕੇ ਜੁਲਾਈ 
ਸੰਨ ੧੫੫੫ ਵਿਚ ਦਿੱਲੀ ਉਤੇ ਕਬਜ਼ਾ ਕਰ ਲਿਆ । ਆਪ ਤਾਂ 
ਉਹ ਦਿੱਲੀ -ਟਿਕਿਆ, ਆਪਣੇ ਪੁੱਤਰ ਅਕਬਰ ਨੂੰ, ਜੌ ਅਜੇ ਮਸਾਂ 
ਤੇਰ੍ਹਾਂ ਸਾਲਾਂ ਦਾ ਸੀ, ਉਸ ਨੂੰ ਪੰਜਾਬ .ਦਾ ਸੂਬੇਦਾਰ ਬਣਾ ਕੇ 
ਨਵੰਬਰ ਵਿਚ 'ਲਾਹੌਰ ਭੇਜਿਆ | ` ਰ 

ਸੋ; ਦਿਲ ਦੀ ਉਮੰਗ, ਬ੍ਰਾਹਮਣਾਂ ਖੱਕ੍ੀਆਂ ਵਲੋ” ਮੱਲੀ 
ਹਲਾ-ਸ਼ੋਰੀ ਅਤੇ ਦੇਸ ਦੀ ਹਾਜਸੀ ਗੜਬੜ--ਇਹਨਾਂ ਸਭਨਾਂ ਦੇ 
ਹੌਸਲੇ ਤੇ ਗੁਰੂ-ਘਰ ਦੇ ਵਿਰੋਧੀ ਕੁਝ ਸਾਥੀਆਂ ਨੂੰ ਨਾਲ ਲੈ ਕੇ 
ਬਾਬਾ ਦਾਤੂ ਜੀ ਗੋਇੰਦਵਾਲ ਆਏ । ਦੀਵਾਨ ਲੱਗਾ ਰੋਇਆ ਸੀ । 


੨੨੫ 


ਗੁਰੂ ਅਮਰਦਾਸ ਜੀ. ਚੌਕੀ ਉਤੋਂ ਬੈਠੇ ਹੋਏ ਸਨ ! ਦਾੜ੍ਹ ਜੀ ਨੇ ਭਰੇ 
ਦੀਵਾਨ. ਵਿਚ ਆ ਕੇ ਸਤਿਗੁਰੂ ਜੀ ਦੇ ਲੱਕ ਵਿਚ ਲੱਤ ਮਾਰ ਕੇ 
ਉਹਨਾਂ ਨੂੰ ਹੇਠਾਂ ਡੇਗ ਦਿੱਤਾ । ਆਪ ਗੁਰਿਆਈ ਦੀ ਗੱਦੀ ਉਤੇ ਬੈਠ 
ਗਏ । ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ਸਤੱਤਰ ਸਾਲਾਂ ਦੇ 
ਨੇੜ-ਤੋੜ ਸੀ । ਆਪਣੇ ਆਪ ਨੂੰ ਸੋਭਾਲ ਕੇ ਉਹਨਾਂ ਬਾਬਾ ਦਾਣ੍ਹ ਜੀ ਦੇ 


_ਧੈਰ ਘੁੱਟਣੇ ਸ਼ੁਰੂ ਕਰ ਦਿੱਤੇ; ਅਤੇ ਖਿਮਾ ਮੰਗੀ ਕਿ ਮੇਰੇ _ਬਿਰਧ 


੨. 


ਉਮਰ ਦੇ ਖਰ੍ਵੇ ਹੱਡਾਂ “ਨਾਲ ਤੁਹਾਡੇ ਨਰਮ ਪੈਰਾਂ ਨੂੰ ਸੱਟ ਲੱਗੀ 
ਹੋਵੇਗੀ । ਸਤਿਗੁਰੂ ਜੀ ਦੀ ਇਸ ਅੱਤ ਦਰਜੇ ਦੀ ਸਹਿਨ-ਸ਼ੀਲਤਾ ਨੂੰ 
ਵੇਖ ਕੇ ਸੈਗਤ ਵਿਚੋ" ਕਿਸੇ ਸਿੱਖ ਨੂੰ ਇਹ ਹਿੰਮਤ ਹੀ ਨਾਂ ਪੈ ਸਕੀ ਕਿ 


ਬਾਬਾ ਦਾਤ ਜੀ ਦੀ ਇਸ ਮੰਦੀ ਕਰਤੂਤ ਨੂੰ ਉੱਠ ਕੇ ਭੌਡ ਸਕੋ । 


ਸਿੱਖ ਸੋਗਤਾਂ ਲਈ ਉਹ ਬੜੇ ਇਮਤਿਹਾਨ ਦਾ ਸਮਾ`ਸੀ । 
ਭਾਵੇ” ਗੁਰੂ ਅੰਗਦ ਦੇਵ ਜੀ ਨੇ ਆਪ ਹੀ ਆਪਣੀ ਹਯਾਤੀ ਵਿਚ 
ਗੁਰੂ ਅਮਰਦਾਸ ਜੀ ਨੂੰ ਗੁਰੂ ਬਣਾਇਆ ਸੀ, ਪਰ _ਅਸਥਾਨਕ 
ਵਿਰੋਧੀਆਂ ਦੀ ਸ਼ਹਿ ਦੇ ਭਰੋਸੇ ਉਤੇ ਬਾਬਾ ਦਾੜੂ ਜੀ ਬਦੌ-ਬਦੀ ਆ 
ਗੁਰੂ ਬਣੇ । ਕੀ ਸਿੱਖ ਇਸ ਉਦਰ ਲੈਣਗੇ ? ਕੀ ਪਿਆਰ ਤੋ 
ਕੁਰਬਾਨੀ ਦੇ ਸੋਮੇ-ਅਸਥਾਨ, ਨੂੰ ਸਿੱਖ ਮੱਥੇ ਟਿਕਾਣੇ ਅਤੇ ਮਾਇਆ 
ਇਕੱਠੀ ਕਰਨ ਦਾ ਵਸੀਲਾ ਬਣਨ ਦੇਣਗੇ $ 


ਬਿਰਧ ਉਮਰੇ ਬਾਰ੍ਹਾਂ ਸਾਲ ਕਰੜੀ ਸੇਵਾ ਵਿਚ ਹੱਡ ਰੋਲਣ 
ਵਾਲ ਮਹਾਂਪੁਰਖ ਦੇ ਅੰਦਰ ਦੁਨਿਆਵੀ _ਵਡੱਪਣ ਦੀ ਤਾਂ ਕੋਈ 
ਲਾਲਸਾ ਹੀ ਨਹੀ” ਸੀ _। ਰਾਤ-ਰਾਤ _ਗੁਰੂ _ਅਮਰਦਾਸ _ਜੀ 
ਗੋਇੰਦਵਾਲ ਤੋ' ਆਪਣੇ ਪਿੰਡ ਬਾਸਰਕੇ ਆ ਗਏ । ਇਥੇ ਭੀ 
ਆਪਣੇ ਆਉਣ ਦੀ ਕਿਸੇ ਨੂੰ ਖ਼ਬਰ ਨਾ ਹੋਣ ਦਿੱਤੀ । ਪਿੰਡੋਂ" ਬ'ਹਰ 
ਸਰਕਾਰੀ ਬੀੜ ਵਿਚ ਇਕ ਕੋਠਾ ਬਣਿਆ ਹੋਇਆ ਸੀ, ਉਸ ਵਿਚ ਜਾ' 
ਟਿਕੇ । ਤੇ, ਇਸ ਤਰ੍ਹਾਂ ਬਾਬਾ ਦਾਤ ਜੀ ਨੂੰ ਖੁਲ੍ਹਾ ਮੌਕਾ ਦੇ ਦਿੱਤੋ ਨੇ ਕਿ 
ਉਹ ਗੁਰੂ ਬਣ ਸਕਣ । ਪਰ ਗੀਂਦੋ ਆਦਿਕ ਚੌਧਰੀਆਂ ਦੇ ਜ਼ੋਰ 
ਪਾਣ ਤੋਂ ਭੀ ਸੋਗਤ ਨੇ ਬਬ ਦਾਤੂ ਜੀ ਨੂੰ ਗੁਰੂ ਮੰਨਣ ਨਾਂਹ ਕਰ 
ਦਿੱਤੀ । ਸਾਰਾ ਦਿਨ _ਜ਼ੋਰ-ਅਜ਼ਮਾਈ ਹੁੰਦੀ ਰਹੀ; ਇਕ ਭੀ 
ਸਿੱਖ ਨੇ ਧੱਕੇ ਨਾਲ ਬਣੇ ਗੁਰੂ -ਵੱਝ ਮੂੰਹ ਨਾ ਕੀਤਾ । ਸਿੱਖ 
ਸਤਿਗੁਰੂ ਜੀ ਦੀ ਭਾਲ ਕਰਦੇ ਕਰਦੇ ਬ'ਸਰਕੇ ਆ ਪਹੁੰਚੇ, ਅਤੇ 
ਬਾਬਾ ਦਾੜੂ ਜੀ ਆਪਣੇ ਆਪ ਵਿਚ ਰੌਲੇਪੈ ਕੇ ਖਤੂਰ ਮੁੜ ਆਏ । 


ਰਿ. 


ਬਾਬਾਂ ਬੁੱਢਾ ਜੀ ਅਤੇ ਹੋਰ ਮੂਖੀ ਸਿਖਾਂ ਨੂੰ ਗੁਰੂ ਅਮਰਦਾਸ ਜੀ 
ਬਾਸਰਕੇ ਤੋ ਮੁੜ ਗੋਇੰਦਵਾਲ ਮੋੜ ਲਿਆਂਦਾ । 


॥94੭ 


ਅਕਬਰ ਪਾਸ ਸ਼ਿਕਾਇਤ-- 


॥$ 


੨੪ ਜਨਵਰੀ ੧੫੫੬ ਨੂੰ ਹਮਾਲੂੰ ਦਿੱਲੀ ਆਪਣੇ ਮਹੱਲ 
ਦੀਆਂ ਪੰੜੀਆਂ ਤੋ ਵਿ ਕਰਕੇ ਖੋਪਰੀ ਟੁੱਟਣ ਨਾਲ ਮਰ 
ਗਿਆ । ਅਕਬਰ ਨੂੰ ਜਦੋ ਇਹ ਖ਼ਬਰ ਮਿਲੀ, ਉਹ ਤਖ਼ਤ ਦੇ 
ਸ਼ਰੀਕ ਸਿਕੋਦਰ ਸੂਰੀ ਦਾ ਪਿੱਛਾ ਕਰਦਾ ਹੋਇਆ ਕਲਾਨੌਰ ਵੱਲੋ 
ਗਿਆ ਹੋਇਆ ਸੀ । ਅਕਬਰ ਦੀ ਗ਼ੈਰ-ਹਾਜ਼ਰੀ ਵਿਚ ਹੀ ਉਸ ਦੀ 
ਦਿੱਲੀ ਦੇ ਤਖ਼ਤ ਉਤੇ ਬੈਠਣ ਦੀ ਰਸਮ ਦਿੱਲੀ ਵਿਚ ਕੀਤੀ ਗਈ । 
ਸਿਕੈਦਰ ਨੂੰ ਜੰਮੂ ਦੀਆਂ ਪਹਾੜੀਆਂ ਵਲ ਭਜਾ ਕੇ ਜੂਨ ਵਿਚ ਬਹੁਤ) 
ਵਰਖਾ ਦੇ ਕਾਰਨ ਅਕਬਰ ਜਲੰਧਰ ਆ ਗਿਆ, ਅਤੇ ਇਥੇ 
ਪੰਜ ਕੁ ਮਹੀਨੇ ਟਿਕਿਆ । ਇਥੋ ਪਾਨੀਪਤ ਦੇ ਨੌੜੋ ਦੂਜੇ ਸ਼ਰੀਕ 
ਹੇਮੁੰ ਨੂੰ ਮੁਕਾਂ ਕੇ ਨਫੌਬਰ ਵਿਚ ਅਕਬਰ ਦਿੱਲੀ ਪਹੁੰਚਿਆ । ਉਥੇ 
ਸਿਰਫ਼ ਇਕ ਮਹੀਨਾ ਰਹਿ ਕੇ ਫਿਰ ਪੰਜਾਬ ਨੰ ਮੁੜਿਆ, ਕਿਉਕਿ 
ਸਿਕੰਦਰ ਵਾਲਾ ਕੰਡਾ ਅਜੇ ਚੁੱਭਦਾ ਸੀ । ਜੰਮੂ ਦੋ ਤੋ ਇਲਾਕੇ ਵਿਚ ਇਕ 
ਕਿਲ੍ਹੇ ਵਿਚ ਘਿਰ ਕੇ ਸਿਕੰਦਰ ਸੂਰੀ ਨੇ ਈਨ ਮੰਨ ਲਈ । ਉਹਨੀ” ਹੀ 
ਦਿਨੀ” ਅਕਬਰ ਦੀ ਮਾਂ ਅਤੇ ਸ਼ਾਹੀ ਹਰਮ ਦੀਆਂ ਹੋਰ ਬੇਗ਼ਮਾਂ ਕਾਬਲ 


(9 


ਤੇ ਉਥੇ ਆ ਪਹੂਚੀਆਂ । ਅਕਬਰ ਸਭ ਨੂੰ ਨਾਲ ਲੈ ਕੇ ਲਾਹੌਰ ਆ 

ਗਿਆ । ਇਹ ਜ਼ਿਕਰ ਮਈ-ਜੂਨ ਸੈਨ ੧੫੫੭ - ਦਾ ਹੈ । ਤਦੋਂ” ਕਰਝ 
ਮਹੀਨੇ ਅਕਬਰ ਲਾਰੌਰ ਠਹਿਰਿਆ ਸੀ । 

ਗੋਂਦੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਤੋ ਖੱਤ੍ਰੀਆਂ ਨੂੰ ਜਦੋ” 

ਬਾਬਾ ਦਾਤ ਜੀ ਦੋ ਗੁਰੂ ਬਣਨ ਵਿਚ ਕਾਮਯਾਬੀ ਨਾ ਹੋਈ, ਤਾਂ ਉਹ 

ਪੰਚਾਇਤ ਬਣਾ ਕੇ ਅਕਬਰ ਪਾਸ ਸ਼ਿਕਾਇਤ ਕਰਨ ਲਈ ਲਾਹੌਰ 


ਪਹੁੱਚੇ । ਸਾਧਾਰਨ ਹਾਲਤਾਂ ਵਿਚ ਸ਼ਾਹੀ ਦਰਬਾਰ ਤਕ ਹਰੇਕ ਬੰਦੇ .ਦੀ 


੧੯ 


ਪਹੁਚ ਹੋ ਸਕਣੀ ਕੌਈ ਸੌਖੀ ਖੇਡ ਨਹੀ ਹੈ । ਪਰ ਗੋੱਦੇਂ ਤੇ ਉਸ ਦੇ 


ਸਾਥੀਆਂ ਦੇ ਅੰਦਰ ਇਕ. ਤਾਂ ਸਤਿਗੁਰੂ ਜੀ ਦੇ ਵਿਰੁੱਧ ਸਾੜਾ ਸੀ, 
ਦੂਜੋ, ਉਹ ਇਹ ਭੀ ਸਹਾਰ ਨਹੀ" ਸਕਦੇ ਸਨ ਕਿ ਨਗਰ ਦੇ ਕੰਮੀ-ਕਮੀਣ 
ਤੇ ਕੈਗਾਲ ਸ਼ੂਦਰ ਲੋਕ ਉਹਨਾਂ ਦੇ ਨਾਲ ਬਰਾਬਰੀ ਦੀਆਂ ਗੱਲਾਂ ਕਰਨ 
ਜੋਗੇ ਹੋ ਜਾਣ । ਮਿਲ-ਮਿਲਾ ਕੇ ਸ਼ਾਹੀ ਦਰਬਾਰ ਦੇ ਕਈ ਹਿੰਦੂ ਕਰਮ- 
ਚਾਰੀਆਂ ਨੂੰ ਉਹਨਾਂ ਆਪਣੇ ਵਲ ਕਰ ਲਿਆ, ਅਤੇ ਇਸ ਤਰ੍ਹਾਂ 
ਬਾਦਸ਼ਾਹ ਦੇ ਕੰਨਾਂ ਤਕ ਕਈ ਝੂਠੀਆਂ-ਸਚੀਆਂ ਜਾ ਅੱਪੜਾਈਆਂ 
ਅਕਬਰ ਨੇ ਸਤਿਗੁਰੂ ਜੀ ਨੂੰ ਬੁਲਾ ਭੇਜਿਆ । 
ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ੭੮ ਸਾਲਾਂ ਤੋਂ ਵਧੀਕ 
ਹੋ ਚੁਕੀ ਸੀ । ਉਹਨਾਂ ਨੇ ਆਪਣੇ ਵਿਰੁੱਧ ਹੋਈਆਂ ਸ਼ਿਕਾਇਤਾਂ ਦਾ 
ਉੱਤਰ ਦੇਣ ਲਈ (ਗੁਰੂ) ਰਾਮਦਾਸ ਜੀ _ ਨੂੰ ਭੇਜਿਆ । (ਗੁਰੂ) 
ਰਾਮਦਾਸ ਜੀ ਦੀ ਉਮਰ ਉਸ ਵੇਲੇ ੨੩ ਸਾਲਾਂ `ਦੀ ਸੀ.। ਉਹਨਾਂ 
“ਅਕਬਰ ਪਾਸ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਮਤ ਐਸੇ ਸੁੰਦਰ ਤਰੀਕੇ 
ਨਾਲ ਪੇਸ਼ ਕੀਤਾ ਕਿ ਦੋਖੀਆਂ ਦੀ ਦਾਲ ਨਾ ਗਲ ਸਕੀ । ਗੋੱਦਾ ਅਤੇ 
ਉਸ ਦੇ ਸਾਥੀ ਅਕਬਰ ਅਤੇ ਉਸ ਦੇ ਸਿਆਣੇ ਸਰਪ੍ਰਸਤ' ਬੈਰਮ ਖ਼ਾਂ ਦੀ 
ਤਸੱਲੀ ਨਾ ਕਰਾ ਸਕੇ । ਸਤਿਗੁਰੂ ਜੀ ਦਾ ਕੁਝ ਵਿ ਸਕਣ ਦੇ 
ਥਾਂ ਉਹ ਬੜੇ ਹੌਲੇ ਪੈ ਕੇ. ਮੁੜੇ । 
ਸਤਿਗੁਰੂ ਜੀ ਦੌ ਸਾਹਮਣੇ ਤਾ ਨਿਸ਼ਾਨਾਂ ਸੀ ਵੀ ਦੀ 
ਭਲਾਈ ਦਾ । ਕਈ ਥਿਪਤਾਂ. ਐਸੀਆਂ ਸਨ _ਜੋ ਹਿੰਦੂ ਜਾਤੀ ਉਤੋਂ 
ਮੁਸਲਮਾਨ ਹਾਕਮਾਂ ਵਲੋ ਪਾਈਆਂ ਹੋਈਆਂ ਸਨ .!' ਕਈ ` ਮੁਸੀਬਤਾਂ 
ਐਸੀਆਂ ਸਨ ਜੋ ਹਿੰਦੂ ਕੌਮ ਦੇ ਨੇਤਾ. ਬ੍ਰਾਹਮਣਾਂ ਦੇ . ਧਰਮ-ਸ਼ਾਸਤਰਾਂ ਨੇਂ 
ਲਿਆਂਦੀਆਂ_ ਹੋਈਆਂ ਸਨ' । ਬਾਦਸ਼ਾਹ ਨੂੰ.ਮਿਲਣ ਦਾ ਰੋਜ਼ ਰੋਜ਼ 
ਮੌਕਾ ਕਿਥੇ ਮਿਲ ਸਕਦਾ .ਸੀ ? ਗੁਰੂ ਅਮਰਦਾਸ `ਜੀ ਨੇ ਭਾਈ 
ਜੇਠਾ ਜੀ ਨੂੰ ਇਸ ਗੱਲ ਲਈ ਭੀ ਤਿਮਾਰ ਕਰ ਕੇ ਭੇਜਿਆ ਸੀ ਕਿ 
ਉਹ_ ਅਕਬਰ ਨੂੰ ਪਰਜਾ ਦੀਆਂ, ਮੁਸੀਬਤਾਂ ਦੱਜ ਸਕਣ ।. ਪਤੀਂ ਦੇ 


੨੨੦ 


ਵਾ 


ਮਰਨ ਤੇ ਹਿੰਦੂ ਵਿਧਵਾ ਨੂੰ ਸ਼ਾਸਤਰਾਂ ਦੀ ਮਰਯਾਦਾ ਅਨੁਸਾਰ ਮਰੋ 
ਖਸਮ ਦੀ ਚਿਖਾ ਉਤੇ ਜੀਉ'ਦੇ ਸੜਨਾ ਪੈਦਾ ਸੀ । ਹਿੰਦੂ-ਇਸਤ੍ਰੀ-ਜਾਂੜੀ 
ਉਤੇ ਇਹ ਇਕ ਐਸਾ ਨਿਰਦਈ ਅੱਤਿਆਚਾਰ ਸੀ, ਜਿਸ ਨੂੰ ਗੁਰੂ 
ਅਮਰਦਾਸ ਜੀ ਵਰਗੇ ਕੌਮਲ-ਦਿਲ ਸਹਾਰ ਨਹੀਂ” ਸਕਦੇ ਸਨ । ਸਤਿਗੁਰੂ 
ਜੀ ਤਾਂ ਇਸ ਅੱਤਿਆਚਾਰ ਦੇ ਵਿਰੁੱਧ ਅਵਾਜ਼ ਹੀ ਉਠਾ ਸਕਦੇ ਸਨ, 
ਅਤੇ ਹਿੰਦ੍-ਨੌਤਾਵਾਂ ਨੂੰ ਪ੍ਰੇਰਨਾ ਹੀ ਕਰ ਸਕਦੇ ਸਨ, ਪਰ ਇਹਨਾਂ 
ਨਿਰਦਈ ਲੋਕਾਂ ਨੂੰ ਇਹ ਪ੍ਰੇਰਨਾ ਛੇਤੀ ਕਾਟ ਨਹੀ” ਕਰ ਸਕਦੀਆਂ ਸਨ । 
ਸੋ ਸਤਿਗੁਰੂ ਜੀ ਦੀ ਆਗਿਆਂ ਅਨੁਸਾਰ (ਗੁਰੂ) ਰਾਮਦਾਸ ਜੀ ਨੇ 
ਬਾਦਸ਼ਾਹ ਅਕਬਰ ਨੂੰ ਆਖਿਆ ਕਿ ਉਹ ਇਸ ਜ਼ੁਲਮ ਨੂੰ ਰੋਕਣ ਲਈ 
ਸ਼ਾਹੀ ਤਾਕਤ ਵਰਤੋਂ । (੧ 

ਹਿੰਦੂ ਯਾਤਰੂਆਂ ਨੂੰ ਆਪਣੇ ਤੀਰਥਾਂ ਦੇ ਦਰਸ਼ਨ ਕਰਨ ਗਿਆਂ 
ਇਕ ਉਚੇਚਾ ਮਸੂਲ ਭਰਨਾ ਪੈਦਾ ਸੀ । (ਗੁਰੂ) ਰਾਮਦਾਸ ਜੀ ਨੇ ਅਕਬਰ 
ਨੂੰ ਇਹ ਭੀ ਕਹਿ ਦਿੱਤਾ ਕਿ ਰਾਜੇ ਦਾ ਫ਼ਰਜ਼ ਹੈ ਆਪਣੀ ਸਾਰੀ ਪਰਜਾ 
ਨੂੰ ਇਕ-ਅੱਖ ਵੇਖੇ, ਸਭ ਨਾਲ ਪਿਆਰ ਤੇ ਇਨਸਾਫ਼ ਵਾਲਾ ਸਲੂਕ 
ਕਰੇ । ਹਿੰਦੂ-ਯਾਤਰੂਆਂ ਤੋ" ਇਹ ਮਸੂਲ ਲੈਣਾ ਇਕ ਵਧੀਕੀ ਹੈ, ਜੋ 
ਜਾਰੀ ਨਹੀ" ਰਹਿਣੀ ਚਾਹੀਦੀ । 

ਜਚੋ' ਅਕਬਰ ਨੂੰ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਆਪ 
ਆਉਦੇ ਅੰਭੀਚ _ਪੁਰਬ _ਸਮੋ ਕੁਰਖੋਤ ਹਰਿਦੁਆਰ ਆਦਿਕ 
ਹਿੰਦੂ-ਤੀਰਥਾਂ ਤੇ ਜਾਣ ਦੀ ਸਲਾਹ ਕਰ ਰਹੇ ਹਨ, ਤਾਕਿ ਦੂਰ-ਦੂਰ 
ਆਏ ਯਾਤਰੂਆਂ ਦਾ _ਧਿਆਨ _ਹਿੰਦੂ-ਸਮਾਜ ਵਿਚ ਪਈਆਂ 
ਕੁਰੀਤੀਆਂ ਵਲ ਦਿਵਾਇਆ ਜਾਏ, ਅਤੇ ਗੁਰੂ ਨਾਨਕ ਦੇਵ ਜੀ. ਦਾ 
ਦੱਸਿਆ ਸਿੱਧਾ ਜੀਵਨ-ਰਾਹ ਸਮਝਾਇਆ ਜਾਏ, ਤਾਂ ਉਸ ਨੇ ਇਹ 
ਫ਼ੈਜਲਾ ਕਰ ਲਿਆ ਕਿ ਹਾਲਾਂ ਸਤਿਗੁਰੂ ਜੀ ਦੇ ਨਾਲ ਗਏ ਲੌਕਾਂ 
ਪਾਸੋ ਕੋਈ - ਉਚੇਚਾ ਮਸੂਲ ਨਾ ਲਿਆਂ ਜਾਏ । ਸਤਿਗੁਰੂ ਜੀ 
ਪਾਸੋ ਤਾਂ ਉੱਜ ਹੀ ਨਹੀ ਸੀ ਲੈਣਾ, ਕਿਉਕਿ ਉਹਨਾਂ ਦਾ ਮਤ 


੨੧੧ 


ਹਿੰਦੂ ਮਤ ਨ'ਲੋ' ਵੱਖਰਾ ਸੀ, ਉਹ ਯ`ਤਰੂ ਬਣ ਕੇ ਤੀਰਥਾਂ ਤੋ ਨਹੀ“ 
ਜਾ ਰਹੋ ਸਨ। 


ਗੁਰੂ ਅਮਰਦਾਸ ਜੀ ਕੁਰਖੇਤ ਗਏ- 


ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂ ਸਮਾਜ ਵਿਚੋਂ ਅਨੇਕਾਂ 
ਧਾਰਮਿਕ ਕੁਰੀਤੀਆਂ ਤੇ ਵਹਿਮ ਦੂਰ ਕਰਨ ਲਈ ਸਾਰੇ ਹਿੰਦੂ-ਤੀਰਥਾਂ 
ਦੇ ਲੰਮੇ ਸਫ਼ਰ ਕੀਤੇ ਸਨ.। ਹਰੇਕ ਤੀਰਥ ਦਾ ਕੋਈ ਖ਼ਾਸ ਦਿਨ-ਦਿਹਾਰ 
ਮਿਥਿਆ ਹੋਇਆ ਹੁੰਦਾ ਹੈ, ਜਦੋ" ਉਥੇ ਭਾਰੀ ਮੋਲਾ ਲਗਦਾ ਹੈ ਅਤੇ 
ਸ਼ਰਧਾਲੂ ਲੋਕ ਦਰੋ-ਦੂਰ" ਆ -ਕੇ ਇਕੱਠੇ ਹੁੰਦੇ ਤ ਤੀਰਥ-ਇਸ਼ਨਾਨ 
ਕਰਦੇ ਹਨ । ਗੁਰੂ ਨਾਨਕ ਸਾਹਿਬ ਉਹਨਾਂ ਮੋਲਿਆਂ-ਪੁਰਬਾਂ ਸਮੇ ਹੀ 
ਤੀਰਥਾਂ ਉਤੇ ਗਏ, ਤਾਕਿ ਇਕੱਠੇ ਹੋਏ ਹਜ਼ਾਰਾਂ ਲੌਕਾਂ ਨੂੰ ਸਹੀ 
ਜੀਵਨ-ਰਾਹ ਸਮਝਾਇਆ ਜਾ ਸਕੇ । ਰ 
ਗੁਰੂ ਅਮਰਦਾਸ ਜੀ `ਗੁਰੂ ਅੰਗਦ ਸਾਹਿਬ ਦੀ ਸ਼ਰਨ ਆ 
ਤੋ" ਪਹਿਲਾਂ ੨੧ ਸਾਲ ਹਰਿਦੁਆਰ ਆਦਿਕ ਤੀਰਥਾਂ ਤੇ ਜਾਂਦੇ ਰਹੇਂ । 
ਇਸ ਤਰ੍ਹਾਂ ਉਹਨਾਂ ਨੂੰ ਸ਼ਾਂਤੀ ਤਜਰਬਾ ਭੀ ਸੀ ਕਿ ਸਿੱਧੇ ਜੀਵਨ-ਰਸਤੇ 
ਤੋ' ਖੁੰਝ ਕੇ ਲੋਕ ਕਿਵੇ' ਖੁਆਰ ਹੋ ਰਹੇ ਹਨ । ਗੁਰੂ ਨਾਨਕ ਦੇਵ ਜੀ ਦੇ 
ਪੂਰਨਿਆਂ ਉਤੇ ਤੁਰ ਕੇ ਉਹਨਾਂ ਭੀ ਪੁਰਬਾਂ ਦੇ ਸਮੇ" ਕੁਰਖੋੜ ਅਤੋਂ 
ਹਰਿਦੁਆਰ ਜਾਣ ਦ ਫ਼ੈਸਲਾ ਕੀਤਾ । 
ਜੋਤਿਸ਼ ਅਨੁਸਾਰ ਉੱਤਰਾਖਾੜਾ ਨਛੱਤ ਦੇ ਪਿਛਲੇ ਹਿੱਸੇ ੪ ਅਤੋ 
ਸ਼੍ਵਣ ਨਛੱਤਰ ਦੀਆਂ ਪਹਿਲੀਆਂ ਚਾਰੇ ਕਲਾਂ ਦੇ ਮੋਲ ਵਿਚ ਇਕ 
ਸਮਾ ਆਉਦਾ ਹੈ, ਇਕ ਲਗਨ ਆਉ'ਦਾ ਹੈ, ਜਿਸ ਅਭੀਚ 
ਆਖਦੇ ਹਨ । ਸੂਰਜ ਗ੍ਰਹਿਣ ਦੇ ਮੌਕੇ ਤੇ ਇਸ ਦਾ ਅਵਸਰ ਬਣਦਾ 
ਹੈ । ਲਫ਼ਜ਼ 'ਅਭੀਰ' ਸੈਸ਼ਕ੍ਰਿਤ ਦਾ ਲਫ਼ਜ਼ ਅਭਿਜਿਤ ਹੈ, ਇਸ ਦਾ 
ਅਰਥ ਹੈ 'ਸਾਂਹਮਣੇ ਹੋ ਕੇ ਵੈਰੀ ਨੂੰ ਜਿੱਤ ਲੈਣਾ' । ਦੁਨੀਆ ਦੀਆਂ 
ਮੱਲਾਂ ਮੱਲਣੇ ਵਿਚੋ ਕਈ _ਉਪਾਧੀਆਂ ਤਾਂ _ਨਿਕਲਣੀਆਂ ਹੀ 


੨੨ 


੨ 


ਹਿ 


੭੮ 


੨ 


ਹੋਈਆਂ, ਕਈ ਵੈਰੀ ਬਣਨੇ ਹੀ ਹੋਏ । ਸੋ, ਤੀਰਥਾਂ ਦੇ ਸ਼ਰਧਾਲੂ ਲੋਕ 
ਅਭੀਚ ਪੁਰਬ ਸਮੇਂ ਕੁਰਖੋਤ ਹਰਿਦੁਆਰ. ਤੀਰਥ ਉਤੇ ਇਸ਼ਨਾਨ ਤੇ 
ਦਾਨ-ਪੁੰਨ ਕਰਦੇ ਹਨ, ਤਾਕਿ ਆਪਣੇ ਵੌਰੀਆਂ ਨੂੰ ਜਿੱਤਿਆ ਜਾਂ 
ਸਕੇ । ਗੁਰੂ ਅਮਰਦਾਸ ਜੀ ਨੇ ਭੁੱਲੜ ਲੋਕਾਂ ਤਕ ਅੱਪੜਨ ਲਈ 
ਇਸ ਮੌਕੇ ਨੂੰ ਵਰਤਿਆ । (ਗੁਰੂ) ਰਾਮਦਾਸ ਜੀ ਅਤੇ ਹੋਰ ਮੁਖੀ 
ਸਿਖ ਭੀ ਉਹਨਾਂ ਦੇ ਨਾਲ ਗਏ । ਜਦੋ` ਆਮ ਹਿੰਦੂ ਜਨਤਾ ਨੂੰ ਇਹ 
ਖ਼ਬਰ ਮਿਲੀ ਕਿ ਗੁਰੂ ਅਮਰਦਾਸ ਜੀ ਦੇ ਨਾਲ ਗਿਆਂ ਸਰਕਾਰੀ 
ਮਸੂਲ ਨਹੀ" ਭਰਨਾ ਪਏਗਾ ਤਾਂ ਬਹੁਤ ਲੋਕ ਸਤਿਗੁਰੂ ਜੀ ਦੇ ਨਾਲ 
ਰਲ ਪਏ । 


ਪਹਿਲਾਂ ਕੁਰਖੇਤ ਗਏ, ਫਿਰ ਜਮਨਾ ਅਤੇ ਫਿਰ ਹਰਿਦੁਆਰ । 
ਜਿਉ ਜਿਊ” ਹਿੰਦੂਆਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਨਾਲ ਗਿਆਂ 
ਸਰਕਾਰੀ ਮਸੂਲ ਦੀ ਬਚਤ ਹੋ ਰਹੀ ਹੈ, ਭੀੜ ਵਧਦੀ ਗਈ । 
ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਗੁਰੂ ਨ/ਨਕ ਸਾਹਿਬ ਦਾ_ਦੱਸਿਆ 
ਜੀਵਨ-ਰਾਹ ਸਮਝਾਂਦੇ ਰਹੋ । ਇਹ ਜ਼ਿਕਰ ਸੈਨ ੧੫੫੮ ਦਾ ਹੈ । ਰ੍ 


[ਕਿਈ ਪੀੜ੍ਹੀਆਂ ਦੇ ਬਣੇ ਹੋਏ ਭਰਮ-ਵਹਿਮ ਚੋਖਾ ਸਮਾਂ ਪਾ ਕੰ ਹੀ 
ਨਿਕਲ ਸਕਦੇ ਹਨ ! ਸਗ“ ਕਿਸੇ ਮਹਾਂਪਰਖ ਦੇ ਉਹਨਾਂ ਵਹਿਮਾਂ ਵਿਰ੍‌ਧ 
ਕੀਤੇ ਜਤਨਾਂ ਨੂੰ ਭੀ ਭੁੱਲੜ ਲੋਕ ਉਹਨਾਂ ਵਹਿਮਾਂ ਵਿਚ ਹੀ_ ਰਲ' ਲੈਦੇ 
ਹਨ । ਗੁਰੂ ਅਮਰਦਾਸ ਜੀ ਕੁਰਖੋਤ ਹਰਿਦੁਆਰ ਗਏ ਤਾਂ ਇਸ ਵਾਸਤੇ 
ਸਨ ਕਿ ਲੋਕਾਂ ਨੂੰ ਸਮਝਾਇਆ ਜਾਏ ਜੁ ਮਨੁੱਖ ਦਾ ਸਭ ਤੋ” ਵੱਡਾ ਵੈਰੀ ਤਾਂ 
ਆਪਣਾ ਵਿਗੜਿਆ ਹੋਇਆ ਮਨ _ਹੀ ਹੈ ਤੇ ਇਸ ਨੂੰ ਜਿੱਤਣਾ ਹੈ ਗੁਰੂ ਦੀ 
ਸ਼ਰਨ ਪੈ ਕੇ, ਗੁਰੂ ਦਾ ਦੀਦਾਰ ਹੀ ਸਭ ਤੌ” ਸਰੋਸ਼ਟ ਅੰਭੀਚ ਪੁਰਬ ਹੈ । 
ਪਰ ਭੁਲੇਖੋ ਪਾਣ ਵਾਲਿਆਂ ਨੇ ਸਿੱਧੇ ਸਾਦੇ ਸਿੱਖਾਂ ਨੂੰ ਭੀ ਇਹ ਟਪਲ ਲਾ 
ਦਿੱਤੇ ਕਿ ਗੁਰੂ ਅਮਰਦਾਸ ਜੀ ਭੀ ਅਭੀਚ ਪਰਬ ਸਮੋ ਤੀਰਥਾਂ ਦੇ 
ਇਸ਼ਨਾਨ ਕਰਨ ਗਏ ਸਨ, ਸਿੱਖਾਂ ਨੂੰ ਭੀ ਇਹੀ ਫਬਦਾ ਹੈ ਕਿ ਤੀਰਥਾਂ ਤੇ 
ਜਾਇਆ ਕਰਨ । ਇਹਨਾਂ ਵਿ ਤੋਂ' ਬਚਣ ਲਈ ਗੁਰੂ ਰਾਮਦਾਸ ਜੀ ਨੇ 
ਤੁਖਾਰੀ ਰਾਗ ਵਿਚ ਲਿਖੇ ਆਪਣੇ ਇਕ ਛੋਤ ਵਿਚ ਵਿਸਥ ਰ ਨਾਲ ਸਮਝਾਂ 
ਦਿੱਤਾ ਕਿ ਗੁਰੂ ਅਮਰਦਾਸ ਜੀ ਭੁੱਲੜਾਂ ਨੂੰ ਰਾਹੇ ਪਾਣ ਹੀ ਗਏ ਸਨ । 


੨੩ 


1 ਕਾਂਡ 
ਲੰਗਰ ਦੀ ਮਰਯਾਦਾ ਅਤੇ ਫਿਰ ਉਹੀ ਰਿ 


. __ਕੁਰਖੋਤ ਹਰਿਦੁਆਰ ਡ ਵਾਪਸ ਆ . ਕੇ ਗੁਰੂ ਅਮਰਦਾਸ 
ਜੀ ਨੇ ਨੀਵਿਆਂ -ਅਤੇ ਗ਼ਰੀਬਾਂ ਦੇ ਦਿਲਾਂ ਵਿਚ ਮਨੁੱਖਤਾ ਦਾ 
ਅਹਿਸਾਸ ਪੈਦਾ ਕਰਨ ਲਈ ਲੰਗਰ ਦੀ ਮੁੜ ਉਹੀ “ਪਹਿਲੀ 
ਮਰਯਾਦਾ ਸ਼ੁਰੂ ਕਰ ਦਿੱਤੀ । ਗੋੱਦਾ ਅਤੇ ਉਸ ਦੇ ਸਾਬੀ ਭਾਵੇ' ਸ਼ਾਹੀ 
ਦਰਬਾਰ ਤੋਂ ਖ਼ਾਲੀ ਹੀ ਮੁੜੇ ਸਨ, ਪਰ ਉਹਨਾਂ ਅਜੇ ਇਸ ਵਿਰੋਧਤਾ 
ਨੂੰ ਜਾਰੀ ਹੀ ਰੱਖਿਆ । ਹੁਣ ਉਹਨਾਂ ਨੂੰ ਇਕ ਹੋਰ ਨਵੀ' ਚਾਲ ਸੁੱਝੀ । 
ਗੋਇੰਦਵਾਲ ਵਿਚ ਮੁਸਲਮਾਨ ਖੋਜਿਆਂ ਦੇ ਭੀ ਚੌਖੇ ਘਰ ਸਨ । 
ਆਮ ਪਿੰਡਾਂ-ਨਗਰਾਂ ਵਿਚ, ਜਿਵੇ” ਹਰ ਥਾਂ ਹੋਇਆ ਕਰਦਾ ਹੈ 
ਗੋਇੰਦਵਾਲ ਵਿਚ ਭੀ ਸਾਂਝੇ ਖੂਹ ਉਤ" ਹੀ ਸਾਰੇ ਨਗਰ-ਨਿਵਾਸੀ 
ਪਾਣੀ ਭਰ ਕੇ ਲਿਆਉਂਦੇ ਸਨ ।. ਸਿੱਖ ਗੁਰੂ ਕੇ ਲੰਗਰ ਵਿਚ ਭੀ 
ਪਾਣੀ ਉਸ ਖੂਹ ਤੋ ਲਿਆਇਆ ਕਰਦੇ ਸਨ । ਵਿਰੋਧੀ ਬ੍ਰਾਹਮਣਾਂ 
ਤੇ ਖੱਤ੍ਰੀਆਂ ਨੇ ਖੋਜੇ-ਮੰਡਿਆਂ ਨੂੰ ਚੁੱਕਿਆ, ਜਿਨ੍ਹਾਂ ਨੇ ਵੱਟੇ ਮਾਰ ਮਾਰ 
ਕੇ 'ਸਿੱਖਾਂ ਦੇ ਘੜੇ ਭੈਨਣੇ ਸ਼ੁਰੂ ਕੀਤੇ । ਸਤਿਗੁਰੂ ਜੀ ਨੇ ਸ਼ੇਖਾਂ 
ਪਿਆਰ ਨਾਲ ਸਮਝਾਣ ਦੇ ਕਈ _ਜਤਨ ਕੀਤੇ, ਪਰ ਉਹਨਾਂ 
ਬ੍ਰਾਹਮਣਾਂ ਤੇ ਖੱਤ੍ਰੀਆਂ ਦੀ ਚੁੱਕ ਸੀ, .ਆਖ਼ਰ ਗੁਰੂ ਅਮਰਦਾਸ ਜੀ 
ਨੇ ਸਿੱਖਾਂ ਨੂੰ -ਹੀ ਇਹ ਵਧੀਕੀ ਜਰਨ ਲਈ ਆਖਿਆ । ਸਿੱਖਾਂ ਨੇ 
ਸਤਿਗੁਰੂ ਜੀ ਦੇ ਹੁਕਮ ਅਨੁਂਸਾਰ` ਘੜਿਆਂ` ਦੀ ਥਾਂ ਗਾਗਰਾਂ ਲੈ 
ਆਂਦੀਆਂ । ਖੌਜੇ -ਇਹਨਾਂ ਗਨੂੰ ਭੋਨਣ ਲਈ ਪੱਥਰ ਵਰਤਣ ਲੱਗ 


ਪਏ । ਗੱਦੇਂ ਤੋ ਉਤ ਦੇ ਸਾਥੀਆਂ ਦੀ ਬੁੱਕ ਨਾਲ_ਝਗੜਾ_ ਬਥੇਰਾ 


ਪਦ 


੨੪ 


ਵਧ ਸਕਦਾ ਸੀ, ਪਰ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਇਹ ਸਾਰੀਆਂ 
ਵਧੀਕੀਆਂ ਜਰਨ ਲਈ ਹੀ ਉਪਦੇਸ਼ ਕਰਦੇ ਰਹੇਂ । 

ਕਦੇ ਕੋਈ ਸੂਝ-ਬੂਝ ਵਾਲੇ ਬੈਦੇ ਬਿਗ਼ਾਨਾ ਝਗੜਾ ਆਪਣੇ 
ਸਿਰ ਲੰਣ ਨੂੰ ਤਿਆਰ ਨਹੀ” ਹੁੰਦੇ । ਖੌਜੇ ਨਿਰੇ ਬ੍ਰਾਹਮਣਾਂ ਖੱਤ੍ਰੀਆਂ 
ਦੀ ਸ਼ਹਿ ਤੇ ਇਹ ਨਿੱਤ ਦਾ ਫ਼ਸਾਦ ਮੁੱਲ ਲੈਣ ਦਾ ਹੀਆ ਨਹੀ” 
ਕਰ ਸਕਦੇ ਸਨ । ਇਹ ਚੁੱਕਣਾ ਇਕ ਹੋਰ ਪਾਸੇ ਵਲੋ” ਭੀ ਸੀ, 
ਜਿੱਥੇ ਉਹਨਾਂ ਦੇ ਦੀਨੀ ਭਾਈਆਂ ਦੀ ਰੋਜ਼ੀ ਅਤੇ ਮਾਨਤਾ ਨੂੰ 
ਖ਼ਤਰਾ ਪੈ ਰਿਹਾ ਸੀ । ਅਰੋੜੇ ਹਿੰਦੂਆਂ ਤੋ' ਬਣੇ ਮੁਸਲਮਾਨ ਲੌਕ 
ਆਪਣੇ ਆਪ ਨੂੰ ਖੌਜੇ ਅਖਵਾਣ ਲੱਗ ਪਏ ਸਨ । ਮਾਝੇ ਵਿਚ 


ਸਰਵਰੀਏ_ ਸ਼ੇਖ ਫੱਤੇ ਦੀ ਗੱਦੀ _ਦਾ ਅਸਰ-ਰਸੂਖ਼ ਸੀ । 


ਸ਼ੋਖ ਫ਼ੱਤੇਂ ਦੇ ਮੁਰੀਦ ਹਰ ਜੁਮੋਰਾਤ ਨੂੰ `ਭੁੰਵੇ ਸੌਂਦੇ ਹਨ, 
ਵਿਆਹਾਂ-ਸ਼ਾਦੀਆਂ ਸਮੇਂ ਭੀ ਸਰਵਰ ਦੀਆਂ ਸੁਖਣਾਂ ਸੁਖਦੇ ਹਨ, 
ਨਵੀ” ਸੂਈ ਗਾਂ ਮਹਿੰ ਦੇ ਦੁੱਧ ਦੀ ਪਹਿਲੀ ਖੀਰ ਸਰਵਰ ਦੀ 
ਦਰਗਾਹੇ ਲੋ ਜਾਂਦੇ ਹਨ । ਸਰਵਰੀਏ ਹਿੰਦੂ ਅਸਲ ਵਿਚ ਅੱਧੇ ਕੁ 
ਇਸਲਾਮ ਦੇ ਧਾਰਨੀ ਹੋ ਜਾਂਦੇ ਹਨ । ਇਹਨਾਂ ਨੂੰ ਇਸ ਅਸਰ ਹੇਠੋ” 
ਕੱਢਣ ਲਈ ਹੀ ਸਿੱਖ-ਧਰਮ ਦੇ ਪਰਚਾਰ ਦਾ ਕੇਦਰ ਕਰਤਾਰਪੁਰੋ” 
ਖਡੂਰ ਤੇ ਗੋਇੰਦਵਾਲ ਲਿਆਂਦਾ ਗਿਆ ਸੀ _। ਸੌ, ਜਦੋ” 
ਜਾਤ-ਅਭਿਮਾਨੀ ਲੋਕਾਂ ਨੇ ਗੁਰੂ ਅਮਰਦਾਸ ਜੀ ਦੇ ਲੈਗਰ ਦੀ 
ਵਿਰੋਧਤਾ ਕੀਕੀ ਤਾਂ ਸ਼ੇਖ ਫ਼ੱਤੇ ਦੀ ਗੱਦੀ ਵਾਲਿਆਂ ਨੇ ਭੀ ਆਪਣੇ 
ਅਸਰ ਰਸੂਖ਼ ਨੂੰ ਕਾਇਮ ਰਖਣ ਅਤੇ ਸਿੱਖ-ਧਰਮ ਦੇ ਰਾਹ ਵਿਚ 
ਰੋਕਾਂ ਪਾਉਣ ਲਈ ਸ਼ੇਖ਼ਾਂ ਨੂੰ ਚੁੱਕਿਆ ਸੀ । 

ਸਬੱਥ ਨਾਲ ਇਕ ਵਾਰੀ ਸੋਨਿਆਸੀਆਂ _ਦੀ ਇਕ ਜਮਾਤ 
ਗੋਇੰਦਵਾਲ ਆ ਗਈ । ਜਦੋ ਉਹਨਾਂ ਦੇ ਕੁਝ ਆਦਮੀ ਖੂਹ ਤੋ” 
ਪਾਣੀ ਭਰਨ ਗਏ, `ਤਾਂ ਕ੍ਰ-ਚੱਲਣੇ ਗਿੱਝੇ ਹੋਏ ਖੋਜੇ ਮੁੰਡਿਆਂ ਨੇ 
ਉਹਨਾਂ ਨੂੰ ਭੀ ਵੱਟੇ-ਪੱਥਰ ਮਾਰੇ । ਝਗੜਾ ਦੂ-ਵੱਲੀ ਵਧ ਗਿਆ । 


<੨੫੬ 


ਇਕ ਵੱਟਾ ਮਸੈਦ ਦੀ ਅੱਖ ਉਤੇ ਆ ਵੱਜਾ । ਫਿਰ ਤਾਂ ਤੀਰਾਂ 
ਤਲਵਾਰਾਂ ਤਕ ਲੜਾਈ ਜਾ ਅੱਪੜੀ, ਤੇ ਦੋਹੀ” ਪਾਸੀ" ਕਈ ਜਾਨਾਂ ਦਾ 
ਨੁਕਸਾਨ ਹੋਇਆ। _ ` 

ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਭੂਹੇ ਹੋਏ ਹੋਏ ਖੋਜੇ 
ਮੁੱਤੇ ਲਾਹੌਰੋ ਦਿੱਲੀ ਨੂੰ ਜਾਂਦੇ ਸ਼ਾਹੀ ਖ਼ਜ਼ਾਨੇ ਦੀ ਇਕ ਖੱਚਰ ਨੂੰ ਭੀ 
ਹੱਥ ਪਾ ਬੈਠੇ, ਜੋ ਹਨੇਰੀ ਆ ਜਾਣ ਦੇ ਕਾਰਨ ਸਾਥ ਨਾਲੋ” ਖੁੰਝ ਕੇ 
ਖੋਜਿਆਂ ਦੀ ਗਲੀ ਵਿਚ ਚਲੀ ਗਈ ਸੀ । ਖੋਜਿਆਂ ਦਾ ਖ਼ਿਆਲ ਸੀ 
ਕਿ ਚੋਰੀ ਸਿੱਖਾਂ ਦੇ ਮੱਥੇ ਲਾ ਦਿੱਤੀ ਜਾਏਗੀ । ਪਰ ਸਾਥ ਤੋ ਖੁੰਝੀ `ਖ਼ੱਚਰ 
ਦੀ ਘਬਰਾਹਟ-ਭਰੀ ਹੀ'ਗਣੀ ਨੇ ਹੀ ਉਹਨਾਂ ਦਾ ਭਾਂਡਾ ਭੰਨ ਦਿੱਤਾ । 
ਚੋਰੀ ਕਰਨ ਵਾਲੇ ਖੌਜੇ ਮੌਕੇ ਉਤੇ ਹੀ ਫੜੇ ਗਏ । ਉਹਨਾਂ ਦੀਆਂ 
ਪਿਛਲੀਆਂ ਸਾਰੀਆਂ ਕਾਲੀਆਂ ਕਰਤੂਤਾਂ ਸ਼ਾਹੀ ਹਾਕਮਾਂ ਤਕ 
ਅੱਪੜੀਆਂ । 'ਵਿਗੜਿਆਂ-ਤਿਗੜਿਆਂ ਦਾ ਡੰਡਾ ਪੀਰ`_ ਦੇ ਅਖਾਣ 
ਅਨੁਸਾਰ ਸੁਰਤ ਟਿਕਾਣੇ ਆਈਓ ਨੇ । 
ਬਾਉਲੀ ਬਣਨੀ- ਰ 

ਗੋਇੰਦਵਾਲ ਦਰਿਆ ਦੇ ਕੌਢੇ ਤੇ ਹੋਣ ਕਰਕੇ, ਇਸ ਗੱਲ ਦੀ 
ਤਾਂ ਲੋੜ ਹੀ ਨਹੀ' ਪੈਦੀ ਸੀ ਕਿ ਆਏ ਸਿੱਖਾਂ ਦੇ ਇਸ਼ਨਾਨ ਆਦਿਕ 
ਵਾਸਤੇ ਕੋਈ ਸਰੋਵਰ ਬਣਾਇਆ ਜਾਏ । ਛੇ ਸੱਤ ਸਾਲ ਸਾਂਝੇ ਖੂਹ 
ਤੋਂ ਪਾਣੀ ਦਾ ਕੌਮ ਚਲਦਾ ਰਿਹਾ । ਪਰ ਜਦੋ ਗੋੱਦੇ ਤੇ ਉਸ ਦੇ 
ਸਾਥੀਆਂ ਨੇ ਛੇੜਖ਼ਾਨੀ ਦੀ ਅੱਤ ਕਰ ਦਿੱਤੀ, ਤਾਂ ਸਤਿਗੁਰੂ ਜੀ ਨੇ 
ਫ਼ੈਸਲਾ ਕੀਤਾ ਕਿ ਆਪਣਾ' ਵੱਖਰਾ ਪਰਬੋਧ _ਕਰ ਲਿਆ ਜਾਏ, 
ਤਾ ਕਿ ਨਿੱਤ ਦੀ ਕਲਹ ਮੁੱਕ ਸਕੇ । ਸੈਨ ੧੫੫੯ ਵਿੱਚ ਗੁਰੂ ਅਮਰ 
ਦਾਸ ਜੀ ਨੇ ਬਾਉਲੀ ਬਣਵਾਣੀ ਸ਼ੁਰੂ ਕਰ ਦਿੱਤੀ । ਗੁਰੂ ਨਾਨਕ 
ਸਾਹਿਬ ਅਤੇ ਗੁਰੂ ਅੰਗਦ ਦੋਵ ਜੀ ਦੇ ਵੇਲੇ ਹਾਲਾਤ ਅਨੁਸਾਰ ਕਦੇ 
ਐਸੀ ਲੜ ਨਹੀ" ਪਈ ਸੀ ਕਿ ਕੋਈ ਅਸਥਾਨ ਐਸਾ ਤਿਆਰ ਕੀਤਾ 


੨੬ 


24 


ਜਾਏ, ਜਿਸ ਵਿਚ ਸਿਰਫ਼ ਸਿੱਖਾਂ ਨੂੰ ਹੀ ਦਿਲਚਸਪੀ ਰੋਵੇ 1 ਨਗਰ 
ਦੇ ਬਾਹਮਣਾਂ, ਗੈੱਦੇ ਦੇ ਸਾਥੀ ਖੰਤੀਆਂ ਅਤੇ ਚੁੱਕੇ ਹੋਏ ਖੌਜਿਆਂ ਦੇ 
ਕੋਝ ਰਵੱਈਏ ਨੇ ਇਸ ਬਾਉਲੀ ਵਿਚ ਸਭ ਸਿੱਖਾਂ ਦੀ ਦਿਲਚਸਪੀ 
ਪੈਦਾ ਕਰ ਦਿੱਤੀ । ਸਿੱਖ ਇਤਿਹਾਸਕ ਜੀਵਨ ਵਿਚ ਸ਼ਾਇਦ ਇਹ 
ਸਭ ਤੋ` ਪਹਿਲਾ ਹਲੂਣਾ ਸੀ । ਨੀਵੀਆਂ ਜਾਤੀਆਂ ਵਿਚ ਮਨੁੱਖਤਾ 
ਜਗਾਣੀ ਸਿੱਖ-ਧਰਮ ਦਾ ਮੁੱਖ-ਮਨੋਰਥ ਸੀ । ਸਿੱਖ ਇਹ ਵੇਖ ਚੁਕੇ 
ਸਨ ਕਿ ਜਾਤਿ-ਅਭਿਮਾਨੀਆਂ ਦਾ ਜੀਵਨ-ਰਾਹ ਵੱਖ-ਵੱਖ ਹੋ ਗਿਆ 1 
ਬਾਉਲੀ ਦੀ ਤਿਆਰੀ ਵਿਚ ਹਰਕ ਸਿਖ ਬੜੋ ਸ਼ੌਕ ਨਾਲ ਹਿੱਸਾ ਲੈਣ 
ਲੱਗ ਪਿਆ । ਦੂਰੋ' ਦੂਰੋ' ਸਿੱਖ ਸੇਵਾ ਕਰਨ ਲਈ ਆਉਣ ਲਗ 
ਪਏ, ਅਤੇ ਬਾਉਲੀ ਨੂੰ ਇਕ ਤੀਰਥ ਦੀ ਮਹਾਨਤਾ ਮਿਲ ਗਈ । 
ਬਾਉਲੀ ਦੀਆਂ ੮੪ ਪਉੜੀਆਂ ਨੇ ਸਹਿਜੇ ਸਹਿਜੇ ਸਿੱਖਾਂ ਵਿਚ 
ਇਹ ਖ਼ਿਆਲ ਭੀ ਭਰ ਦਿੱਤਾ ਕਿ ਇਥੋ ਦੇ ਇਸ਼ਨਾਨ ਨਾਲ ੮੪ ਲੱਖ 
ਜੂਨਾਂ ਕੱਟੀਆਂ ਜਾਣਗੀਆਂ । 


ਕੜ ਤੋੜਨਾ, ਮਾਣਕ ਚੋਦ- 


ਸਿਖ-ਇਤਿਹਾਸ ਲਿਖਦਾ ਹੈ ਕਿ ਜਦੋ ਲੌੜ-ਅਨੁਸਾਰ 
ਬਾਉਲੀ ਦੀ ਸਾਰੀ ਪੁਟਾਈ ਰੋ` ਚੁੱਕੀ, ਤਾਂ ਅਗਾਂਹ ਚੀਕਣੀ ਮਿੱਟੀ 
ਦਾ ਬੜਾ ਕਰੜਾ ਕੜ ਆ ਗਿਆ । ਉਜ ਕੜ ਦੇ ਹੇਠ ਪਾਣੀ ਸੀ । 
ਬੜੇ ਜਤਨ ਕੀਤੇ ਗਏ, ਪਰ ਕਹੀ ਦਾ ਕੋਈ ਟੱਪ ਉੱਸ ਕੜ ਨੂੰ ਨੂੰ ਪੈੱਹਦਾ 
ਨਹੀ” ਸੀ । ਗੁਰੂ ਅਮਰ ਦਾਸ ਜੀ ਨੇ ਤਜਵੀਜ਼ ਕੀਤੀ ਕਿ ਜੇ ਲੋਹੇ ਦੀ 
ਤ੍ਰਿਖੀ ਵੱਡੀ ਛੈਣੀ, ਹਥੌੜੇ ਦੀਆਂ ਸੱਟਾਂ ਨਾਲ ਇਸ ਕੜ ਵਿਚ ਗੱਡੀ 
ਜਾਏ, ਤਾਂ ਕੜ ਪਾਟ ਜਾਏਗਾ । ਪਰ ਉਹਨਾਂ ਇਸ ਯਤਨ ਵਿਚ 
ਇਕ ਭਾਰਾ ਖ਼ਤਰਾ ਵੀ ਦੱਸਿਆ । ਕੜ ਪਾਟਣ ਨਾਲ ਹੇਠੋਂ” ਪਾਣੀ 
ਇਕੋ ਵਾਰ ਬਹੁਤ ਤੇਜ਼ੀ ਨਾਲ ਨਿਕਲੋਗਾ, ਤੇ, ਜੇ ਕੜ _ਤੜਨ ਵਾਲਾ 
ਬੈਦਾ ਬਾਉਲੀ ਵਿਚੋ ਨਿਕਲਣ ਦੀ ਰਤਾ ਭੀ ਢਿੱਲ ਕਰੇਗਾ, ਤਾਂ ਹ 


੨੭ 


ਸਕਦਾ ਹੈ ਕਿ ਉਹ ਵਿਚੇਂ ਹੀ ਡੁੱਬ ਜਾਏ 1 ਭਾਵੇ` ਸਿੱਖ ਬੜੇ ਉਤਸ਼ਾਹ 
ਨਾਲ ਹੁਣ ਤਕ ਬਾਉਲੀ ਦੀ ਸੇਵਾ ਕਰ ਰਹੇਂ ਸਨ, ਪਰ ਮੌਤ ਦੇ ਡਰ 
ਨੇ ਕੜ ਤੋੜਨ ਲਈ ਹੇਠਾਂ ਜਾਣ ਦੀ ਕਿਸੇ ਨੂੰ ਹਿੰਮਤ ਨਾ ਪੌਣ ਦਿੱਤੀ । 

ਆਖ਼ਰ ਇਕ ਗੱਭਰੂ ਮਾਣਕ ਚੰਦ ਨਿੱਤਰਿਆ । ਮਾਂ ਦਾ ਇਹ 
ਇਕੋ-ਇਕ ਪੁੱਤਰ ਸੀ । ਛੈਣੀ ਹਥੌੜਾ ਲੈ ਕੈ ਜਾ ਕੜ ਤੋੜਿਓਸੁ ।” 

ਛੋਹਲਾ ਤਾਂ ਉਹ ਬਹੁਤ _ਸੀ, ਪਰ ਕੜ ਹੇਠੋ' ਪਾਣੀ ਇਤਨੀ ਤੇਜ਼ੀ 
ਨਾਲ ਨਿਕਲਿਆ ਕਿ ਵੇੱਹਦਿਆਂ ਵੇ'ਹਦਿਆਂ ਬਾਉਲੀ _ਨਕਾ-ਨਕ 
ਹੋ ਗਈ, ਅਤੇ ਮਾਣਕ ਚੰਦ ਪਾਣੀ ਹੇਠ ਕਾਬੂ ਆ ਗਿਆ । ਵਿਧਵਾ 
ਮਾਂ ਨੇ ਤਾਂ ਵਿਰਲਾਪ ਕਰਨੇ ਹੀ ਸਨ, ਹੋਰ ਸਾਰੀ ਸੈਗਤ ਵਿਚ ਭੀ 
ਬੜਾ ਸਹਿਮ ਪਿਆ । ਪਰ ਗੁਰੂ ਅਮਰਦਾਸ ਜੀ ਨੇ ਸਭ ਨੂੰ ਹੌਸਲਾ 
ਦਿਤਾ । ਜਤਨ ਕੀਤੇ ਗਏ । ਕੁਝ ਕੂ ਚਿਰ ਪਿਛੋ ਮਾਣਕ ਚੈਦ ਦਾ 
ਬੇ-ਸ਼ੁਰਤ ਸਰੀਰ ਪਾਣੀ ਉਤੇ ਤਰ ਆਇਆ । ਪੇਟ ਵਿਚੋ ਪਾਣੀ 


"ਬਾਉਲੀ ਸੰਨ ੧੫੫੯ ਵਿਚ ਬਣੀ ਸੀ । ਕਈ ਅੰਵਾਣ ਲਿਖਾਰੀ 
ਕਿਸੇ ਖ਼ਾਸ ਅਸਰ ਹੇਠ ਇਹ ਲਿਖ ਗਏ ਹਨ ਕਿ ਜੱਢੌ' ਬਾਂਉਲੀ ਦਾ ਕੜ 
ਟੁੱਟਾ ਸੀ, ਤਦੋਂ ਹੀਂ ਸਤਿਗੁਰੂ ਜੀ ਦੇ ਵਾਕ ਅਨੁਸਾਰ ਅਕਬਰ ਨੇ ਚਤੰੜ 
ਫ਼ਤਹ ਕੀਤਾ ਸੀ । ਇਹ ਉੱਕਾ ਹੀ ਨਿਰਮੂਲ ਹੈ । ਸ਼ਾਹੀ ਫ਼ੌਜ ਨੇ ਚਤੌੜ ਦਾ 
ਘੇਰਾ ਸਤੌਬਰ ਸੰਨ ੧੫੬੭ ਵਿਚ ਪਾਇਆ ਸੀ, ਅਤੇ ੨੩ ਫ਼ਰਵਰੀ ਸੌਨ 
੧੫੬੮ ਨੂੰ ਚਤੌੜ ਸਰ ਹੋਇਆ ਸੀ । ਪਰ ਬਾਉਲੀ ਸੈਨ ੧੫੫੯ ਵਿਚ 
ਬਣੀ ਸੀ । ਇਹ ਮਿਥ ਲੈਣਾ -ਕਿ ਸੈਨ ੧੫੫੬ ਤੋ ਲੋ ਕੇ ੧੫੬੮ ਤਕ 
੯ ਸਾਲ ਬਾਉਲੀ ਦੀ ਪੁਟਾਈ ਹੀ ਰੰਦੀ ਰਹੀ ਸੀ, ਅਤੇ € ਸਾਲਾਂ ਵਿਚ 
ਮਸਾਂ ਕੜ ਹੀ ਪਾਣਾ ਸੀ, ਇਕ ਭਾਰੀ ਹਾਸੋ-ਹੀਣੀ ਗੁੱਲ ਹੈ । ਖੂਹ ਅਤੇ 
ਬਾਉਲੀਆਂ ਲਵਾਣ ਵਾਲੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ । ਚਤੌੜ 
ਦੇ ਕਿਲ੍ਹੋ ਦੇ ਸਰ ਹੋਣ ਦਾ 'ਵਰ' ਮੁਗਲ ਹਕ੍ਰਮਤ ਦੇ ਅਸਰ ਹੇਠ ਕਿਸੇ 
ਪਾਸੇ“ ਮਸ਼ਰੂਰ ਕਰਾਇਆ ਜਾਪਦਾ ਹੈ, ਤਾਂਕਿ ਸਿੱਖ ਮੁਗਲ ਹਕੂਮਤ ਦੀ 
ਗ਼ੁਲਾਮੀ ਵਿਚ ਟਿਕੇ ਰਹਿਣ । 


੨੮ 





ਆ 


ਕੱਢਣ ਆਦਿਕ ਦੇ ਉੱਦਮਾਂ ਨਾਲ ਸੁਰਤ ਨੇ ਮੌੜਾ ਖਾਧਾ, ਤੇ ਘੜੀਆਂ 
ਪਲਾਂ ਵਿਚ ਸਤਿਗੁਰੂ ਦੀ ਮਿਹਰ _ਨਾਲ ਮਾਣਕ ਚੰਦ ਨੌ-ਬਰ-ਨ 
ਹੌ ਗਿਆ। ੍ 

ਇਸ ਘਟਨਾ ਨੇ ਸਿੱਖ-ਸੈਗਤਾਂ ਦੇ ਸਾਹਮਣੇ ਨਵੇਂ' ਪੂਰਨ 
ਪਾ ਕੇਂ ਰੱਖ ਦਿੱਤੇ । ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਨ ਲਈ, 
ਗਰੀਬ ਜਨਤਾ ਦੀ ਸੇਵਾ ਕਰਨ ਲਈ ਜਿੰਦ ਭੀ ਤਲੀ ਉਤੇ ਧਰਨੀ 
ਪੈਂਦੀ ਹੈ। ਆਪਾ ਵਾਰਨ ਤੋ ਬਿਨਾ ਸੇਵਾ ਹੋ ਨਹੀ" ਸਕਦੀ । ਜੋ ਸਿੱਖ 
ਆਪਾ ਸਦਕੇ _ਕਰਦਾ ਹੈ, ਉਸ _ਦਾ ਆਪਣਾ ਜੀਵਨ ਹੀ 
ਧਰਮ-ਪਰਚਾਰ ਦਾ ਵਸੀਲਾ ਬਣ ਜਾਂਦਾ ਹੈ । ਸਮੇਂ ਅਨੁਸਾਰ ਗੁਰੂ 
ਅਮਰਦਾਸ ਜੀ ਨੇ ਭਾਈ ਮਾਣਕ ਚੌਦ ਨੂੰ ਸਿੱਖ-ਧਰਮ ਦਾ ਪਰਚਾਰਕ 
ਬਣਾ ਦਿੱਤਾ । 
ਜੱਗ-- 

ਬਾਉਲੀ ਤਿਆਰ ਹੋਣ ਦਾ ਸਾਰਾ ਕੌਮ ਸਿਰੇ ਚੜ੍ਹ ਗਿਆ। 
ਵਿਰੋਧੀ ਜਾਤਿ-ਅਭਿਮਾਨੀਆਂ ਦੇ ਟਾਕਰੇ ਤੋਂ ਮਨੁੱਖਤਾ ਦੀ ਜਿੱਤ ਦੀ 
ਇਹ ਪਹਿਲੀ ਯਾਦਗਾਰ ਸੀ । ਜਿਉ” ਜਿਉ” ਦੂਰ ਨੇੜੇ ਖ਼ਬਰਾਂ 
ਗਈਆਂ, ਸਿੱਖਾਂ ਦੇ ਦਿਲ ਵਿਚ ਹੁਲਾਰਾ ਆਉਦਾ ਗਿਆ 1 ਗੁਰੂ 
ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਨਾਮ-ਲੇਂਵਾ ਜਨਤਾ ਦੇ 
ਅੰਦਰ ਉਤਸ਼ਾਹ ਤੇ ਹੌਸਲਾ ਵਧਾਣ ਲਈ ਸਾਰੀ ਸਿੱਖ-ਜਨਤਾ ਦਾ 
ਇਕੱਠ ਕੀਤਾ । ਨਿਯਤ ਦਿਹਾੜੇ ਤੇ ਦੂਰੋ' ਦੂਰੋ" ਸਿੱਖ ਨਰ-ਨਾਰ 
ਆ ਇਕੱਠੇ ਹੋਏ । ਗੁਰੂ ਕੋ ਲੰਗਰ ਵਿਚ ਤਾਂ ਅੱਗੇ ਭੀ ਕੋਈ ਕਮੀ 
ਨਹੀ ਹੋਇਆ ਕਰਦੀ ਸੀ, ਪਰ ਇਸ ਅਦੁੱਤੀ ਮੌਕੇ ਤੋਂ ਹੋਰ ਭੀ 
ਵਧੀਕ ਉਚੇਚ ਕੀਤੇਂ ਗਏ । ਸ਼ੈਦਰ ਭੋਜਨ ਤਿਆਰ ਹੋਏ । ਸਾਰੇ 
ਨਗਰ-ਵਾਸੀਆਂ ਨੂੰ ਭੀ ਪਿਆਰ ਨਾਲ ਸੱਦਾ ਦਿੱਤਾ ਗਿਆ ਕਿ ਲੰਗਰ 
ਵਿਚ ਪਰਸ਼ਾਦ ਛਕਣ । 


-੨੯ 


ਗੋਇੰਦਵਾਲ ਵਿਚ ਇਕ ਜੋਗੀ ਤਪਾ ਰਹਿੰਦਾ ਸੀ । ਤਪਾ ਤਾਂ 
ਉਹ ਨਿਰਾ ਆਖਣ ਨੂੰ ਹੀ ਤਪਾ ਸੀ । ਜੋਗੀਆਂ ਵਾਂਗ ਪਿੰਡੇ ਉਤੇ 
ਸੁਆਹ ਭੀ ਮਲੀ ਹੋਈ ਸੀ, ਅਤੇ ਧੀਆਂ ਪੁੱਤਰਾਂ ਵਾਲਾ ਭੀ ਸੀ । 
ਆਗੂ-ਹੀਣ ਅਨਪੜ੍ਹ ਲੌਕਾਂ ਦੀ ਭੇਡਾ-ਚਾਲ ਹੀ ਹੋਇਆ ਕਰਦੀ ਹੈ। 
ਉਸ _ਵੇਹਲੜ ਗ੍ਿਹਸਤੀ, ਉੱਜ ਵੇਖਣ ਨੂੰ ਜੋਗੀ ਤਪੇ ਦੀ ਲੋਕ 
` ਵਰ-ਸਰਾਪਾਂ ਦੇ ਲੌਕ-ਡਰ ਕਰਕੇ ਸੇਵਾ ਕਰਿਆ ਕਰਦੇ ਸਨ ।ਪਰ 
ਜਿਉ” ਜਿਉ” ਗੁਰੂ ਅਮਰਦਾਸ ਜੀ ਤੋ ਲੋਕਾਂ ਨੂੰ ਗੁਰਬਾਣੀ ਦਾ 
` ਚਾਨਣ ਮਿਲਿਆਂ, ਤੇ ਸਹੀ ਮਨੁੱਖਤਾ ਦੀ ਸੂਝ ਆਉ'ਦੀ ਗਈ, ਉਸ 
ਵੇਹਲੜ ਦੀ ਸੇਵਾ ਘਟਦੀ ਗਈ । ਉਹ ਤਪਾਂ ਗੁਰੂ ਅਮਰਦਾਸ ਜੀ 
ਦਾਂ ਦੇਖੀ ਬਣਦਾ ਗਿਆ । ਗੱਦੇ ਤੇ ਉਸਦੇ ਹੋਰ ਸਾਬੀਆਂ ਨੂੰ ਸਤਿੰਗੁਰੂ 
ਜੀ ਦੇ ਵਿਰੁੱਧ ਖੜੇ ਕਰਨ ਵਿਚ ਭੀ ਬਹੁਤਾ ਹੱਥ ਇਸ ਤਪੇਂ ਦਾ ਹੀ 
ਹੁੰਦਾ ਸੀ । ਗੁਰੂ-ਘਰ ਦੀ ਨਿੰਦਿਆ ਕਰਦੇ ਰਹਿਣਾ ਤਪੇ ਦਾ ਨਿੱਤ 
ਦਾ ਵਿਹਾਰ ਸੀ । ਉੱਜ ਆਪਣੇ ਆਪ ਨੂੰ ਉਹ ਬੜਾ ਤਿਆਗੀ ਜ਼ਾਹਰ _ 
ਕਰਿਆ ਕਰਦਾ ਸੀ । 

ਜਾਤਿ-ਅਭਿਮਾਨੀਆਂ ਅਤੇ ਤਪੇ ਵਰਗੇ ਤਿਆਗੀ ਅਖਵਾਣ 
ਵਾਂਲਿਆਂ ਦਾ ਪਾਜ ਉਘਾੜਨ ਲਈ ਵੀ ਇਹ ਚੰਗਾ ਮੌਕਾ ਬਣ 
ਗਿਆ । ਇਕ ਤਾਂ ਲੰਗਰ ਵਿਚ ਬਹੁਤ ਸ਼ੈਂਦਰ ਸੁਆਦਲੇ ਖਾਣੇ 
ਤਿਆਰ ਕੀਤੇ ਗਏ, ਦੂਜੇ, ਆਪਣੇ ਮਨ ਨੂੰ ਦੱਛਣਾ ਦੇ ਹੱਕਦਾਰ 
ਸਮਝਣ ਵਾਲੇ ਉਚ-ਜਾਤੀ ਵਾਲਿਆਂ ਲਈ ਸਤਿਗੁਰੂ ਜੀ_ਨੇ ਚੋਖੀ 
ਨਕਦ ਭੇਟਾ ਦਾ ਭੀ ਪਰਬੋਧ ਕਰ ਦਿੱਤਾ । ਬ੍ਰਾਹਮਣ ਲੌਕ ਭੀ ਲੰਗਰ 
ਵਿਚ ਆ ਸ਼ਾਮਲ ਹੋਏ । ਤਪੇ ਨੇ ਆਪਣਾ ਤਿਆਗ ਵਾਲ਼ਾ ਹਠ 
ਕਾਇਮ ਰੱਖਣ ਦੀ ਕੋਸ਼ਸ਼ ਕੀਤੀ, ਉਚੇਚੇ ਸੱਦੇ ਭੇਜਿਆਂ ਭੀ ਨਾ 
ਆਇਆ । ਪਰ ਉਸ ਦੋ ਅੰਦਰ ਲੌਭੁ ਦੀ ਛੁਰੀ ਚੱਲ ਰਹੀ ਸੀ । ਮੋਹਰਾਂ 
ਦੀ ਦੱਛਣਾ ਕਿਵੇ” ਛੱਡੇ ? ਆਪ ਤਾਂ ਨਾ ਆਇਆ, ਚੌਰੀ-ਛਿਪੀ 
ਆਪਣੇ ਪੁੱਤਰਾਂ ਨੂੰ ਭੇਜ ਦਿੱਤੋ ਸੁ । ਨਗਰ ਦੇ ਪੈੱਚਾਂ ਨੇ ਜਦੋਂ ਤਪੈ ਦੀ . 


੩੦ 


ਇਹ ਕਰਤੂਤ ਵੇਖੀ, ਤਾਂ ਬੜਾ ਹਾਸਾ ਪਿਆ । ਸਭਨਾਂ -ਨੂੰ ਤਪੋ ਦੀ 
ਅਸਲੀਅਤ ਦੀ ਸਮਝ ਆਂ ਗਈ । ਸਤਿਗੁਰੂ ਜੀ ਦੇ ਵਿਰੁੱਧ ਖੜੀ ਕੀਤੀ 
ਹੋਈ ਦੈਦ-ਕਥਾ ਤੇ ਈਰਖਾ ਮੁੱਕ ਗਈ । ਰ 


ਅਕਬਰ ਵੱਲੋ" ਜਾਗੀਰ- 


ਅਕਬਰ ਨਾ-ਬਾਲਗ਼ ਉਮਰੇ ਤਖ਼ਤ ਤੇ ਬੈਠਾ ਸੀ । ਬੈਰਮ ਖ਼ਾਂ 

ਉਸ ਦਾ ਸਰ-ਪ੍ਰਸਤ ਬਣਿਆ ਸੀ, ਜੋ ਸ਼ਾਹੀ ਘਰਾਣੇ ਨਾਲ ਸਦਾ 
ਵਫ਼ਾਦਾਰੀ ਕਰਦਾ ਰਿਹਾ । ਸਹਿਜੇ ਸਹਿਜੇ ਇਸ ਦੇ ਵਿਰੁੱਧ ਕੁਝ ਕੁ 
ਸੁਆਰਥੀਆਂ ਵਲੋ ਗੋੱ'ਦਾਂ ਗੁੰਦੀਆਂ ਜਾਣ ਲੱਗ ਪਈਆਂ । ਅਕਬਰ 
ਦੇ ਮੈਨ ਵਿਚ ਸ਼ੱਕ ਪੱਕੇ ਕਰ ਦਿੱਤੇ ਗਏ । ਗੱਲ ਇਥੋ” ਤਕ ਵੱਧ 
ਗਈ_ਕਿ ਬੈਰਮ ਖ਼ਾਂ ਅਪਰੈਲ ਸੈਨ ੧੫੬੦ ਵਿਚ ਪੰਜਾਬ ਵੱਲ ਭੱਜ 
ਨਿਕਲਿਆ । ਆਪਣਾ ਟੱਬਰ ਉਹ ਬਠਿੰਡੇ ਦੇ ਕਿਲ੍ਹੋ ਵਿਚ ਛੱਡ 
ਆਇਆ । ਅਕਬਰ ਨੇ ਪਿੱਛਾ ਕੀਤਾ । ਜਲੰਧਰ ਦੇ ਕੋਲ ਬੈਰਮ ਨੂੰ 
ਸ਼ਹੀ ਫ਼ੌਜ ਤੋ ਭਾਂਜ ਹੋਈ । ਬੈਰਮ ਪਹਾੜਾਂ ਵਲ ਭੱਜਿਆ, ਪ੍ਰ 
ਬਿਆਸ ਦੇ ਕੋਢੇ ਫੜਿਆ ਗਿਆ । ਅਕਬਰ ਨੇ ਉਸ ਦੀ ਪਿਛਲੀ 
ਸੇਵਾ ਸਦਕਾ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਆਪ ਲਾਹੌਰ 


ਆ ਗਿਆ । ਇਥੋ ੧੫੬੦ ਦੇ ਅਖ਼ੀਰ ਵਿਚ ਦਿੱਲੀ ਵਲ ਰਵਾਨਾ 
ਹੋਇਆ । 
ਗੋਇੰਦਵਾਲ, ਲਾਹੌਰ ਤੋ ਦਿੱਲੀ ਜਾਣ ਵਾਲੀ ਸ਼ਾਹੀ ਸੜਕ 
ਉਤੇ ਸੀ । ਅਕਬਰ ਨੇ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਦੇ 
ਦਰਸ਼ਨ ਕੀਤੇ । ਇਹ ਪਹਿਲਾ ਮੌਕਾ ਸੀ । ਜਿਸ ਲੰਗਰ ਦੇ ਵਿਰੁੱਧ 
ਉਸ ਨੇ ਦੋਖੀਆਂ ਪਾਸੋ' ਕਈ ਸ਼ਿਕਾਇਤਾਂ ਸੁਣੀਆਂ ਹੋਈਆਂ ਸਨ, 
ਉਥੋਂ ਆਪ ਜਾ ਕੇ ਪਰਸ਼ਾਦ ਛਕਿਆ । ਸਭ ਲੋਕਾਂ ਨਾਲ ਇਕੋ ਜਿਹਾਂ 
ਪਿਆਰ-ਭਰਿਆ ਸਲੂਕ ਆਪਣੀ ਅੱਖੀ` ਵੇਖ ਕੇ ਅਕਬਰ ਬਜੂਤ 
ਖ਼ੁਸ਼ ਹੋਇਆ । ਗੁਰੂ ਕਾ ਲੰਗਰ ਸੇਵਕ ਸਿੱਖਾਂ ਦੀ ਭੇਟਾ ਨਾਲ ਹੀ 


੨੧ 


ਚੱਠ ਰਹਿਆ ਸੀ _। ਅਕਬਰ ਨੇ ਲੰਗਰ ਦੇ ਖ਼ਰਚ ਪੂਰੋ ਕਰਨ ਲਈਂ 
ਜਾਗੀਰ _ਦੇਣੀ ਚਾਹੀ, ਪਰ _ਗੁਰੂ ਅਮਰਦਾਸ ਜੀ ਨੇ ਆਦਰ-ਭਰੋਂ 
ਲਫ਼ਜ਼ਾਂ ਨਾਲ ਅਕਬਰ ਦੀ ਇਹ ਇੱਛਾ ਪੂਰੀ ਕਰਨ ਤੋ" ਨਾਂਹ ਕਰ 
ਦਿੱਤੀ, ਅਤੇ ਆਖਿਆ ਕਿ ਗੁਰੂ ਕਾ ਲੰਗਰ ਸਭ ਸਿੱਖਾਂ ਦੇ ਸਾਂਝੇ 
ਉੱਦਮ ਨਾਲ ਹੀ ਚੱਲਣਾ ਚਾਹੀਦਾ ਹੈ । ਸਤਿਗੁਰੂ ਜੀ ਨੇ ਚੰਗਾ 
ਮੌਕਾ ਜਾਣ ਕੇ ਅਕਬਰ ਨੂੰ ਮੁੜ ਚੇਤਾ ਕਰਾ ਦਿੱਤਾ ਕਿ ਬਾਦਖ਼ਾਹ ਦਾ 
ਫ਼ਰਜ਼ ਹੈ ਸਾਰੀ ਪਰਜਾ ਨਾਲ ਹੀ ਇਕੋ ਜਿਹਾ ਸਲੂਕ ਕਰੇਂ । ਹਿੰਦੂ 
ਜਨਤਾ ਉਤੇ ਤੀਰਬਾਂ ਤੋਂ ਜਾਣ ਦਾ ਉਚੇਚਾ ਮਸੂਲ ਨਹੀ" ਹੋਣਾ 
ਚਾਹੀਦਾ। `.. 
ਜਦੋ ਸਤਿਗੁਰੂ ਜੀ ਨੇ ਲੰਗਰ ਵਾਸਤੇ ਜਾਗੀਰ ਲੰਣੌ' ਇਨਕਾਰ 
ਕੀਤਾ, ਤਾਂ ਅਕਬਰ ਨੇ ਝਬਾਲ ਪਰਗਣੋ ਦੀ ਜਾਗੀਰ ਗੁਰੂ ਅਮਰ ਦਾਸ 
ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕਰ ਦਿੱਤੀ । 
ਆ ੧੫੬੩ ਵਿਚ ਅਕਬਰ ਮਥਰਾ ਵਲ ਗਿਆ । ਹਿੰਦੂ-ਪੁਰਬ .. 
7 ਸੀ । ਯਾਤਰੂਆਂ ਪਾਸੋ ਮਸ਼ੂਲ ਵਸੂਲ ਹੋ ਰਿਹਾ ਸੀ । ਅਕਬਰ ` 
ਗੁਰੂ ਅਮਰਦਾਸ ਜੀ ਦੀ ਕੀਤੀ ਪ੍ਰੇਰਨਾ ਦਾ ਚੇਤਾ ਆ ਗਿਆ, ਅਤੇ 
ਸ ਨੇ ਉਥੇ ਹੀ ਹੁਕਮ ਜਾਰੀ ਕਰ ਦਿੱਤੇ ਕਿ ਅਗਾਂਹ ਨੂੰ ਇਹ ਮਸੂਲ 
ਦ ਕਰ ਦਿੱਤਾ ਜਾਏ । 


41੭ ਹੇ ਨ ਦੀ 


` ੩੨ 


ਚੌਥਾ ਕਾਂਡ 
੨੨ ਮੰਜੀਆਂ- 


ਗੁਰੂ ਨਾਨਕ ਦੇਵ ਜੀ ਨੇ ਪਹਿਲੀ 'ਉਦਾਸੀ_ਵਿਚ ਹਿੰਦੂ-ਪੁਰਬਾਂ 
ਸਮੇ ਭਾਰਤ ਦੇ ਸਾਰੇ ਹਿੰਦੂ-ਤੀਰਥ ਵੇਖੋ, ਅਤੇ ਆਪਣੇ ਖ਼ਿਆਲਾਂ ਦਾ 
ਪਰਚਾਰ ਕਾਇਮ ਰੱਖਣ ਲਈ ਕਈ ਥਾਈ” ਕੇਦਰ ਬਣਾਏ । ਯੋਗ 
ਬੰਦਿਆਂ ਨੂੰ ਪਰਚਾਰਕ ਥਾਪਿਆ । ਪਰਚਾਰਕ ਨੇ ਬੋਲਣ ਸਮੇ ਆਪਣੇ 
ਸਾਹਮਣੇ ਬੈਠੇ ਸਭ ਸੱਜਣਾਂ ਵਲ ਨਿਗਾਹ ਮਾਰਨੀ ਹੁੰਦੀ ਹੈ, ਇਸ 
ਵਾਸਤੇ ਉਸ ਨੇ ਬਾਕੀ ਸਭ ਸਥਾਨਾਂ ਨਾਲੋ" ਉੱਚੇ ਥਾਂ ਉਤੇ ਬੈਠਣਾ ਹੁੰਦਾ 
ਹੈ। ਇਸ ਕੌਮ ਲਈ ਆਮ ਤੌਰ ਤੇ ਮੰਜੀ ਹੀ ਵਰਤੀ ਜਾਂਦੀ ਸੀ, ਜਿਸ 
ਉਤੇ ਬੈਠ ਕੇ ਪਰਚਾਰਕ ਸੈਗਤ ਨੂੰ ਗੁਰਮਤਿ ਦੀਆਂ ਗੱਲਾਂ ਸੁਣਾਂਦਾ 
ਸੀ। ਹਰੇਕ ਸਿੱਖ ਆਪਣੇ ਆਪ ਪਰਚਾਰਕ ਨਹੀ” ਸੀ ਬਣ ਜਾਂਦਾ । 
ਇਕ ਕੰਮ ਉਹੀ ਕਰਦਾ ਸੀ, ਜਿਸ ਨੂੰ ਸਤਿਗੁਰੂ ਵਲੋ ਪਰਵਾਨਗੀ 
ਮਿਲੋ । ਸਿੱਖਾਂ ਵਿਚ ਇਹ ਪਦਵੀ ਬੜੇ ਸਤਿਕਾਰ ਤੋ ਇਤਬਾਰ ਦੀ 
ਪਦਵੀ ਸੀ । ਜਿਸ ਨੂੰ ਪਰਚਾਰਕ ਬਣਾਇਆ ਜਾਂਦਾ ਸੀ, ਸਿੱਖ ਸਧਾਰਨ 
ਬੋਲੀ ਵਿਚ ਆਖਦੇ ਸਨ ਕਿ ਉਸ ਸਿੱਖ ਨੂੰ ਸਤਿਗੁਰੂ ਨੇ 'ਮੰਜੀਂ ਬਖ਼ਸ਼ੀ 
ਹੈ । ਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਸਮੇ ਲੋੜ ਅਨੁਸਾਰ ਯੋਗ 
ਸਿੱਖਾਂ ਨੂੰ ਕਈ ਥਾਈ' “ਜੀ ਬਖ਼ਸ਼ਦੇ ਗਏ । 

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ 
ਅਨੁਸਾਰ ਆਪਣਾ ਸਾਰਾ ਸਮਾ ਰਾਵੀ ਬਿਆਸ ਦੇ ਵਿਚਕਾਰਲੇ ਇਲਾਕੇ ਦੇ 
ਪਿੰਡਾਂ ਵਿਚ ਹੀ ਪਰਚਾਰ ਕਰਨ ਲਈ ਖ਼ਰਚ ਕੀਤਾ । 

ਜਹਿਜੇ ਸਹਿਜੇ ਸਿੱਖ ਜਨਤਾ ਦੀ ਗਿਣਤੀ ਵਧਦੀ ਗਈ । 
ਜਾਤਿ-ਅਭਿਮਾਨੀਆਂ ਦੀ ਵਿਰੋਧਤਾ ਅਤੇ ਉਸ ਦੇ ਨਤੀਜੇ ਦੇ ਤੌਰ ਤੋਂ 


੨੩੨ 


ਬਾਉਲੀ ਦੇ ਬਣਨ ਨੇ ਸਿੱਖਾਂ ਵਿਚ ਬੜੀ ਜਾਗਰਤ ਲੈ ਆਂਦੀ । ਇਸ 
ਗੱਲ ਦੀ ਬੜੀ ਲੋੜ ਪੈ ਗਈ ਕਿ ਸਿੱਖ-ਧਰਮ ਦੇ ਪਰਚਾਰ ਨੂੰ ਪੱਕੇ 
ਪੈਰਾਂ ਉਤੇ ਖੜਾ ਕੀਤਾ ਜਾਏ । ਗੁਰੂ ਅਮਰਦਾਸ ਜੀ ਨੇ ਸਾਰੀ ਸਿੱਖ-ਵੱਸੋ' 
ਦੇ ਇਲਾਕਿਆਂ ਨੂੰ ੨੨ ਹਿੱ ਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ ੨੨ 
ਮੰਜੀਆਂ ਥਾਪੀਆਂ ੨੨ ਸਿਆਣੇ ਪਰਚਾਰਕ ਨੀਅਤ ਕੀਤੇ, ਜਿਨ੍ਹਾਂ 
ਵਿਚੋਂ ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ ਤੋਂ ਮਥੋਂ ਮੁਰਾਰੀ ਦੇ ਨਾਮ 
ਸਿੱਖ-ਇਤਿਹਾਸ ਵਿਚ ਉੱਘੇ ਹਨ । 

ਹੇਠ-ਲਿਖੋ ਗੁਰਸਿੱਖਾਂ ਨੂੰ ਮੰਜੀਆਂ _(ਉਪਦੇਸ਼ਕ-ਗੱਦੀਆਂ) 
ਬਖ਼ਸ਼ੀਆਂ ਗਈਆਂ ਸਨ :-- 


੧. ਅੱਲਾ ਯਾਰ _= ਪਠਾਣ ਸੌਦਾਗਰ 

੨. _ਸੱਚਨ ਸੱਚ __- ਪਿੰਡ ਮੰਦਰ ਤਸੀਲ ਸ਼ਕਰਪੁਰ 
੩. ਸਾਧਾਰਨ _- ਗੋਇੰਦਵਾਲ 

੪. ਸਾਵਣ ਮਲ - ਗੋਇੰਦਵਾਲ 

੫. _ਸੁੱਖਣ - ਧਮਿਆਲ 

੬. ਹੌਦਾਲ - ਜੰਡਿਆਲਾ 

੭, _ ਕੇਦਾਰੀ - ਬਟਾਲਾ 

੮. ਖੇਡਾ = ਖੇਮਕਰਨ 

੯. _ਗੈਗੂਸ਼ਾਹ __- ਗੜ੍ਹ ਸ਼ੈਕਰ 
੧੦. ਦਰਬਾਰੀ __- ਮਜੀਠਾ 

੧੧. ਪਾਰੋ ਹਲ 

੧੨. ਫੇਰਾ - ਮੀਰਪੁਰ 

੧੩. _ਬੂਆ - ਹਰਿ ਗੋਬਿੰਦਪੁਰ ਇਸਦੀ ਸੌਤਾਨ 
੧੪. _ਬੇਣੀ - ਚੂਹਨੀਆਂ 

੧੫. ਮਹੋਸ਼ਾ - ਸੁਲਤਾਨਪੁਰ 

੧੬. _ਮਾਈਦਾਸ _- ਨਰੋਲੀ (ਮਾਝਾ) 


001 
02 


੧੭. ਮਾਣਕ ਚੌਦ - ਵੈਰੋਫਾਲ 


੧੮. ਮੁਰਾਰੀ __- ਖਾਈ (ਲਾਹੌਰ) 

੧੯. ` ਰਾਜਾ ਰਾਮ _-= ਸੈਧਮਾ (ਜਲੰਧਰ) ਇਸਦੀ ਸੰਤਾਨ 
੨੦. _ਰੈਗ ਸ਼ਾਹ _- ਮੱਲ ਪੋਤਾ (ਜਲੰਧਰ) 

੨੧. ਰੋਗ ਦਾਸ _- ਘੜ੍ਹਆਂ (ਅੰਬਾਲਾ) 

੨੨. ਲਾਲੋ - ਡੱਲਾ 


(੧) ਅੱਲਾਯਾਰ-ਇਸ ਨੂੰ ਅੱਲਾਸ਼ਾਹ ਭੀ ਆਖਦੇ ਸਨ । ਇਹ 
ਇਕ ਪਠਾਣ ਸੀ, ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ 
ਸੀ । ਇਕ ਵਾਰੀ ਦਿੱਲੀ ਤੋ` ਆਉਦੇ ਨੂੰ ਬਿਆਸ ਦੇ ਕੌਢੇ ਡੱਲਾ 
ਨਿਵਾਸੀ ਭਾਈ ਪਾਰੋ ਜੀ ਮਿਲ ਪਏ, ਜਿਸ ਤੋ` ਇਸ ਦੇ ਦਿਲ ਵਿਚ ਗੁਰੂ 
ਅਮਰਦਾਸ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ 1 ਸਤਿਗੁਰੂ 
ਜੀ ਦੇ ਪਾਸ ਗੋਇੰਦਵਾਲ ਪਹੁੰਚ ਕੇ ਅੱਲਾਯਾਰ ਨੇ ਸਿੱਖੀ ਧਾਰਨ ਕੀਤੀ । 
ਇਸਦਾ ਜੀਵਨ ਇਤਨਾ ਉੱਚਾ ਬਣਿਆ ਕਿ ਇਹ ਗੁਰਮੁਖ ਸਿੱਖਾਂ ਵਿਚ 
ਗਿਣਿਆ ਗਿਆ । ਗੁਰੂ ਅਮਰਦਾਸ ਜੀ ਨੇ ਇਸ ਨੂੰ ਧਰਮ-ਪਰਚਾਰ ਦੀ 
ਸੇਵਾ ਸੰਪੀ। 

(੨) ਸੱਚਨ ਸਚ-ਇਹ ਜ਼ਿਲਾ ਲਾਹੌਰ ਦੀ ਤਸੀਲ ਸ਼ਕਰਪੁਰ 
ਦੇ ਪਿੰਡ ਮੰਦਰ ਦੇ ਰਹਿਣ ਵਾਲਾ ਇਕ ਬ੍ਰਾਹਮਣ ਸੀ । ਗੁਰੂ ਅਮਰਦਾਸ 
ਜੀ ਦਾ ਇਹ ਸਿੱਖ ਬਣਿਆਂ । ਲਫ਼ਜ਼ _'ਸੱਚਨ ਸੱਚ ਹਰ ਵੇਲੇਂ ਆਖਣ ਦੀ 
ਇਸ ਨੂੰ ਆਦਤ ਪੈ ਗਈ, ਇਸ ਵਾਸਤੇ ਇਸ ਦਾ ਨਾਮ ਹੀ 'ਸੱਚਨ ਸੱਚ 
ਪਰਸਿੱਧ ਹੋ ਗਿਆ । ਜਦੋ ਭਾਈ ਸਾਵਣ ਮਲ ਦੇ ਨਾਲ ਆਏ ਹਰੀਪੁਰ- 
ਕਾਂਗੜੇ ਦੇ ਰਾਜੇ ਦੀ ਇਕ ਰਾਣੀ ਪਾਗ਼ਲ ਹੋ ਗਈ ਸੀ ਤੋਂ ਰਾਜਾ ਉਸ ਨੂੰ 
ਗੋਇੰਦਵਾਲ ਹੀ ਛਡ ਗਿਆ ਸੀ, ਤਾਂ ਗੁਰੂ ਅਮਰਦਾਸ ਜੀ ਨੰ ਉਸਨੂੰ 
ਅਰੋਗ ਕਰ ਕੇ ਉਸ ਦੀ ਸ਼ਾਦੀ ਸੱਚਨ ਸੱਚ ਨਾਲ ਕਰ ਦਿੱਤੀ ਸੀ । ਇਹ 
ਜੋੜਾ ਸਾਰੀ ਉਮਰ ਗੁਰਮਤਿ ਦਾ ਪਰਚਾਰ ਕਰਦਾ ਰਿਹਾ । ਸਤਿਗੁਰੂ ਜੀ 
ਨੇ ਭਾਈ ਸੱਚਨ ਸੱਚ ਨੂੰ ਮੰਜੀ ਬਖ਼ਸ਼ੀ ਸੀ । 


੩੫ 


(੩) ਸਾਧਾਰਨ-ਇਹ ਗੋਇੰਦਵਾਲ ਦਾ ਰਹਿਣ ਵਾਲਾ ਇਕ 
ਲੌਹਾਰ ਸੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ ਸੀ । ਇਸਦੀ ਸੇਵਾ 
ਤੇ ਭਗਤੀ-ਭਾਵ ਉਤੇ ਪ੍ਰਸੇਨ ਹੋ ਕੇ ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ 
ਥਾਪ ਦਿੱਤਾ ਸੀ । 

(੪) ਸਾਵਣ ਮਲ-ਇਹ ਗੁਰੂ ਅਮਰਦਾਸ ਜੀ ਦਾ ਭਤੀਜਾ ਸੀ । 
ਜਦੋ" ਗੋਇੰਦਵਾਲ ਵਿਚ ਗੁਰਦੁਆਰਾ ਅਤੇ ਸੌਗਤਾਂ ਲਈ ਮਕਾਨ ਬਣਾਣ 
ਦੀ ਲੋੜ ਪਈ, ਤਾਂ ਗੁਰੂ ਅਮਰਦਾਸ ਜੀ ਨੇ ਇਸ ਨੂੰ ਪਹਾੜੀ ਲੱਕੜ 
ਲਿਆਉਣ ਵਾਸਤੇ ਹਰੀਪੁਰ ਵਲ ਭੇਜਿਆ । ਸਾਵਣ ਮਲ ਉਸ ਇਲਾਕੇ 
ਵਿਚ ਸਿੱਖ ਧਰਮ ਦਾ ਪਰਚਾਰ ਭੀ ਕਰਦਾ ਰਿਹਾ । ਇਸ ਦੇ ਵਸੀਲੇ ਹੀ 
ਹਰੀਪੁਰ ਦਾ ਰਾਜਾ ਗੁਰੂ ਅਮਰਦਾਸ ਜੀ ਪਾਸ ਹਾਜ਼ਰ ਹੋ ਕੇ ਪਰਵਾਰ 
ਸਮੋਤ ਸਿੱਖ ਬਣਿਆ ਸੀ । ਸਤਿਗੁਰੂ ਜੀ ਨੇ ਭਾਈ ਸਾਵਣ ਮਲ ਨੂੰ 
ਮੰਜੀ ਬਖ਼ਸ਼ੀ । 

(੫) ਸੁੱਖਣ-ਇਹ ਜ਼ਿਲਾ ਰਾਵਲਪਿੰਡੀ ਦੇ ਨਗਰ ਧਮਿਆਣ 
ਦਾ ਰਹਿਣ ਵਾਲਾ ਸੀ, ਜਾਤਿ ਦਾ ਖੱਤ੍ਰੀ । ਪਹਿਲਾਂ ਇਹ ਦੁਰਗਾ ਦਾ ਭਗਤ 
ਸੀ । ਗੁਰੂ ਅਮਰਦਾਸ ਜੀ ਦੀ ਸ਼ਰਨ ਆ ਕੋ ਇਹ ਸਿੱਖ ਬਣਿਆ । ਇਸ 
ਦਾ ਜੀਵਨ ਇਤਨਾ ਉੱਚਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਪੋਠੋਹਾਰ 
ਵਿਚ ਧਰਮ-ਪਰਚਾਰ ਕਰਨ ਲਈ ਪਰਚਾਰਕ ਦੀ ਗੱਦੀ ਬਖ਼ਸ਼ੀ । 

(੬) ਹੈਦਾਲ-ਇਹ ਜ਼ਿਲਾ ਅੰਮ੍ਰਿਤਸਰ ਦੇ ਨਗਰ ਜੰਡਿਆਲੋ 
ਦਾ ਵਸਨੀਕ ਸੀ, ਜਾਤਿ ਦਾ ਜੱਟ । ਭਾਈ ਹੰਦਾਲ ਗੁਰੂ ਅਮਰਦਾਸ ਜੀ 
ਦਾ ਅਨੰਨ ਸਿੱਖ ਹੋਇਆ । ਗੁਰੂ ਕੇ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ 
ਕਰਿਆ ਕਰਦਾ ਸੀ । ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖ਼ਸ਼ੀ । ਇਸ ਦੇ 
ਨਗਰ ਦਾ ਨਾਮ ਗੁਰੂ ਕਾ ਜੰਡਿਆਲਾ ਪਜਸਿੱਧ ਹੋਇਆ । ਹਰ ਵੇਲੋ 
_ਨਿਰੈਜਨ ਨਿਰੈਜਨ' ਮੂੰਹੋਂ ਆਖਣ ਕਰਕੇ ਇਸ ਦੀ ਸੰਪ੍ਰਦਾਇ ਦਾ ਨਾਮ 
ਨਿਰੌਜਨੀਏ ਪੈ ਗਿਆ । 

ਭਾਈ ਹੈਦਾਲ ਦਾ ਪੁੱਤਰ ਬਿਧੀ ਚੰਦ ਕੁਰਾਹੇ ਪੈ ਗਿਆ । ਉਸ ਨੇ 


੩੬ 


ਭਾਈ ਬਾਲੇ ਦੇ ਨਾਮ ਉਤੇ ਗੁਰੂ ਨਾਨਕ ਦੇਵ ਜੀ ਦੀ ਇਕ ਜਨਮ ਸਾਖੀ 
ਲਿਖੀ, ਜਿਸ ਵਿਚ ਬਹੁਤ ਸਾਰੀਆਂ ਮਨ-ਮੰਨੀਆਂ ਗੱਲਾਂ ਦਰਜ 
ਕਰ ਦਿੱਤੀਆਂ । 

(੭) ਕੇਦਾਰੀ-ਭਾਈ ਕੇਦਾਰੀ ਬਟਾਲੇ (ਜ਼ਿਲਾ ਗੁਰਦਾਸਪੁਰ) 
ਦਾ ਰਹਿਣ ਵਾਲ਼ਾ ਸੀ, ਜਾਤਿ ਦਾ ਲੂਹੰਬਾ ਖੱਤ੍ਰੀ ਸੀ । ਸਤਿਗੁਰੂ ਜੀ ਦਾ 
ਸਿੱਖ ਬਣ ਕੇ ਇਹ ਬੜੀ ਕਰਣੀ ਵਾਲਾ ਪਰਸਿੱਧ ਹੋਇਆ । ਗੁਰੂ 
ਅਮਰਦਾਸ ਜੀ ਨੇ ਇਸ ਨੂੰ ਪਰਚਾਰਕ ਥਾਂਪ ਕੇ ਮੰਜੀ ਬਖ਼ਸ਼ੀ । 

(੮) ਖੇਡਾ-ਇਹ ਜ਼ਿਲਾ ਲਾਹੌਰ ਦੇ ਨਗਰ ਖੇਮਕਰਨ ਦਾ 
ਵਸਨੀਕ ਸੀ, ਜਾਤਿ ਦਾ ਬ੍ਰਾਹਮਣ । ਪਹਿਲਾਂ ਇਹ ਦੁਰਗਾ ਦਾ ਭਗਤ 
ਸੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਭਾਈ ਖੇਡਾ ਪਰਮਾਤਮਾ ਦਾ 
ਅਨੌਨ ਭਗਤ ਪਰਸਿੱਧ ਹੋਇਆ । ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ 
ਦਾ ਪਰਚਾਰਕ ਥਾਪਿਆ । 

(੯) ਗੈਗੂਸ਼ਾਹ-ਇਹ ਗੜ੍ਹ ਸ਼ੈਕਰ ਦਾ ਰਹਿਣ ਵਾਲਾ ਸੀ, ਜਾਤਿ 
ਦਾ ਬੱਸੀ ਖੱਤੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਤਨੇ ਉੱਚੇ 
ਜੀਵਨ ਵਾਲਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਰਿਆਸਤ ਸਰਮੌਰ 

ਦੇ ਇਲਾਕੇ ਦਾ ਪਰਚਾਰਕ _ਬਣਾ ਭੇਜਿਆ । ਭਾਈ ਗੰਗੂਸ਼ਾਹ ਦਾ 
ਪਰਸਿੱਹ ਅਸਥਾਨ 'ਦਾਉ'' (ਜ਼ਿਲਾ ਅੰਬਾਲਾ) ਵਿਚ ਹੈ । ਇਸ ਦੀ 
ਸੰਪ੍ਰਦਾਇ ਦੇ ਲੋਕ ਆਪਣੇ ਆਪ ਨੂੰ ਗੈਗੂਸ਼ਾਹੀ ਸਦਾਂਦੇ ਹਨ । ਗੈਗੂਸ਼ਾਹ 
ਦਾ ਪੜੌਤਾ ਭਾਈ ਜਵਾਹਰ ਸਿੰਘ ਬੜਾ ਕਰਣੀ ਵਾਲਾ ਹੋਇਆ ਹੈ, ਇਸ 
ਦਾ ਦੇਹੁਰਾ ਖਟਕੜ ਕਲਾਂ (ਜ਼ਿਲਾ ਜਲੰਧਰ) ਵਿਚ ਹੈ । 

(੧੦) ਦਰਬਾਰੀ-ਜਾਤਿ ਦਾ ਲੂੰਬਾ ਖੱਤਰੀ ਭਾਈ ਦਰਬਾਰੀ 
ਨਗਰ ਮਜੀਠੇ (ਜ਼ਿਲਾ ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ । 

(੧੧) ਪਾਰੋ=ਜਾਤਿ ਦਾ ਜੁਲਕਾ ਖੱਤ੍ਰੀ ਭਾਈ ਪਾਰੋ ਡੱਲੇਂ ਦਾ 
ਰਹਿਣ ਵਾਲਾ ਸੀ । ਇਹ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਿਆ ਸੀ । 
ਗੁਰੂ ਅਮਰਦਾਸ ਜੀ ਦੀ ਸੇਵਾ ਕਰ ਕੇ ਇਸ ਨੇ 'ਪਰਮਹੌਸ` ਦੀ ਪਦਵੀ 


੩੭ 


ਹਾਸਲ ਕੀਤੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪ ਕੇ ਮੰਜੀ 
ਬਖ਼ਸ਼ੀ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਹੁਰਾ ਭਾਈ ਨਾਰਾਇਣ 
ਦਾਸ ਇਸੇ ਦੀ ਕੁਲ ਵਿਚੋਂ ਸੀ । 

(੧੨) ਫੇਰਾ-ਇਹ ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ 
ਸੀ, ਜਾਤ ਦਾ ਕਟਾਰਾ ਖੱਤੀ । ਭਾਈ ਫੇਰਾ ਪਹਿਲਾਂ ਜੋਗੀਆਂ ਦਾ ਚੇਲਾ 
ਸੀ। ਫਿਰ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਆਤਮ-ਗਿਆਨੀ 
ਹੋਇਆ । ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖ਼ਸ਼ੀ । ਪਹਾੜੀ ਇਲਾਕੇ ਵਿਚ 
ਇਸ ਨੇ ਬਹੁਤ ਪਰਚਾਰ ਕੀਤਾ । 

(੧੩) ਬੂਆ-ਇਹ ਤੇਹਣ ਜਾਡਿ ਦਾ ਖੱਤ੍ਰੀ ਸੀ । ਗੁਰੂ 
ਅਮਰਦਾਸ ਜੀ ਦਾ ਸਿੱਖ ਬਣ ਕੇ ਪਰਮਹੈਸ ਪਦਵੀ ਨੂੰ ਪ੍ਰਾਪਤ ਹੋਇਆ 
ਸੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪਿਆ । ਇਸ ਦੀ ਸੌਤਾਨ 
ਹਰਿਗੋਬਿੰਦਪੁਰ ਵਿਚ ਵੱਸਦੀ ਹੈ । 

(੧੪) ਬੇਣੀ-ਜ਼ੂਹਨੀਆਂ (ਜ਼ਿਲਾ ਲਾਹੌਰ) ਦਾ ਵਸਨੀਕ ਪੰ ਡਿਤ 
ਬੇਣੀ ਬੜਾ ਵਿਦਵਾਨ ਸੀ । ਸ਼ਾਸਤ੍ਰਾਰਥ ਕਰ ਕੇ ਜਿੱਤਾਂ ਜਿੱਤਦਾ ਪੰਡਿਤ 
ਬੇਣੀ ਜਦੋ' ਗੋਇੰਦਵਾਲ ਆਇਆ, ਤਾਂ ਗੁਰੂ ਅਮਰਦਾਸ ਜੀ ਦਾ ਦਰਸ਼ਨ 
ਕਰ ਕੇ ਇਸ ਨੇ ਵਿੱਦਿਆ-ਅਭਿਮਾਨ ਛੱਡ ਦਿੱਤਾ, ਅਤੇ ਸਤਿਗੁਰੂ ਜੀ 
ਦਾ ਸਿੱਖ ਬਣਿਆ । ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ ਦੇ ਪਰਚਾਰ 
ਦਾ ਕੌਮ ਸੋਪਿਆ । ਇਸ ਦਾ ਨਾਮ ਕਈਆਂ ਨੇ ਬੋਣੀ ਮਾਧੋ ਭੀ ਲਿਖਿਆ 
ਹੈ।ਪੰਡਿਤ ਹਰਦਿਆਲ ਕਵੀ ਇਸੇ ਦੀ ਕੁਲ ਵਿਚੋ” ਸੀ, ਜਿਸ ਨੇ 
ਸਾਰੁਕਤਾਵਲੀ ਅਤੇ ਵੈਰਾਗ ਸ਼ਤਕ ਦਾ ਸੁੰਦਰ ਉਲਥਾ ਕੀਤਾ । 

(੧੫) ਮਹੇਸ਼-ਸੁਲਤਾਨਪੁਰ ਦਾ ਰਹਿਣ ਵਾਲਾ, ਧੀਰ ਜਾਤਿ 
ਦਾ ਖੱਤ੍ਰੀ । 

(੧੬) ਮਾਈਦਾਸ-ਮਾਝੇ ਦੇ ਨਰੋਲੀ ਪਿੰਡ ਦਾ ਵਸਨੀਕ ਸੀ । 
ਪੰਡਿਤ ਮਾਈਦਾਸ ਪਹਿਲਾਂ ਵੈਸ਼ਨਵ ਮਤ-ਧਾਰੀ ਸੀ । ਗੁਰੂ ਅਮਰਦਾਸ 
ਜੀ ਦੀ ਸ਼ਰਨ ਆਇਆ । ਭਾਈ ਮਾਣਕ ਚੌਦ ਦੀ ਸੈਗਤ ਵਿਚ 


੩੮ 


੭੧ 


ਆਤਮ-ਗਿਆਨੀ ਹੋਇਆ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ 
ਥਾਪਿਆ [ ਮਾਝੇ ਦੇ ਇਲਾਕੇ ਵਿਚ ਇਸ ਨੇ ਬਹੁੜ ੫ਰਚਾਰ. ਕੀਤਾ ਸੀ । 
(੧੭) ਮਾਣਕ _ਚੈਦ-ਵੈਰੋਵਾਲ (ਜ਼ਿਲਾ ਅੰਮ੍ਰਿਤਸਰ) ਦਾ 
ਰਹਿਣ ਵਾਲਾ ਪਥਰੀਆ ਖੱਤ੍ੀ। ਇਸ ਨੇ ਗੋਇੰਦਵਾਲ ਦੀ ਬਾਉਲੀ ਦਾ 
ਕੜ ਤੋੜਿਆ ਸੀ ਅਤੇ ਡੁੱਬ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਨੂੰ 
ਜੀਵਨ ਬਖ਼ਸ਼ਿਆ ਅਤੇ ਇਸ ਦਾ ਨਾਮ 'ਮਰ-ਜੀਵੜਾ ਰੱਖਿਆ । ਇਸ 
ਦੀ ਸੈਤਾਨ ਹੁਣ ਵੈਰੋਵਾਲ ਵਿਚ 'ਮਰਜੀਵੜੇ ਨਾਮ ਨਾਲ ਪਰਸਿੱਧ ਹੈ । 
ਭਾਈ ਮਾਣਕ ਚੋਦ ਦੀ ਸੈਗਤ ਵਿਚ ਹੀ ਪੰਡਿਤ ਮਾਈਦਾਸ ਬੈਰਾਗੀ 


ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ । 


(੧੮) ਮੁਰਾਰੀ-ਜ਼ਿਲਾ ਲਾਹੌਰ ਦੇ ਪਿੰਡ ਖਾਈ ਦਾ ਰਹਿਣ 
ਵਾਲਾ ਪ੍ਰੋਮਾ ਖੱਤਰੀ । ਇਸ ਨੂੰ ਕੋੜ੍ਹ ਹੋ ਗਿਆ ਸੀ । ਗੁਰੂ ਅਮਰਦਾਸ ਜੀ 
ਦੀ ਕਿਰਪਾ ਨਾਲ ਇਹ ਅਰੋਗ ਹੋਇਆ । ਸਤਿਗੁਰੂ ਜੀ ਨੇ ਇਸ ਦਾ ਨਾਮ 
'ਮੁਰਾਰੀ' ਰੱਖ ਦਿਤਾ, ਉੱਪਲ ਜਾਤਿ ਦੇ ਖੱਤ੍ਰੀ ਭਾਈ ਸ਼ੀ'ਹੇ ਨੌ ਸਤਿਗੁਰੂ 
ਜੀ ਦੀ ਆਗਿਆ ਨਾਲ ਆਪਣੀ ਲੜਕੀ ਮੱਥੋਂ ਦਾ ਵਿਆਹ ਮੁਰਾਰੀ ਨਾਲ 
ਕਰ ਦਿੱਤਾ । ਇਸ ਸੁਭਾਗ ਜੋੜੀ ਨੇ ਗੁਰਮਤਿ ਦਾ ਬੜਾ ਪਰਚਾਰ 
ਕੀਤਾ । ਦੋਹਾਂ ਦਾ ਮਿਲਵਾਂ ਨਾਮ 'ਮੱਥੋ ਮੁਰਾਰੀ ਸਿੱਖ ਇਤਿਹਾਸ ਵਿਚ 
ਪਰਸਿੱਧ ਹੋ ਗਿਆ । ਸਤਿਗੁਰੂ ਜੀ ਨੇ ਮੱਥੋ-ਮੁਰਾਰੀ ਨੂੰ ਪਰਚਾਰਕ ਦੀ 
ਮੰਜੀ ਬਖ਼ਸ਼ੀ । 

(੧੯) ਰਾਜਾ ਰਾਮ-ਇਹ ਇਕ ਸਾਰਸ੍ਰਤ ਬ੍ਰਾਹਮਣ ਸੀ, ਜਿਸ ਨੇ 
ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇਂ ਜਾਤਿ- ਅਭਿਮਾਨੀ ਤ' ਖ਼ਲਾਸੀ 
ਹਸਲ ਕੀਤੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖ਼ਸ਼ੀ । 
ਭਾਈ ਰਾਜਾ ਰਾਮ ਦੀ ਸੌਤਾਨ ਹੁਣ ਪਿੰਡ ਸੌਧਮਾ (ਜਿ ਜਲੰਧਰ) 
ਵਿਚ ਵੱਸਦੀ ਹੈ । 

(੨੦) ਰ ਰੰਗ ਸ਼ਾਹ=ਜ਼ਿਲਾ ਜਲੰਧਰ ਦੇ ਪਿੰਡ ਮੱਲ੍ਪੋਤੇ ਦਾ 
ਇਕ ਅਰੋੜਾ ਸੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਸ ਨੇ 


੩੯ 


ਆਪਣੀ ਉਮਰ ਧਰਮ-ਪਰਚਾਰ ਵਿਚ ਖਰਚ ਕੀਤੀ । ਸਤਿਗੁਰੂ ਜੀ ਨੇ 
ਇਸ ਨੂੰ ਮੰਜੀ ਬਖ਼ਸ਼ੀ । ਭਾਈ ਰੈਗ ਸ਼ਾਹ ਨੇ ਦੁਆਬੇ ਵਿਚ ਪਰਚਾਰ 
ਕੀਤਾ । ਇਸ ਦੀ ਸੋਤਾਨ ਬੈਗਿਆਂ ਵਿਚ ਵੱਸਦੀ ਹੈ । ੬ 

(੨੧) ਰੈਗ ਦਾਸ-ਜ਼ਿਲਾ ਅੰਬਾਲਾ ਦੇ ਪਿੰਡ ਘੜ੍ਹਆਂ ਦਾ 
ਵਸਨੀਕ, ਭੰਡਾਰੀ ਖੱਤ੍ਰੀ । ਪਹਿਲਾਂ ਇਹ ਵੈਰਾਗੀਆਂ ਦਾ ਚੇਲਾ ਸੀ । 
ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ । ਸਤਿਗੁਰੂ ਜੀ ਨੇ ਇਸ ਨੂੰ 
ਪਰਚਾਰਕ ਬਾਪ ਦਿੱਤਾ । ਭਾਈ ਰੈਗ ਦਾਸ ਦੀ ਸੈਤਾਨ ਘੜ੍ਹਏ" ਵਿਚ 
ਵੱਸਦੀ ਹੈ । 

(੨੨) ਲਾਲੋ-ਡੱਲੇ ਦਾ ਰਹਿਣ ਵਾਲਾ ਸੱਭਰਵਾਲ ਖੱਤ੍ਰੀ । 
ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ । ਭਾਈ ਲਾਲੋ ਇਲਾਕੇ ਵਿਚ 
ਉੱਘਾ ਵੈਦ ਭੀ ਸੀ । ਤੋਈਏ ਤਾਪ ਦਾ ਇਲਾਜ ਕਰਨ ਵਿਚ ਕਮਾਲ 
ਰੱਖਦਾ ਸੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖ਼ਸ਼ੀ । 


[< 


੨. 


ਪੰਜਵਾਂ ਕਾਂਡ 
ਗੁਰੂ-ਚੱਕ ਵਸਾਣਾ- 


ਸ਼ਾਹੀ ਸੜਕ ਉਤੇ ਹੋਣ ਕਰਕੇ ਗੋਇੰਦਵਾਲ ਗੁਰੂ ਅਮਰਦਾਸ 
ਜੀ ਦੇ ਸਮੇ ਸਿੱਖ-ਧਰਮ ਦੇ ਪਰਚਾਰ ਦਾ. ਬੜਾ ਹੀ ਉੱਘਾ ਕੇਦਰ 
ਬਣਿਆ ਰਿਹਾ । ਪਰ ਸਿੱਖਾਂ ਦੀ ਗਿਣਤੀ ਵਧਦੀ ਵੇਖ ਕੋ ਸਤਿਗੁਰੂ 
ਜੀ ਨੇ ਇਹ ਜ਼ਰੂਰੀ ਸਮਝਿਆ ਕਿ ਇਸ ਕੇਦਰ ਨੂੰ ਮਾਝੇ ਦੇ 
ਵਿਚਕਾਰਲੇ ਇਲਾਕੇ ਵਿਚ _ਬਦਲਿਆ ਜਾਏ 1 ਗੁਰੂ ਅਮਰਦਾਸ ਜੀ 
ਨੇ ੨੨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਬਾਹੀ । ਸੰਨ ੧੫੫੮ 
ਵਿਚ ਸਿਰਫ ਇਕ ਵਾਰ ਕੁਰਖੇਤ ਹਰਿਦੁਆਰ ਜਾਣ ਤੋ" ਛੁਟ ਬਾਕੀ 
ਸਾਰਾ ਸਮਾ ਉਹਨਾਂ ਮਾਝੇ ਦੇ ਪਿੰਡਾਂ ਵਿਚ ਹੀ ਫਿਰ ਕੇ ਬਿਤਾਇਆ 
ਸੀ । ਇਸ ਧਰਤੀ ਦੇ ਚੱਪੇ ਚੱਪੇ ਨੂੰ ਉਹ ਜਾਣਦੇ ਸਨ। ਨਵੇ ਕੇਦਰ 
ਵਾਸਤੇ ਉਹਨਾਂ ਇਹ ਥਾਂ ਪਸੰਦ ਕੀਤੀ । ਲਾਗੇ ਦੋ ਚੌਹਾਂ ਪਿੰਡਾਂ 
ਗੁਮਟਾਲਾ, ਤੌਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈੱਚ ਸਦਵਾ ਲਏ 1 
ਅਤੇ ਉਹਨਾਂ ਦੇ ਸਾਹਮਣੇ ਮੋੜ੍ਹੀ ਗਡਵਾ ਕੇ ਪਿੰਡ ਦਾ ਨਾਮ ਗੁਰੂ-ਚੱਕ 
ਰੱਖ ਦਿੱਤਾ । ਇਹ ਜ਼ਿਕਰ ਹਾੜ ਸੈਮਤ ੧੬੨੭ (ਜੂਨ ਸੈਨ ੧੫੭੦) 
ਦਾ ਹੈ । ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰ-ਸਿੱਖੀ ਦਾ ਕੇੱਦਰੀ 
ਅਸਥਾਨ ਝਬਦੇ ਹੀ ਗੋਇੰਦਵਾਲ ਤੋ ਇਸ _ਨਵੇ' ਵਸਾਏ ਥਾਂ ਤੋਂ 
ਬਣਨ ਵਾਲਾ ਹੈ, ਤਾਂ ਕਈ ਕਿੱਤਿਆਂ ਦੇ ਲੌਕਾਂ ਨੇ ਇਥੇ ਘਰ 
ਬਣਾਣੇ ਸ਼ੁਰੂ ਕਰ ਦਿੱਤੇ । ਹੱਟੀਆਂ ਪੈਣੀਆਂ ਸ਼ੁਰੂ ਹੋ ਗਈਆਂ 
ਤੇ ਥੋੜੇ ਹੀ ਸਮੇਂ ਵਿਚ ਚੰਗੀ ਰੌਣਕ ਬਣ ਗਈ । ਨਗਰ ਦੀ ਵੱਸੋੱ 
ਦਾ ਇਹ ਸਾਰਾ ਕੌਮ ਸਤਿਗੁਰੂ ਜੀ ਨੇ (ਗੁਰੂ) ਰਾਮਦਾਸ ਜੀ ਦੀ 
ਨਿਗਰਾਨੀ ਵਿਚ ਕਰਾਇਆ । 


9੧ 


ਜਦੋ" ਗੁਰੂ ਰਾਮਦਾਸ ਜੀ ਗੁਰੂ ਬਣੇ ਅਤੇ ਗੁਰੂ ਅਮਰਦਾਸ ਜੀ 
ਦੀ ਆਗਿਆ ਨਾਲ ਗੁਰੂ-ਚੱਕ ਆ ਗਏ, ਤਾਂ ਇਸ ਦੀ ਵੱਸੋ` ਦਿਨਾਂ 
ਵਿਚ ਹੀ ਬੜੀ ਵਧ ਗਈ । ਇਕ ਵੱਡਾ ਸ਼ਹਿਰ ਬਣਨ ਦੀ ਸੰਭਾਵਨਾ ਹੋ < 
ਗਈ ਤਾਂ ਸੈਨ ੧੫੭੭ ਵਿਚ ਗੁਰੂ ਰਾਮਦਾਸ ਜੀ ਨੇ ਪਿੰਡ ਤੌਗ 
ਵਾਲਿਆਂ ਤੋ” ਪੰਜ ਸੰ ਵਿਘੇ ਹੋਰ ਜ਼ਮੀਨ ਸਤ ਸੌ ਰੁਪਏ ਦੇ ਕੇ ਖ਼ਰੀਦੀ 
ਅਤੇ ਪਟਾ ਕਰਾ ਲਿਆ । ਇਹ ਨਵੀ” ਖ਼ਰੀਦੀ ਜ਼ਮੀਨ ਪਿੰਡ ਤੈਗ ਦੀ 
ਮਾਲਕੀ ਸੀ । 


ਗੁਰਿਆਈ-- 


ਸੈਨ ੧੫੪੧ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ 
ਦੀ ਸ਼ਰਨ ਆਏ ਸਨ । ਉਸੇ ਸਾਲ ਇਹਨਾਂ ਦਾ ਮੇਲ ਭਾਈ ਜੇਠਾ ਜੀ 
ਨਾਲ ਹੋਇਆ ਸੀ, ਜਦੋ ਯਤੀਮ ਹੋ ਕੇ ਇਹ ਆਪਣੀ ਨਾਨੀ ਦੇ ਨਾਲ 
ਲਾਹੰਰੋ ਬਾਸਰਕੇ ਨਾਨਕੇ-ਘਰ ਆ ਗਏ ਸਨ । ਭਾਈ ਜੇਠਾ ਜੀ 
ਤਦੋ" ੭ ਸਾਲਾਂ ਦੇ ਸਨ । ਜਦੋ ਸੈਨ ੧੫੪੬ ਵਿਚ ਗੋਇੰਦਵਾਲ 
ਵੱਸਿਆ, ਤਾਂ ਗੁਰੂ ਅਮਰਦਾਸ _ਜੀ _ਆਪਣੇ ਹੋਰ ਸਾਕਾਂ-ਸੈਬੋਧੀਆਂ 
ਦੇ ਨਾਲ ਭਾਈ ਜੇਠਾ ਜੀ ਨੂੰ ਭੀ ਗੋਇੰਦਵਾਲ ਲੈ ਗਏ ਸਨ । ਸੈਨ 
੧੫੫੨ ਵਿਚ ਗੁਰੂ ਅਮਰਦਾਸ ਜੀ ਗੁਰੂ ਬਣੇ, ਤੋਂ ਖਡੂਰ ਤੋ` ਰਿਹਾਇਸ਼ 
ਗੋਇੰਦਵਾਲ ਕਰ ਲਈਓ ਨੇ । ਗਿਆਰਾਂ ਸਾਲ ਦੀ ਨੋੜਤਾ ਤੇ 
ਨਿਗਰਾਨੀ ਨਾਲ ਗੁਰੂ ਅਮਰਦ ਸ ਜੀ ਨੇ ਭਾਈ ਜੇਠਾ ਜੀ ਨੂੰ ਬੜੇ 
ਗਹੁ ਨਾਲ ਪਰਖ ਲਿਆ, ਅਤੇ ਸੈਨ ੧੫੫੩ ਵਿਚ ਆਪਣੀ ਲੜਕੀ 
ਬੀਬੀ ਭਾਨੀ ਜੀ ਦੀ ਸ਼ਾਦੀ ਇਹਨਾਂ ਨਾਲ ਕਰ ਦਿੱਤੀਓ ਨੇ । 

ਸਭ ਗ੍ਰਿਹਜਤੀ ਜਾਣਦੇ ਹਨ ਕਿ ਸਹੁਰੇ ਘਰ ਆ ਕੇ ਜਵਾਈ 
ਦੀ ਹਵਾ ਕਿਹੋਂ ਜਿਹੀ ਰੋ ਜਾਂਦੀ ਹੈ । ਪਰ ਭਾਈ ਜੇਠਾ ਜੀ (ਗੁਰੂ 
ਰਾਮਦਾਸ ਜੀ) ਦੇ ਗਰੀਬੀ ਸੁਭਾਵ ਵਿਚ ਰਤਾ ਵੀ ਫ਼ਰਕ ਨਾ ਪਿਆ । 
ਗੁਰੂ ਅਮਰਦਾਸ ਜੀ ਨੂੰ ਸਦਾ ਗੁਰੂ-ਰੂਪ ਵਿਚ ਵੇਖਦੇ ਰਹੇ । ਗੁਰੂ ਨਾਲ _ - 


ਕ-₹ 


ਨ 


ਪਿਆਰ ਤੋਂ ਸ਼ਰਧਾ ਦਿਨੋ-ਦਿਨ ਵੱਧਦੇ ਗਏ_ । ਜਦੋ' ਗੋਂਦੇ ਤੇ ਉਸ ਦੇ 
ਸਾਥੀਆਂ ਨੇ ਸਤਿਗੁਰੂ ਜੀ ਦੇ ਵਿਰੁੱਧ ਅਕਬਰ ਪਾਸ ਸ਼ਿਕਾਇਤ 
ਕੀਤੀ, ਅਤੇ ਅਕਬਰ ਨੇ ਸਤਿਗੁਰੂ ਜੀ ਨੂੰ ਸੱਦ ਭੇਜਿਆ ਤਾਂ ਸਤਿਗੁਰੂ 
ਜੀ ਨੇ (ਗੁਰੂ) ਰਾਮਦਾਸ ਜੀ ਨੂੰ ਗੁਰੂ-ਘਰ ਦੀ ਵਕਾਲਤ ਲਈ 
ਭੇਜਿਆ। ਉਸ ਵੇਲੇ ਇਹਨਾਂ ਦੀ ਉਮਰ ਸਿਰਫ਼ ੨੩ ਸਾਲਾਂ ਦੀ 
ਜੀ । ਜਾਤਿ-ਅਭਿਮਾਨੀਆਂ ਦਾ ਵਿਰੋਧੀ ਧੜਾ ਸ਼ਾਹੀ ਦਰਬਾਰ ਵਿਚ 
ਵੀ ਰਸੂਖ ਰੱਖਦਾ ਸੀ । ੨੩ ਸਾਲਾਂ ਦੇ ਗੱਭਰੂ ਲਈ ਉਥੇ ਆਪਣਾ 
ਪੱਖ ਉਜਾਗਰ ਕਰਨਾ ਕੋਈ ਸੌਖੀ ਖੋਡ ਨਹੀ” ਸੀ । ਪਰ (ਗੁਰੂ) 
ਰਾਮਦਾਸ ਜੀ ਦੀ ਗੈਭੀਰਤਾ, ਧੀਰਜ, ਮਿਠਾਸ, ਨਿਮਰਤਾ ਤੇ ਉੱਚੀ 
ਅਕਲ ਨੇ ਅਕਬਰ ਨੂੰ ਮੋਹ ਲਿਆ । ਇਤਨੀ ਭਾਰੀ ਵਿਰੋਧਤਾ ਦੋ 
ਸਾਹਮਣੇ ਸ਼ਾਹੀ ਦਰਬਾਰ ਵਿਚ ਜਾ ਕੇ ਰਤਾ ਭੀ ਨਾ ਡੋਲਣਾ, ਇਕ 
ਸੁਰਮੇ ਮਰਦ ਦਾ ਕੌਮ ਸੀ । ਉਹਨਾਂ ਦੀ ਇਹ ਅਡੋਲਤਾ ਇਸ ਗੱਲ 


ਦਾ ਪੱਕਾ ਸਬੂਤ ਸੀ ਕਿ (ਗੁਰੂ) ਰਾਮਦਾਸ ਜੀ ਨੂੰ ਅਪਣੇ ਗੁਰੂ 


. ਪਾਤਿਸ਼ਾਹ ਦੀ ਉੱਚਤਾ ਅਤੇ ਸਚਾਈ _ਵਿਚ ਸੌਲ੍ਹਾਂ ਆਨੇ 


ਇਤਬਾਰ ਸੀ । 

ਫਿਰ ਭੀ, ਸਿੱਖ-ਇਤਿਹਾਸ ਲਿਖਦਾ ਹੈ ਕਿ ਗੁਰੂ ਅਮਰਦਾਸ 
ਜੀ ਨੇ ਹੋਰ ਪਰਖ ਕਰਨ ਦੀ ਲੋੜ ਸਮਝੀ, ਕਿਉਕਿ ਉਹਨਾਂ ਦਾ 
ਦੂਜਾ ਜਵਾਈ ਭਾਈ ਰਾਮਾ ਭੀ ਸਤਿਗੁਰੂ ਜੀ ਦਾ ਹਰ ਤਰ੍ਹਾਂ 
ਆਗਿਆ-ਕਾਰ ਰਹਿੰਦਾ ਸੀ । ਜਿਉ” ਜਿਉ” ਗੁਰੂ ਅਮਰਦਾਸ ਜੀ ਦੀ 
ਉਮਰ ਵਡੇਰੀ ਹੁੰਦੀ ਗਈ, ਸਿੱਖ-ਸੈਗਤਾਂ ਦੀ ਨਿਗਾਹ ਇਹਨਾਂ ਦੋਹਾਂ 
ਉਤੇ ਹੀ ਪੈਣ ਲੱਗ ਪਈ ਸੀ 1 ਇਕ ਦਿਨ ਸਤਿਗੁਰੂ ਜੀ ਨੇ ਭਾਈ 
ਰਾਮਾ ਜੀ ਅਤੇ ਭਾਈ ਜੇਠਾ ਜੀ ਦੋਹਾਂ ਨੂੰ ਸੱਦਿਆ, ਅਤੇ ਹੁਕਮ ਦਿੱਤਾ 
ਕਿ ਸੇਗਤਾਂ ਦੇ ਸ਼ਾਮ ਦੋ ਦੀਵਾਨ ਵਾਸਤੇ ਬਾਉਲੀ ਦੇ ਪਾਸ ਥੜ੍ਹੇ 
ਬਣਾਓ । ਜਿਹੋ ਜਿਹੇ ਥੜ੍ਹੋ ਚਾਹੀਦੇ ਸਨ, ਲੜ ਅਨੁਸਾਰ ਹਦਾਇਤ 
ਭੀ ਕਰ ਦਿੱਤੀਓ ਨੇ । ਸਵੇਰ ਤੋ” ਲੈ ਕੇ ਸ਼ਾਮ ਤਕ ਦੋਵੇ” ਬੜੀ ਮਿਹਨਤ 


੪੨ 


ਨਾਲ ਆਪੋ ਆਪਣਾ _ਥੜ੍ਹਾ ਬਣਾਂਦੇ ਰਹੇ 1 ਪਰ ਸਤਿਗੁਰੂ ਜੀ ਨੰ 
ਦੌਵੇ' ਹੀ ਰੱਦ ਦਿੱਤੇ । ਅਗਲੇ ਦਿਨ ਉਹਨਾਂ ਫਿਰ ਥੜ੍ਹੇ _ਬਣਾਣੇ 
ਸ਼ੁਰੂ ਕੀਤੇ, ਪਰ ਸ਼ਾਮ ਵੇਲੇ ਮੁੜ ਢਹਾਏ ਗਏ । ਤੀਜੇ ਦਿਨ ਭੀ ਜਦੋ” 
ਇਹੀ ਹਾਲ ਹੋਇਆ, ਤਾਂ ਭਾਈ ਰਾਮਾ ਜੀ ਹੰਭ ਗਏ ਤੇ ਡੋਲ ਗਏ । 
ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਡੀ ਹਿਦਾਇਤ 


ਅਨੁਸਾਰ ਥੜ੍ਹਾ ਠੀਕ ਬਣਾ ਰਿਹਾ ਹਾਂ, ਤੁਹਾਨੂੰ ਆਪ ਨੂੰ ਚੇਤਾ 
ਵਿਸਰ ਜਾਂਦਾ ਹੈ । ਹੁਣ ਇਕੱਲੇ ਭਾਈ ਜੇਠਾ ਜੀ ਥੜ੍ਹਾ ਤਿਆਰ ਕਰਨ 
ਦੇ ਕੌਮ ਤੇ ਲੱਗੇ। ਉਹ ਸਾਰਾ ਦਿਨ ਬਣਾਂਦੇ ਰਹਿਣ, ਤੋਂ ਸ਼ਾਮ ਵੇਲੇ 
ਸਤਿਗੁਰੂ ਜੀ ਨਾ-ਪਸੋਦ ਕਰ ਦੇਣ । ਸਤਵੇ' ਦਿਨ ਜਦੋ” ਇਹੀ ਹਾਲ 
ਹੋਇਆ, ਤਾਂ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਉਤੇ 
ਢਹਿ ਪਏ, ਆਖਣ _ਲੱਗੇ-ਪਾਤਿਸ਼ਾਹ ! ਮੈ” ਮੂਰਖ ਅੰਵਾਣ ਹਾਂ, 
ਇਹ ਨਿੱਕਾ ਜਿਹਾ ਕੌਮ ਭੀ ਮੈ ਤੁਹਾਡੀ ਮਨ-ਮਰਜ਼ੀ ਦਾ ਨਹੀ' ਬਣਾ 
ਸਕਿਆ, ਤੁਹਾਨੂੰ ਹਰ ਰੋਜ਼ ਇਤਨੀ ਖੇਚਲ ਹੋ ਰਹੀ ਹੈ । ਮਿਹਰ ਕਰੋਂ, 
ਮੈਨੂੰ ਅਕਲ ਭੀ ਬਖ਼ਸ਼ੋ, ਤਾਕਿ ਮੈ” ਤੁਹਾਡੇ ਕੰਮ ਨੂੰ ਸਮਝ ਕੇ ਸਰੀ ਤਰੀਕੇ - 
ਨਾਲ ਪਾਲਣਾ ਕਰ ਸਕਾਂ । 

ਸਤਿਗੁਰੂ ਜੀ ਤਾਂ ਭਾਈ ਜੇਠਾ ਜੀ ਦੀ ਉਸ ਜ਼ਿੰਮੇਵਾਰੀ ਲਈ 
ਯੋਗਤਾ ਪਰਖ ਰਹੇ ਸਨ, ਜਿਹੜੀ ਸਪੁਰਦ ਕੀਤੀ ਜਾਣ ਵਾਲੀ ਸੀ । 
ਉਹਨਾਂ ਦੀ ਇਹ ਮਿਠਾਸ ਤੇ ਸਹਿਨ-ਸ਼ੀਲਤਾ ਵੇਖ ਕੋ ਗੁਰੂ ਅਮਰਦਾਸ 
ਜੀ ਦੀ ਤਸੱਲੀ ਹੋ ਗਈ । ਸਾਰੀ ਸੈਗਤ ਦੇ ਸਾਹਮਣੇ ਸਤਿਗੁਰੂ ਜੀ 
ਨੇ (ਗੁਰੂ) ਰਾਮਦਾਸ ਜੀ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਗੁਰੂ 


ਦਣ 
=ੜ 


ਬਾਪਿਆ, ਅਤੇ ਸੈਗਤ ਨੂੰ ਭੀ ਆਗਿਆ ਕੀਤੀ ਕਿ ਸਭ ਗੁਰੂ 
ਰਾਮਦਾਸ ਜੀ ਅੱਗੋ ਸਿਰ ਨਿਵਾਣ । ਗੂਰੂ ਅਮਰਦਾਸ ਜੀ ਦੇ ਦੋਵੇ 
ਸਾਹਿਬਜ਼ਾਦੇ ਭੀ ਉਥੇ ਹਾਜ਼ਰ ਸਨ । ਛੋਟੇ ਪੁੱਤਰ ਬਾਬਾ ਮੋਹਰੀ ਜੀ ਨੇ 
ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ । ਗੁਰੂ ਅਮਰ- 


ਦਾਸ ਜੀ ਨੇ ਗੁਰਬਾਣੀ ਦਾ ਉਹ ਸਾਰਾ ਸੰਗ੍ਰਹਿ (ਜਿਸ ਵਿਚ ਗੁਰੂ 


, ਐਂ: ॥੩੫॥ 


੪੧੬੩ 


ਨ 


ਨਾਨਕ ਦੇਵ ਅਤੇ ਗੁਰੁ ਅੰਗਦ ਸਾਹਿਬ ਦੀ ਸਾਰੀ ਬਾਣੀ ਅਤੇ ਭਗਤਾਂ 
ਦੀ ਸਾਰੀ ਬਾਣੀ ਸੀ) ਜੌ ਉਹਨਾਂ ਨੰ ਗੁਰੂ ਅੰਗਦ ਦੋਵ ਜੀ ਤੋ" ਮਿਲਿਆ 
ਸੀ, ਗੁਰੂ ਰਾਮਦਾਸ ਜੀ ਦੇ ਹਵਾਲੇ ਕਰ ਦਿੱਤਾ । ਆਪਣੀ ਸਾਰੀ 
ਬਾਣੀ ਭੀ, ਜੋ ਉਹ ਆਪ ਹੀ ਲਿਖਦੇ ਰਹੇ ਸਨ, ਗੁਰੂ ਰਾਮਦਾਸ 


ਜਦੋ” ਕਿਸੇ ਹਿੰਦੂ-ਘਰ ਵਿਚ ਕੋਈ ਪ੍ਰਾਣੀ ਮਰਨ ਲੱਗਦਾ ਹੈ, 
ਤਾਂ ਉਸ ਦੇ ਪੁੱਤਰ ਇਸ਼ਤੀ ਆਦਿਕ ਵਾਰਸ ਸ਼ਾਸਤਰਾਂ ਦੀ ਮਰਯਾਦਾ 
ਅਨੁਸਾਰ ਉਸ ਨੂੰ ਮੰਜੇ ਤੋ" ਹੇਠਾਂ ਲਾਹ ਲੈਦੇ ਹਨ, ਉਸ ਦੇ ਹੱਥ ਦੀ 
ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਦੇ ਹਨ, ਤੇ ਦੀਵੇ ਵਿਚ 
ਬ੍ਰਾਹਮਣ ਦੀ ਭੇਟਾ ਲਈ ਸਮਰੱਥਾ ਅਨ੍ਸਾਰ ਅਠਿਆਨੀ ਰੁਪਇਆ 
ਆਦਿ ਚਾਂਦੀ ਸੋਨੇ ਦਾ ਸਿੱਕਾ ਪਾ ਦੇਦੇ ਹਨ । ਇਸ ਮਰਯਾਦਾ 
ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਬੰਦੇ ਦੀ ਆਤਮਾ 
ਨੇ ਅਗਾਂਹ _ਬੜੇ ਹਨੌਰੇ ਪੈ ਡਿਆਂ ਵਿਚੋ" ਦੀ ਲੰਘਣਾ ਹੈ, ਜਿਥੇ 
ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੜ ਪੈਦੀ ਹੈ । 
ਮਰਨ ਵੇਲੇ ਉਸ ਦੀ ਤਲੀ ਉਤੇ ਰਖਿਆ ਰੋਇਆ ਦੀਵਾ ਉਸ 
ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਦਾ ਹੈ । ਜਦੋ" ਆਦਮੀ 
ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋ ਪਹਿਲਾਂ 
ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਰਨ । 
ਬ੍ਰਾਹਮਣ ਵੇਦ ਆਦਿਕਾਂ ਦੇ ਮੰਤੁ ਪੜ੍ਹਦਾ ਹੈ । ਸੂਰਜ ਵਲ ਮੂੰਹ ਕਰ 
ਕੋ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ । ਇਹ 
ਉਸ ਵਿਛੜੀ ਰੂਹ ਲਈ ਖ਼ੁਰਾਕ ਭੇਂਜੀ ਜਾਂਦੀ ਹੈ। 

ਘਰੋ ਤੁਰ ਕੇ ਮਸਾਣਾਂ ਤੋਂ ਉਰੇਂ ਅੱਧਵਾਟੇ ਮਿਰਤਕ ਦਾਂ 
ਫੱਟਾ ਭੁਵੇ ਰਖ ਦਿੱਤਾ ਜਾਂਦਾ ਹੈ । ਘਰੋ ਤੁਰਨ ਲੱਗਿਆਂ ਮਿੱਟੀ ਦਾ 


੪੫ 


ਇਕ ਕੋਰਾ ਭਾਂਡਾ ਲੈ ਕੇ ਤੁਰਦੇ ਹਨ । ਉਸ ਅੱਧ-ਮਾਰਗ ਤੋਂ ਉਹ 
ਭਡਾ ਭੰਨੇ ਦੇਦੇ ਹਨ । ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ 
ਉੱਚੀ ਡਰਾਉਣੀ ਸੁਰ ਵਿਚ ਢਾਹ ਮਾਰਦਾ ਹੈ । ਇਸ ਰਸਮ ਦੇ ਹੇਠ 
ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ -= 
ਅਜੇ ਉਸ ਮੁਰਦੇ ਦੇ ਦੁਆਲੇ ਹੀ ਭੱਦੀ ਫਿਰਦੀ ਹੈ । ਇਸ ਭਿਆਨਕ 
ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ । ਸਸਕਾਰ ਤੋ 
ਪਿਛੋ` ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੈਗਾ ਨਦੀ ਵਿਚ 
ਪਾਈਆਂ ਜਾਂਦੀਆਂ ਹਨ । ਹਿੰਦੂ ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ 
ਗੌਗਾ ਵਿਚ ਨਾ ਪੈਣ ਉਸ ਦੀ ਗਤੀ ਨਹੀ” ਹੁਂਦੀ । 

`_ ਮਰਨ ਪਿਛੋ ੧੩ ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ 
ਪ੍ਰੋਤ ਬਣੀ ਰਹਿੰਦੀ ਹੈ । ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ 
ਭੱਦੀ ਫਿਰਦੀ ਹੈ । ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ 
ਸ਼ਰੀਕੇ ਬਿਰਾਦਰੀ ਦੇ ਘਰਾਂ ਵਿਚੋ ਜ਼ਨਾਨੀਆਂ ਮਰਦ ਰਾਤ ਨੂੰ 
ਆ ਕੇ ਸੌਦੇ ਹਨ ।ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ __“ 
ਪੁੱਤਰ ਆਦਿਕ ਉੱਠ ਕੇ ਢਾਹ[ ਮ'ਰਦਾ ਹੈ । ੧੩ ਦਿਨ ਹਰ ਸਵੇਰੇ 
ਇਹੀ ਕੁਝ ਹੁੰਦਾ ਹੈ । ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ 
ਕੀਤਾ ਜਾਂਦਾ ਹੈ । 

ਤੇਰ੍ਵੇ' ਦਿਨ ਮਿਰਤਕ _ਦੀ ਕਿਰਿਆ ਕੀਤੀ ਜਾਂਦੀ ਹੈ । 

ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ । ਇਹ ਮਰਯਾਦਾ ਵਿਛੜੀ 
ਆਤਮਾ ਨੂੰ ਪ੍ਰੋਤ ਜੂਨ ਵਿਚੋ` ਕੱਢ ਕੇਂ ਪਿੱਤਰ-ਲੌਕ ਤਕ ਅਪੜਾਣ 
ਵਾਸਤੇ ਕੀਤੀ ਜਾਂਦੀ ਹੈ । ਸ਼ਾਸਤਰਾਂ ਅਨੁਸਾਰ _ਸ਼ਿਆਲ _ ਇਹ 
ਬਣਿਆ ਹੋਇਆ ਹੈ ਕਿ ਪਿੱਤਰ-ਲੋਕ ਅੱਪੜਨ ਲਈ ੩੬੦ ਦਿਨ 
ਲੱਗਦੇ ਹਨ । ਪੈਂਡਾ ਹੈ ਅਣਡਿੱਠ” ਤੋ ਹਨੇਰਾ । ਇਸ ਵਾਸਤੋ 


ਣਾ 


] ਜਿਉਂ ਜਿਉ” ਲੋਕ ਵਿਦਿਆ ਦੇ ਚਾਨਣ ਵਿਚ ਸਿਆਣੇ ਬਣਦੇ ਜਾ ਪ੍ 
ਰਹੇਂ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਾਈ ਜਾ ਰਹੀ ਹੈ । ਇਮ 


੪੬ 


ਕਿਰਿਆ ਕਰਨ ਵੇਲੇ ੩੬੦ ਦੀਵੇ ਵੱਟੀਆਂ ਤੇ ਲੌੜੀ'ਦਾ ਤੇਲ 
ਲਿਆ ਕੇ ਰੱਖ ਦੇਦੇ ਹਨ । ਜਦੋ ਵੋਦ-ਮੰਤ੍ਰ ਆਦਿਕ ਪੜ੍ਹਨ 
ਦੀ ਸਾਰੀ ਰਸਮ ਹੋ ਚੁਕਦੀ ਹੈ ਤਾਂ ਉਹ ਵੱਟੀਆਂ ਇਕੱਠੀਆਂ ਹੀ ਤੋਲ 
ਵਿਚ ਭਿਉ” ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੋਂ ਇਸ ਤਰ੍ਹਾਂ ਮਰੇ 
ਪ੍ਰਾਣੀ ਨੂੰ ਪਿੱਤਰ-ਲੋਕ ਦੋ ਲੰਮੇ ਪੈੱਡੇ ਵਿਚ ੩੬੦ ਦਿਨ ਚਾਨਣ 
ਮਿਲਦਾ ਰਹਿੰਦਾ ਹੈ । ਇਹਨਾਂ ਇਕੱਠੇ-ਬਾਲੇਂ ਦੀਵਿਆਂ ਤੋ" ਇਲਾਵਾ 
ਭੀ ਛਨਿਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ ਦੀਵਾ 
ਜਗਾਣ ਲਈ ਤੇਲ ਭੇਜਿਆ ਜਾਂਦਾ ਹੈ । ਕਿਰਿਆ ਵਾਲੋਂ ਦਿਨ ਭੀ 
ਵਿਛੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ । ਕਿਰਿਆ 
ਵਾਲੇ ਦਿਨ ਤੋ ਲੈ ਕੇ ਇਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ 
ਖੁਆਇਆ ਜਾਂਦਾ ਹੈ । 

ਵਰ੍ਹੇ ਪਿੱਛੋਂ ਮਰਨ ਦੀ ਬਿੱਤ ਉਤੇ ਹੀ 'ਵਰ੍ਹੀਣਾ ਕੀਤਾ ਜਾਂਦਾ 
ਹੈ । ਖ਼ੁਰਾਕ ਦੇ ਇਲਾਵਾ ਵਿਛੜੇ ਪ੍ਰਾਣੀ ਵਾਸਤੋਂ ਭਾਂਡੇ ਬਸਤ੍ਰ ਆਦਿਕ 
ਭੀ ਭੇਜੇ ਜਾਂਦੇ ਹਨ । ਸਾਰਾ ਸਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ 
ਹੈ । ਇਸ ਤੋ" ਪਿੱਛੋ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸੇ ਥਿੱਤ 
ਉਤੇ ਬ੍ਰਾਹਮਣਾਂ ਨੂੰ ਭੋਜਨ ਦਿੱਤਾ ਜਾਂਦਾ ਹੈ । ਇਹ ਭੀ ਵਿਛੜੇ ਸੋਬੋਧੀ 
ਨੂੰ ਅਪੜਾਣ ਲਈ ਹੈ । 


ਜੇ ਕੋਈ ਪ੍ਰਾਣੀ ਬਹੁਤ ਵੱਡੀ ਉਮਰ ਦਾ ਹੋ ਕੇ ਮਰੇ, ਪੋਤਰਿਆਂ 
ਪੜੋਤੜਿਆਂ ਵਾਲਾ ਹੋ ਜਾਏ, ਤਾਂ ਉਸ ਨੂੰ 'ਫੱਡਾ' ਕਰਦੇ ਹਨ । ਜਿਸ 
ਫੱਟੇ ਉਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ ਉਸ ਫੱਟੇ ਨੂੰ ਸੋਹਣੇ 
ਕੱਪੜਿਆਂ ਤੋ ਫੁੱਲਾਂ ਨਾਲ ਸਜਾਂਦੇ ਹਨ । ਮੁਰਦਾ ਲੈ ਜਾਣ ਵੇਲੇ ਉਸ 
ਦੇ ਉਤੋ" ਦੀ ਉਸ ਦੇ ਪੌਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ 
ਆਦਿਕ ਸੁੱਟਦੇ ਹਨ । ਇਸ ਰਸਮ ਨੂੰ 'ਬਬਾਣ ਕੱਢਣਾ ਆਖੀਦਾ ਹੈ । 
ਗੁਰੂ ਅਮਰਦਾਸ ਜੀ ਗੋਇੰਦਵਾਲ ਵਿਚ ਪਹਿਲੀ ਅੱਸੂ ਸੈਮਤ 
੧੬੩੧ ਨੂੰ ਜੋਤੀ ਜੋਤਿ ਸਮਾਏ । ਚੰਦਰਮਾ ਦੇ ਹਿਸਾਬ ਉਸ ਦਿਨ 
8. 


ਭਾਦਰੋ' ਸੁਦੀ ੧੫ ਸੀ । ਅੰਗ੍ਰੇਜ਼ੀ ਸੈਨ ੧੫੭੪ ਸੀ ਅਤੇ ਸਤੰਬਰ ਦੀ 
੧ ਤਰੀਕ ਸੀ । 


ਆਪਣਾ ਸਰੀਰਕ ਅੰਤ ਨੋੜੇ ਆਇਆ ਜਾਣ ਕੇ ਸਤਿਗੁਰੂ ਜੀ 
ਨੇ ਆਪਣੇ ਸਾਰੇ ਪਰਵਾਰ ਨੂੰ ਆਪਣੇ ਪਾਸ ਸੱਦਿਆ । ਸਭ ਨੂੰ ਸਮਝਾ 
ਦਿੱਤਾ ਕਿ ਕਿਰਿਆ ਕਰਨੀ ਗੁਰੂ ਦੀ ਨਿਰਾਦਰੀ ਹੈ, ਗੁਰੂ ਪ੍ਰੌਤ ਨਹੀ” 
ਬਣਦਾ । ਸਾਡੇ ਪਿੱਛੋ ਕਿਸੇ ਨੇ ਰੋਣਾ ਨਹੀ” ਰੋਵੇਗਾ । ਸਾਨੂੰ ਕਿਸੇ 
ਦੀਵੇ-ਵੱਟੀ ਦੀ ਲੋੜ ਨਹੀ ਹੈ । ਸਤਿਗੁਰੂ ਦੀ ਬਾਣੀ ਅਤੇਂ ਪਰਮਾਤਮਾ 
ਦਾ ਨਾਮ ਹੀ ਆਤਮਾ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ 
ਹੈ। ਆਤਮਾ ਨੂੰ ਪਿੰਡ ਆਦਿਕ ਕਿਸੇ ਖ਼ੁਰਾਕ ਦੀ ਵੀ ਲੜ ਨਹੀ” । 
ਆਤਮਾ ਦੀ ਖ਼ੁਰਾਕ ਪਰਮਾਤਮਾ ਦਾ ਨਾਮ ਹੀ ਹੈ । ਸਾਡੇ ਸਰੀਰ ਦੀਆਂ 
ਬਚੀਆਂ ਅਸਥੀਆਂ (ਫੁੱਲ) ਭੀ ਹਰਿਦੁਆਰ ਨਹੀ' ਲੈ ਜਾਣੇ । ਨਾਂ ਹੀ 
ਕਿਸੇ ਨੇ ਸਾਨੂੰ 0 ਕਰਨਾ ਤੇ ਸਾਡਾ 'ਬਬਾਣ` ਕੱਢਣਾ । ਪਰਮਾਤਮਾ 
ਦੇ ਨਾਮ ਵਿਚ ਜੁੜੇ ਰਹਿਣਾ ਹੀ ਗੁਰੂ ਦੀਆਂ ਨਜ਼ਰਾਂ ਵਿਚ ਇਹਨਾਂ 
ਸਾਰੀਆਂ ਰਸਮਾਂ ਦੀ ਮੂਲ ਸੇਸ਼ਟ ਰਸਮ ਦੇ । ਬੱਸ ! ਸੈਗਤ ਇਕੱਠੀ ਕਰਨੀ, 
ਕੀਰਤਨ ਕਰਨਾ ਅਤੇ ਨਾਮ ਮਿਮਰਨਾ । ਅਸੀ ਉਸੇ ਨੂੰ ਹੀ ਮਿੱਤਰ 
ਸਮਝਾਂਗੇ ਜੋ ਸਿਰਫ਼ ਸਾਡੇ ਇਸ ਦੱਸੇ ਰਸਤੇ ਉੱਤੋਂ ਤ੍ਰੇਗਾ । 


ਦੈ ॥ 2] ਹਸ 
9੩੫੫ ੪4 ੧ 


" ਗੁਰੂ ਅਮਰਦਾਸ ਜੀ ਦੀ ਇਹ ਅੰਤਮ ਸਿੱਖਿਆ ਉਹਨਾਂ ਦੋ ਪੜੋਤੜੇਂ 
ਬਾਬਾ ਸੁੰਦਰ ਜੀ ਨੇ ੬ ਪੌੜੀਆਂ ਦੀ ਇਕ ਨਿੱਕੀ ਜਿਹੀ ਬਾਣੀ ਦੇ ਰੂਪ ਵਿਚ 
ਲਿਖੀ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ 
ਰਾਗ ਵਿਚ 'ਸੱਦ' ਸਿਰਲੇਖ ਰੇਠ ਦਰਜ ਕਰ ਦਿੱਤਾ । ਜੋ ਸੱਜਣ ਉੱਸ 
'ਜੱਦ' ਨੂੰ ਵਧੀਕ ਵਿਸਥਾਰ ਨਾਲ ਸਮਝਣਾ ਚਾਹੁਣ, ਉਹ ਮੇਰੀ ਪੁਸਤਕ 


ਰਤ 7 


'ਜਦ ਸਟੀਕ' ਵਿੱਚੋ' ਫੁਲ ਹਰਿ ਸਰਿ ਪਾਵਏ ` ਪੜ੍ਹਨ । 


੪੯੮ 


੧ 7 


) ੪ 


ਐਲ & [ 
ਲਵਾ ਕਾਡ 
ਗੁਰੂ ਅਮਰਦਾਸ ਜੀ ਦੀ ਬਾਣੀ- 
ਗੁਰੂ ਗ੍ਰੰਥ ਸਾਹਿਬ ਵਿਚ ਕੁਲ ੩੧ ਰਾਗਾਂ ਵਿਚ ਬਾਣੀ ਦਰਜ ਹੈ । 
ਇਹਨਾਂ ਵਿਚੋ” ਹੇਠ-ਲਿਖੋਂ ੧੭ ਰਾਗਾਂ ਵਿਚ ਗੁਰੂ ਅਮਰਦਾਸ ਜੀ ਨੇ 
ਬਾਣੀ ਲਿਖੀ :- 
ਜਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, 
ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, 
ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ । 
ਇਹ ਰਾਗ ਹੂ-ਬ-ਹੂ ਉਹੀ ਹਨ ਜੋ ਗੁਰੂ ਨਾਨਕ ਦੇਵ ਜੀ ਨੇ 
ਭੀ ਵਰਤੇ ਹਨ । ਫ਼ਰਕ ਸਿਰਫ਼ ਇਹ ਹੈ ਕਿ ਸਤਿਗੁਰੂ ਨਾਨਕ ਸਾਹਿਬ 
ਨੇ ਇਹਨਾਂ ੧੭ ਤੋ" ਛੁਟ ਦੋ ਹੋਰ ਰਾਗ ਵਰਤੋਂ ਹਨ-ਤਿਲੰਗ ਅਤੇ 
ਤੁਖਾਰੀ । 
ਸਾਧਾਰਨ ਤੌਰ ਤੇ ਹਰੇਕ ਰਾਗ ਵਿਚ ਪਹਿਲਾਂ ਸ਼ਬਦ ਹਨ, ਫਿਰ 
ਅਸ਼ਟਪਦੀਆਂ ਤੋਂ ਫਿਰ ਛੋਤ । ਇਹਨਾਂ ਤੋ“ ਇਲਾਵਾ “ਵਾਰਾਂ ਹਨ ਅਤੇ 
'ਸਲੌਕ` ਭੀ ਹਨ । 
ਗੁਰੂ ਅਮਰਦਾਸ ਜੀ ਦੀ ਸਾਰੀ ਲਿਖੀ ਬਾਣੀ ਦਾ ਜੋੜ 
ਇਉ” ਹੈ :-- 


ਸ਼ਬਦ =- ੧੭੨ 
ਅਸ਼ਟਪਦੀਆਂ __-= ੯੧ 
ਛੰਤ -- ੨੦ 


ਗੁਰੂ ਅਮਰਦਾਸ ਜੀ ਨੈ ੪ 'ਵਾਰਾਂ ਲਿਖੀਆਂ, ਜੋ 
ਹੈਠ ਲਿਖੋ ਰਾਗਾਂ ਵਿਚ ਦਰਜ ਹਨ=-ਗੂਜਰੀ, ਸ਼ੂਹੀ, ਰਾਮਕਲੀ ਅਤੇ 


੪੯ 


ਮਾਰੂ _। ਇਹਨਾਂ ਚੌਹਾਂ “ਵਾਰਾ ਦੀਆਂ ਪਉੜੀਆਂ _ਦੀ ਗਿਣਤੀ 
੮੫ ਹੈ । 

ਗੁਰੂ ਗਰੰਥ ਸਾਹਿਬ ਵਿਚ ੨੧ 'ਵਾਰਾਂ [ ਹਨ ਜੋ ਪਹਿਲੇ, ਤੀਜੇ, 
ਚੌਥੇ ਅਤੇ ਪੰਜਵੇ` ਗੁਰੂ ਸਾਹਿਬ ਨੇ ਲਿਖੀਆਂ । 'ਵਾਰਾਂ ਦੀ ਹਰੇਕ 
ਪਉੜੀ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਘਟ ਤੋ` ਘਟ ਦੋ ਦੋ ਸਲਕ 
ਦਰਜ ਕਰ ਦਿੱਤੇ । ਹਰੇਕ ਗੁਰ-ਵਿਅੱਕਤੀ ਨੇ ਸਲੋਕ ਭੀ ਕਾਫ਼ੀ ਗਿਣਤੀ 
ਵਿਚ ਲਿਖੇ ਸਨ । 

'ਵਾਰਾਂ' ਦੀਆਂ ਪਉੜੀਆਂ ਦੇ ਨਾਲ ਦਰਜ ਹੋਏ ਹੋਏ ਗੁਰੂ 
ਅਮਰਦਾਸ ਜੀ ਦੇ ਸਲੋਕਾਂ ਦੀ ਸਾਰੀ ਗਿਠਤੀ ੩੪੩ ਹੈ । 'ਵਾਰਾਂ 
ਵਿਚ ਦਰਜ ਹੌਣੋ' ਕੁਝ ਸਲੋਕ ਬਚ ਭੀ ਰਹੇ ਸਨ, ਉਹ ਸਲੋਕ ਗੁਰੂ 
ਗ੍ਰੰਥ ਸਾਹਿਬ ਦੇ ਅਖ਼ੀਰ ਵਿਚ ਦਰਜ ਹਨ । ਉਸ ਸੈਗ੍ਰਹਿ ਵਿਚ ਗੁਰੂ 
ਅਮਰਦਾਸ ਜੀ ਦੇ ੬੭ ਸਲੋਕ ਹਨ । ਇਹਨਾਂ ਤੌ ਇਲਾਵਾ ਇਹਨਾਂ 
ਦਾ ੧ ਸਲੌਕ ਗੁਰੂ ਨਾਨਕ ਦੇਵ ਜੀ ਦੇ ਵਧੇ ਸਲੋਕਾਂ ਵਿਚ ਨੰਬਰ 
੨੭ ਉਤੋ ਦਰਜ ਹੈ । ਇਹਨਾਂ ਸਾਰੇ ਸਲੌਕਾਂ ਦਾ ਜੋੜ 8੧੧ 
ਬਣਿਆਅ' । ਰ 

ਸ਼ਬਦ, ਅਸ਼ਟਪਦੀ, ਛੰਤ, ਵਾਰ; ਸਲੌਕ-ਇਹਨਾਂ ਬਾਣੀਆਂ ਤੱ” 
ਇਲਵਾ ਗੁਰੂ ਅਮਰਦਾਸ ਜੀ ਨੇ ਹੇਠ ਲਿਖੀਆਂ ਹੋਰ ਉਚੇਚੀਆਂ ਬਾਣੀਆ 
ਭੀ ਲਿਖੀਆਂ ਰ੍ 

ਰਾਗ ਆਸਾ ਵਿਚ _= ਪੱਟੀ ੧੮ ਪਉੜੀਆਂ । 


ਵਡਹੈਸ ਰਾਗ ਵਿਚ = ਅਲਾਹਣੀਆਂ ੪ ਸ਼ਬਦ । 
ਬਿਲਾਵਲ ਵਿਚ _- ਵਾਰ ਸੱਤ, ਦਸ ਦਸ ਬੰਦਾਂ ਦੇ ਦੇ ਸ਼ਬਦ । 
ਰਾਮਕਲੀ ਵਿਚ __- ਅਨੰਦੁ, ੪੦ ਪਤੈੜੀਆਂ । 


ਮਾਰੂ ਵਿਚ - ਸੋਲਹੇ, ੨੪ ਸ਼ਬਦ । 
| 'ਵਾਰ' ਨੰਬਰ ੨੨ ਸੱਤੇ ਬਲਵੰਡ ਰਬਾਬੀਆਂ ਦੀ ਹੈ । 


੫੦ 


੧੪ 


ਰੱ 


ਹਰ 


ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਅਤੋਂ ਛੈਤਾਂ ਦਾ ਵੇਰਵਾ 


ਇਉ” ਹੈ := 


ਸਿਰੀ ਰਾਗ 


ਮਾਝ 
ਗਉੜੀ 
ਆਸਾ 
ਗੂਜਰੀ 
ਵਡਹੈਸ 
ਸੋਰਠਿ 
ਧਨਾਸਰੀ 
ਸੂਹੀ 
ਬਿਲਾਵਲ 
ਰਾਮਕਲੀ 
ਮਾਰੂ 
ਭੈਰਉ 
ਬਸੋਤ 
ਸਾਰਗ 
ਮਲਾਰ 
ਪ੍ਰਭਾਤੀ 


ਸ਼ਬਦ 


੨੧ 
੧੮ 
੧੨ 


। 


੯ 
੧੨ 


੯ 


੨ 2 0੧ 


<ਦੇ ੧ 
੨੦ 


- ੧੭੨ 
ਨੋਟ-ਬਸੈਤ ਰਾਂਗ ਵਿਚ ਗੁਰੂ ਅਮਰਦਾਸ ਜੀ ਦੇ ੨ ਸ਼ਬਦ 


ਅਸ਼ਟਪਦੀਆਂ 


ਕਰ 
੩ 
੯ 
੧੫ 
੧ 
੨ 


00 


4) < -“੨ % 0 £ 


੯੧ 


€$ 


- ਛ੨ 


੨੨6) 


ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਸੌਗ੍ਰਹਿ ਵਿਚ ਹਨ । ਉਹਨਾਂ ਦੇ 
ਆਪਣੇ ਵਖਰੇ ਸੰਗ੍ਰਹਿ ਵਿਚ ੧੮ ਹਨ । 


੫੧ 


ਗੁਰੂ ਅਮਰਦਾਸ ਜੀ ਦੀ ਤਾਲੀਮ 
ਉਹਨਾਂ ਦੀਆਂ ਜੀਵਨ ਸਾਖੀਆਂ ਵਿਚੋ” 


(ਉ) ਮਨੁੱਖਤਾ ਦੀ ਕਦਰ-ਅਸੀ ਗੁਰੂ ਅਮਰਦਾਸ ਜੀ ਦੇ 
ਜੀਵਨ-ਇਤਿਹਾਸ ਵਿਚੋ` ਵੇਖ ਆਏ ਹਾਂ ਕਿ ਸਦੀਆਂ ਤੋ" ਲਤੜੀ'ਦੇ 
ਬੈਦਿਆਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਉਹਨਾਂ 
ਨੇ ਇਹ ਮਰਯਾਦਾ ਬਣਾ ਦਿੱਤੀ ਸੀ ਕਿ ਜੋ ਆਦਮੀ ਕਿਸੇ ਤਰ੍ਹਾਂ ਦੋ 
ਸ਼ਖ਼ਸੀ ਅਹੇਕਾਰ ਦੇ ਕਾਰਨ ਪੰਗਤ ਵਿਚ ਬੈਠ ਕੇ ਲੋਗਰ ਵਿਚੋ” ਰੋਟੀ 
ਖਾਣ ਤੋ ਸੋਕੌਚ ਕਰੇ, ਉਸ ਨੂੰ ਸਤਿਸੰਗ ਵਿਚ ਬੈਠਣ ਦੀ ਆਗਿਆ 
ਨਹੀ” ਦਿੱਤੀ ਜਾਏਗੀ । ਜਿਨ੍ਹਾਂ ਨੂੰ ਰੱਬ ਦੇ ਬੰਦਿਆਂ ਤੋ" ਨਫ਼ਰਤ ਹੋਵੇ, 
_ਉਹਨਾਂ ਸਤਿਸੈਗ ਵਿਚੋ ਕੀ ਖੱਟਣਾ ਹੋਇਆ ? ਗੁਰੂ ਅਮਰਦਾਸ ਜੀ 
ਵਾਸਤੇ ਇਹ ਗੱਲ ਬੜੀ ਅਸਹਿ ਸੀ ਕਿ ਧਰਮ ਦੀ ਓਟ ਲੈ ਕੇ ਕਮਜ਼ੋਰਾਂ 
ਨੂੰ ਸ਼ੂਦਰ ਆਖ ਆਖ ਕੇ ਉਹਨਾਂ ਦੀ ਆਰਥਕ ਹਾਲਤ ਡੇਗੀ ਜਾਏ ਅਤੇ 
ਉਹਨਾਂ ਨੂੰ ਦੂਰੇ ਦੁਰੇ ਕੀਤੀ ਜਾਏ । 

ਸਤਿਗੁਰੂ ਅਮਰਦਾਸ ਜੀ ਇਤਨੇ ਕੌਮਲ-ਹਿਰਚਾ ਸਨ ਕਿ 
ਸ਼ੂਦਰ ਤਾਂ ਕਿਤੇ ਰਹੇ, ਉਹ ਕਿਸੇਂ ਐਸੇ ਗਏ-ਗੁਜ਼ਰੇ ਮਨੁੱਖ ਤੋ” ਭੀ 
ਨਫ਼ਰਤ ਨਹੀ” ਕਰ ਸਕਦੇ ਸਨ ਜਿਸ ਨੇ ਵਿਕਾਰਾਂ ਵਿਚ ਗਲ ਕੇ 
ਆਪਣਾ ਸਰੀਰ ਭੀ ਮਹਾ ਰੌਗੀ ਕਰ ਲਿਆ ਹੋਵੇ । ਉਹਨਾਂ ਦੇ ਜੀਵਨ 
ਵਿਚ ਇਕ ਸਾਖੀ ਆਉਦੀ ਹੈ-ਇਕ 'ਧਨਾਢ ਖੱਤਰੀ ਦਾ ਇਕੋ ਇਕ 
ਪੁੱਤਰ ਸੀ, ਜਿਸ ਦਾ ਨਾਮ ਪ੍ਰੇਮਾ ਸੀ । ਪ੍ਰੇਮਾ ਅਜੇ ਅੱਲ੍ਹੜ ਹੀ ਸੀ ਕਿ 
ਪਿਉ ਮਰ ਗਿਆ । ਮੰਦੇ ਭਾਗਾਂ ਨੂੰ ਉਹ ਖੋਟੇ ਵਹਿਣੇ ਵਹਿ ਗਿਆ । 
ਵਿਸ਼ੇ ਵਿਕਾਰਾਂ ਵਿਚ ਇਤਨਾ ਡੁੱਬਾ ਕਿ ਪਿਉ ਦਾ ਜੋੜਿਆ ਸਾਰਾ ਧਨ 


੫੨ 


੪ 


ਕਿ 


” 


ਕ 


ਭੀ ਰੋੜ੍ਹ ਲਿਓ ਸੁ, ਅਤੇ ਆਪਣਾ ਸਰੀਰ ਭੀ ਗਾਲ ਲਿਓ ਸੁ। ਪ੍ਰੇਮਾ 
ਆਖ਼ਰ ਕੋੜ੍ ਦਾ ਸ਼ਿਕਾਰ ਹੋ ਗਿਆ । ਇਹ ਰੌਗ ਇਤਨਾ ਚੇਂਦਰਾ . ਹੈ 
ਕਿ ਇਸ ਦੀ ਲਾਗ ਲੱਗਣ ਤੋਂ ਡਰਦਿਆਂ ਲੌਕ ਕੜ੍ ਦੇ ਰੋਗੀ ਨੂੰ 
ਵੱਸੋ' ਦੇ ਨੇੜੇ ਨਹੀ“ ਰਹਿਣ ਦੇਦੇ । ਕੁਸੋਗੀ ਉਤਨਾ ਚਿਰ ਯਾਰ 
ਹੁੰਦੇ ਹਨ ਜਦ ਤਕ ਖਾਣ-ਪੀਣ ਦੀਆਂ ਮੌਜਾਂ ਬਣੀਆਂ ਰਹਿਣ । ਪ੍ਰੇਮਾ 
ਬਹੁਤ ਹੀ ਆਤਰ ਹੋ ਗਿਆ । ਆਖ਼ਰ ਸਬੱਥ ਲੱਗਣ ਤੇ ਇਹ 
ਗੋਇੰਦਵਾਲ ਆ ਅੱਪੜਿਆ 1 ਪ੍ਰੇਮਾ ਪਿਛਲੀਆਂ ਮੰਦ ਕਰਤੂਤਾਂ ਤੋ” 
ਬੜਾ ਪਛਤਾਂਦਾ ਸੀ _। ਗੁਰੂ ਅਮਰਦਾਸ ਜੀ ਦਾ ਹਿਰਦਾ ਪੱਘਰ 
ਆਇਆ । ਉਸ ਦਾ ਸਰੀਰ ਨਰੋਆ ਕੀਤੋ ਨੇ, ਅਤੇ ਉੱਸ ਨੂੰ ਅਗਾਂਹ 
ਲਈ ਕੁਰਾਹੋ' ਬਚਣ ਲਈ ਇਕ ਸੁਚੱਜਾ ਗ੍ਰਿਹਜਤੀ ਬਨਾਣ ਦੀ ਸੋਚ 
ਸੋਚੀਓਂ ਨੇ । ਪਰ ਜਿਸ ਗੱਭਰੂ ਦਾ ਪਿਛਲਾ ਜੀਵਨ ਇਤਨਾ ਕੁਕਰਮੀ 
ਰਹਿ ਚੁਕਿਆ ਹੋਵੇ, ਉਸ ਉਤੇ ਇਤਬਾਰ ਕੌਣ ਕਰੇ ਅਤੇ ਉਸ ਨੂੰ ਧੀ 
ਕੌਣ ਦੋਵੇ ? ਇਕ ਸਿੱਖ ਗੁਰ-ਆਗਿਆ ਅਨੁਸਾਰ ਪ੍ਰੇਮ ਨਾਲ ਆਪਣੀ 


(੭ 


ਲੜਕੀ ਦਾ ਵਿਆਹ ਕਰਨ ਨੂੰ ਤਿਆਰ ਹੋਇਆ, ਪਰ ਉਸ ਦੀ 
ਵਹੁਟੀ ਨਾ ਮੰਨੇ । ਗੁਰੂ ਅਮਰਦਾਸ ਜੀ ਪਾਸ ਆ ਕੇ ਉਹ ਆਖਣ 
ਲੱਗੀ ਕਿ ਆਪਣੇ ਜਿਗਰ ਦਾ ਟੋਟਾ ਆਪਣੀ ਬੱਚੀ ਉਸੇ ਦੇ ਹੀ ਲੜ 
ਲਾਈ ਜਾ ਸਕਦੀ ਹੈ ਜਿਸ ਦੇ ਖ਼ਾਨਦਾਨ ਦੀ ਕੁਝ ਸੂਝ-ਬੂਝ ਹੋਵੇ । 
ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਪ੍ਰੇਮਾ ਸਾਡਾ ਪੁੱਤਰ ਹੈ, ਬੱਸ ! 
ਇਹੀ ਇਸ ਦਾ ਖ਼ਾਨਦਾਨ ਹੈ । ਮਨੁੱਖਤਾ ਦੀ ਇਹ ਇਕ ਬੇ-ਮਿਸਾਲ 
ਕਦਰ ਸੀ । ਪ੍ਰੇਮੇ ਦੀ ਸ਼ਾਦੀ ਹੋ ਗਈ । ਸਤਿਗੁਰੂ ਦੀ ਮੋਹਰ ਨਾਲ ਉਸ ਦਾ 
ਜੀਵਨ ਇਤਨਾ ਬਦਲਿਆ ਕਿ ਇਸ ਨਵੇਂ" ਜੋੜੇ ਨੂੰ ਸਮੇ'-ਸਿਰ ਸਿੱਖ-ਧਰਮ 
ਦਾ ਪਰਚਾਰਕ ਬਣਾਇਆ ਗਿਆ । ਗੁਰੂ ਅਮਰਦਾਸ ਜੀ ਦੇ ਵੇਲੇ ਦੇ 
ਜਿੱਖ-ਇਤਿਹਾਸ ਵਿਚ ਮੱਥੋ-ਮੁਰਾਰੀ ਨਾਮ ਬਹੁਤ ਪਰਸਿੱਧ ਹੈ । ਮੱਥੋ ਉਸ 
ਲੜਕੀ ਦਾ ਨਾਮ ਸੀ, ਜੌ ਪ੍ਰੇਮੇ ਨਾਲ ਵਿਆਹੀ ਗਈ ਅਤੇ ਪ੍ਰੇਮ ਦਾ ਨਾਮ 


ਮੁਰਾਰੀ ਪਰਸਿੱਧ ਹੋਇਆ । 


੫੩ 


' (ਅ) ਸੱਚ ਉੱਤੇ ਦਿੜ੍ਤਾ-ਸਦੀਆਂ ਤੋ' ਲਤਾੜੀ'ਦੇ ਅਤੇ 
ਸ਼ੂਦਰ ਅਖਵਾ ਕੇ ਦੁਰਕਾਰੇ ਜਾਂਦੇ ਬੰਦਿਆਂ ਨੂੰ ਸਮਾਜ ਵਿਚ ਬਰਾਬਰੀ 
ਦਾ ਹੱਕ ਦਿਵਾਣਾ ਕੋਈ ਸੌਖੀ ਖੇਡ ਨਹੀਂ ਸੀ । ਜਾਤਿ-ਅਭਿਮਾਨੀਆਂ ਨੇ 
ਬੜੀਆਂ ਰੋਕਾਂ ਪਾਈਆਂ । ਗੁਰੂ ਅਮਰਦਾਸ ਜੀ ਦੋ ਮੁਕਾਬਲੇ ਉਤੋਂ 
ਸ਼ਰੀਕ-ਗੁਰੂ ਲਿਆ ਖੜਾ ਕੀਤੋ ਨੇ । ਅਕਬਰ ਬਾਦਸ਼ਾਹ ਪਾਸ ਝੂਠੀਆਂ- 
ਸੱਚੀਆਂ ਅਪੜਾਈਆਂ ਗਈਆਂ। ਨਗਰ ਦੋ ਖੋਜੇ-ਮੁੰ ਡਿਆਂ ਨੂੰ ਚੁੱਕਣਾ 
ਦੇ ਕੇ ਸਾਂਝੇ ਖੂਹ ਤੋ ਲੰਗਰ ਲਈ ਪਾਣੀ ਭਰਨ ਜਾਂਦੇ ਸਿੱਖਾਂ ਦੇ ਘੜੇ ਅਤੇ 
ਗਾਗਰਾਂ ਵੱਟਿਆਂ-ਪੱਥਰਾਂ ਨਾਲ ਤੁੜਾਣੇ ਸ਼ੁਰੂ ਕਰ ਦਿੱਤੌ ਨੌ। ਇਹ 
ਅਖ਼ੀਰਲੀ ਛੇੜ-ਖ਼ਾਨੀ ਮਹੀਨਿਆਂ ਬੱਧੀ ਹੁੰਦੀ ਰਹੀ । ਸਤਿਗੁਰੂ ਜੀ ਦੇ 
ਹੁਕਮ ਅਨੁਸਾਰ ਸਿੱਖਾਂ ਨੇ ਘੜਿਆਂ ਤੋ ਗਾਗਰਾਂ ਵਟਾਈਆਂ, ਪਰ 
ਵਧੀਕੀ ਕਰਨ ਵਾਲੇ ਅਜੇ ਭੀ ਨਾਂ ਟਲੋ । ਕਈ ਵਾਰੀ ਅੱਕ ਕੇ ਸਿੱਖ ਗੁਰੂ 
ਅਮਰਦਾਸ ਜੀ ਪਾਸ ਸ਼ਿਕਾਇਤ ਕਰਦੇ ਰਹੇ । ਪਰ ਸਤਿਗੁਰੂ ਜੀ ਨੇ ਹਰ 
ਵਾਰੀ ਇਹੀ ਸਮਝਾਇਆ ਕਿ ਗ਼ਰੀਬਾਂ ਦੀ ਬਾਂਹ ਫੜਨ ਲਈ ਅੰਖਿਆ- 
ਈਆਂ ਸਹਾਰਨੀਆਂ ਹੀ ਪੈਣਗੀਆਂ । ਪਰਮਾਤਮਾ ਨੂੰ ਬੰਦਿਆਂ ਵਿਚ 
ਵੇਖਣਾ ਹੈ, ਨੀਵਿਆਂ ਗ਼ਰੀਬਾਂ ਵਿਚ ਵੇਖਣਾ ਹੈ । ਇਸ ਅਟੱਲ ਸਚਾਈ ਤੋ” 
ਡੋਲਣਾਂ ਨਹੀ“ ਅਤੇ ਕਿਸੇ ਨਾਲ ਛਿੱਥੇ ਨਹੀ' ਪੈਣਾ । ਇਸ ਰਾਹ ਤੁਰਨ 
ਲਈ ਰੁੱਖਾਂ ਵਾਲੀ ਜੀਰਾਂਦ ਦੀ ਲੋੜ ਹੈ । 


(੮) ਇਸਤੀ ਨੂੰ ਮਨੁੱਖ ਨਾਲ ਬਰਾਬਰ ਦਾ ਦਰਜਾਂ- 


ਸਾਡੇ ਸਮਾਜ ਵਿਚ ਇਸਤ੍ਰੀ ਆਰਥਕ ਤੌਰ ਤੇ ਸਦੀਆਂ ਤੋ" ਮਨੁੱਖ 
ਦੇ ਅਧੀਨ ਚਲੀ ਆ ਰਹੀ ਹੈ । ਇਸ ਆਰਥਕ ਪਰ-ਅਧੀਨਤਾ ਨੇ ਹਿੰਦੁ 
ਸਮਾਜ ਵਿਚ ਇਸਤ੍ਰੀ ਦੀ ਬਰੁਤ ਦੁਰ-ਦਸ਼ਾ ਕੀਤੀ ਹੋਈ ਸੀ । ਮਰੇ 
ਖਸਮ ਦੀ ਚਿਖਾ ਉਤੇ ਉਸ ਦੀ ਇਸਤ੍ਰੀ ਦਾ ਜੀਉ ਦਿਆਂ ਹੀ 'ਸੜ 
ਮਰਨਾ--ਇਸਤੀ ਜਾਤੀ ਉਤੇ ਹਿੰਦੂ-ਸ਼ਾਸਤਰਾਂ ਦਾ ਇਹ ਚੋਟੀ ਦਾ 
ਅੱਤਿਆਚਾਰ ਸੀ । ਵਹੁਟੀ ਮਰ ਤਾਂ ਖਸਮ ਹੋਰ ਵਿਆਹ ਕਰ ਲਏ, 


੫੪ 


9੪ 


" 
-੍ 


ਪਰ ਜੋ ਖਸਮ ਮਰੇ ਤਾਂ ਵਹੁਟੀ ਉਸ ਦੀ ਚਿਖਾ ਉਤੇ ਸੜ ਮਰੇ । ਇਹ ਅੱਤ 
ਦਰਜੇ ਦਾ ਅੱਨਿਆਇ ਗੁਰੂ ਅਮਰਦਾਸ ਜੀ ਦੇ ਕੌਮਲ ਹਿਰਦੇ ਵਾਸਤੇ 
ਅਸਹਿ ਸੀ । ਹਿੰਦੂ- ਇਸਤੀ ਨੂੰ ਇਸ ਜ਼ੁਲਮ ਤੋ" ਬਚਾਣ ਲਈ ਸਤਿਗੁਰੂ 


ਜੋ” ਜੀ ਨੇ ਆਵਾਜ਼ ਉਠਾਈ । ਮੌਕਾ ਮਿਲਣ ਤੇ ਅਕਬਰ ਬਾਵਸ਼ਾਹ ਨੂੰ ਭੀ 


ਪ੍ਰੋਰਿਆ ਕਿ ਇਸ ਜ਼ੁਲਮ ਨ੍ਹੰ ਰੋਕੇ । 

ਸਤਿਗੁਰੂ ਜੀ ਨੇ ਵਿਧਵਾ-ਵਿਆਹ ਦੀ ਖੁਲ੍ਹ ਕੀਤੀ, ਅਤੇ ਪਰਦੇ 
ਦੀ ਰਸਮ ਨੂੰਭੀ ਹਟਾਣ ਦਾ ਜਤਨ ਕੀਤਾ । ਗੁਰੂ ਅਮਰਦਾਸ ਜੀ ਦੇ 
ਦੀਵਾਨ ਵਿਚ ਇਸਤ੍ਰੀਆਂ ਨੂੰ ਘੁੰਡ ਕੱਢ ਕੇ ਆਉਣ ਦੀ ਮਨਾਹੀ ਸੀ । 


ਗੋਇੰਦਵਾਲ ਵਿਖੇ ਪ੍ਰਸਿੱਧ ਗੁਰ-ਅਸਥਾਨ 


ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਗੋਇੰਦਵਾਲ 
ਸਾਹਿਬ ਵਿਖੇ ਹੇਠ ਲਿਖੇ ਗੁਰ-ਅਸਥਾਨਾਂ ਦ' ਜ਼ਿਕਰ ਕੀਤਾ ਹੈ :- ਰ 

(੧) ਅਨੰਦ ਜੀ ਦਾ ਅਸਥਾਨ-ਅਨੰਦ ਜੀ ਸ੍ਰੀ ਗੁਰੂ ਅਮਰਦਾਸ 
ਜੀ ਦੋ ਪੌਤੇ, ਬਾਬਾ ਮੋਹਰੀ ਜੀ ਦੇ ਪੁੱਤਰ ਸਨ । ਬਜ਼ਾਰ ਵਿਰ ਦ੍ੇਨ੍ਹਾਂ ਦੇ 
ਰਹਿਣ ਦੇ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ । 

(੨) ਹਵੇਲੀ ਸਾਹਿਬ-ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 
ਰਹਿਣ ਦਾ ਮਕਾਨ, ਜਿਸ਼ ਦੇ ਇਕ ਚੌਥਾਰੇ ਦੀ ਕਿਲੀ ਨੂੰ ਫੜ ਕੇ ਖਲਤੇ 
ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਜਨ। ਰ੍ 

ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਕੀਤਾ ਕਰਫੇ ਸਨ । 
ਇਥੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਵੇਲੇ ਦੀ ਇਕ ਪਾਲਕੀ ਹੈ, ਜਿਸ 


੫੫ 


ਵਿਚ ਗੁਰਬਾਣੀ ਦੀਆਂ ਪੋਥੀਆਂ ਸੀ ਅੰਮਿ੍‌ਤਸਰ ਲੈ ਗਏ ਸਨ ਅਤੇ 
ਵਾਪਿਸ ਭੀ ਇਸੇ ਪਾਲਕੀ ਵਿਚ ਇਥੇ ਲਿਆਏ । ਇਸ ਪਾਲਕੀ ਵਿਚ 

ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ । 

` ਬਰਾਂਡੇ ਵਿਚ ਹੀ ਸੀ ਗੁਰੂ ਰਾਮਦ'ਸ ਜੀ ਦਾ ਗੁਰਿਆਈ- ਰੀ 

ਅਸਥਾਨ ਹੈ । ਇਸ ਦੋ ਪਾਸ ਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ 
ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਦਾ ਅਸਥਾਨ ਹੈ । ਇਸੀ ਬਰਾਂਡੇ 
ਵਿਚ ਬੀਬੀ ਭਾਨੀ ਜੀ ਦਾ ਚੁਲ੍ਹਾ ਹੈ । ਇਸ ਚੁਲ੍ਹੋ ਦੇ ਪਾਸ ਹੀ ਉਹ 

ਥੰਮ ਮੌਜੂਦ ਹੈ, ਜਿਸ ਦੇ ਸਹਾਰੇ ਸਤਿਗੁਰੂ ਅਰਜਨ ਦੇਵ ਜੀ ਖਲੋਇਆ 
ਕਰਦੇ ਸਨ । 

ਪਾਸ ਹੀ ਇਕ ਕੋਠੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ 
ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪ੍ਰਿਥੀ ਚੋਦ ਅਤੇ ਮਹਾਂਦੇਵ ਜੀ 
ਦੇਂ ਪ੍ਰਗਟ ਹੋਣ ਦਾ ਅਸਥਾਨ ਹੈ । 

(੪) ਬਾਵਲੀ ਸਾਹਿਬ-ਚੌਰਾਸੀ ਪਉੜੀਆਂ ਦੀ ਬਹੁਤ ਸੁੰਦਰ __ 
ਵਾਪੀ (ਬਾਉਲੀ), ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਲਗਵਾਈ, ਜੋ ਬਹੁਤ 
ਪ੍ਰੌਮੀਆਂ ਦਾ ਯਾਤਰਾ-ਅਸਥਾਨ ਹੈ । ਕਈ ਸ਼ਰਧਾਲੂ ਹਰੇਕ ਪਉੜੀ ਤੇ 
ਇਕ ਇਕ ਜਪੁ ਸਾਹਿਬ ਦਾ ਪਾਠ ਚੌਰਾਸੀ ਇਸ਼ਨਾਨ ਕਰ ਕੋ ਕਰਨ ਤੋ', 
ਚੌਰਾਸੀ ਲੱਖ ਯੋਨਿ ਤੋ' ਛੁਟਕਾਰਾ ਮੰਨਦੇ ਹਨ । 

(੫) ਮੋਹਨ ਜੀ ਦਾ ਚੌਬਾਰਾ-ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ 
ਸਪੁੱਤਰ ਬਾਬਾ ਮੋਹਨ ਜੀ ਇਸ ਵਿਚ ਨਿਵਾਸ ਕੀਤਾ ਕਰਦੇ ਸਨ । ਬਜ਼ਾਰ 
ਦੇ ਨਾਲ ਹੀ ਹਵੇਲੀ ਸਾਹਿਬ ਦੇ ਅਹਾਤੇ ਨਾਲ ਲਗਦਾ ਸਧਾਰਨ ਜਿਹਾ 
ਅਸਥਾਨ ਹੈ । ਮੰਜੀ ਸਾਹਿਬ ਬਣਿਆ ਹੋਇਆ ਹੈ । 


੫੬ 


ਚਾ 


“ਣਾ 


(੦੦੨੦੬ ੭ 


੧੨, 
੧੪) 
੧੬. 
੧੮. 
੨੦, 


੨੨, 
੨੪, 
੨੬੫ 
1 
੩੦॥ 


ਸਾਹਿਬ ਸਿੰਘ ਲਿਖਤ ਪੁਸਤਕ' 


ਬਾਬਾਣੀਆਂ ਕਹਾਣੀਆਂ 
ਗੁਰਬਾਣੀ ਵਿਆਕਰਣ 
ਆਦਿ _ ਬੀੜ _ ਬਾਰੇ 
ਸਰਬੱਤ _ਦਾ ਭਲਾਂ 
ਬੁਰਾਈ ਦਾ ਟਾਕਰਾ 
੧੧, ਗੁਰਬਾਣੀ ਤੇ 
ਜੀ: ਬਿ: ਗੁਰੂ ਨਾਨਕ ਦੇਵ ਜੀ 
੪ ਗੁਰੂ ਅੰਗਦ ਦੌਵ ਜੀ 
॥ ਗ੍ਰੌਰੂ ਰਾਮਦਾਸ ਜੀ 
% ਗੁਰੂ ਹਰਿ ਗੌਬਿੰਦ ਜੀ 
੪ ਗੌਰੂ ਹਰਿ ਰਾਇ ਜੀ 


. ਮੌਰੀ` ਜੀਵਨ __ ਕਹਾਣੀ 
. ਸਿਮਰਨ ਦੀਆਂ ਬਰਕਤ 

ਸਦਾਚਾਰਕ ਲੰਖ 
ਧਰਮ ਤੇ ਸਦਾਚਾਜ 
੧੦। ਸਿਖੁ ਸਿਦਕ ਨਾ ਹਾਰ 


/ ਹੰਸ & .& 


ਇਤਿਹਾਸ ਬਾਰੇ ਰ੍ 
੧੩, ਜੀ: ਬਿ: ਗੁਰੂ ਗੌਬਿੰਦ ਸਿੰਘ ਜੀ 
੧੫. , ਗੂਰੂ ਅਮਰਦਾਸ ਜ਼ੀ 


-੪ 


੧੭, 4 ਗੁਰੂ ਅਰਜਨ ਦੇਵ ਜੀ 


੧੯. % ਗੁਰੂ ਤੰਗ ਬਹਾਦਰ ਜੀ 
ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ 


੨੧ ਗਤ ਇਿਤਿਹਸ ੫: ੨ ਤੱ ੯ ਟਿਕ ਜਿਲਦ ਵਿਚ 


ਜਪੁਜੀ _ਸਾਰਿਬ ਸਟੀਕ 
ਸੁਖਮਨੀ ਸਾਹਿਬ ਸਟੀਕ 
ਭੱਟਾਂ ਦੇ ਸਵਈਏ ਸਟੀਕ 
ਸਿੱਧ __ਗੌਸਟਿ ਸਟੀਕ 
ਸਲੌਕ ਫਰੀਦ ਜੀ ਸਟੀਕ 


੨੩. ਆਜਾ ਦੀ ਵਾਰ ਸਟੀਕ 
੨੫. ਨਿਤਨੇਮ ਸਟੀਕ 
੨੭, ਸੱਤੇ ਬਲਵੰਡ ਦੀ ਵਾਰ ਸਟੀਕ 
੨੯. ਰਾਮਕਲੀ ਸਦ _ ਸਟੀਕ 
੩੧, _ਸਲੌਕੇ ਕਬੀਰ _ਜੀ ਸਟੀਕ 


੩੨. ਭਗਤ ਬਾਣੀ ਸਟੀਕ (ਪੰਜ ਜਿਲਦਾਂ) 

੩੩. ਸਲੌਕ _ਗੁਰੂ ਅੰਗਦ _ ਸਾਹਿਬ _ਸਟੀਕ 

੩੪. ਬਾਰਹਮਾਹ ਤੁਖਾਰੀ ਤੋਂ _ਮਾਂਝ ਸਟੀਕ 

੩੫. ਜਾਪੁ ਸਾਹਿਬ, ਸਵੱਟੀਏ, ਚੌਪਈ ਸਣੀਕ 

੩੬ ਸੀ ਗੁਰੂ ਗ੍ਰੰਥ ਸਾਹਿਬ ਦਰਪਣ (ਸੀ ਗੁਰੂ ਗ੍ਰੰਥ ਸਾਹਿਬ ਸਣੀਕ) ਦਸ ਜਿਲਦਾਂ 
੩੭, ਜਪੁਜੀ ਸਟੀਕ (ਹਿੰਦੀ ਵਿਚ) 

19੪੧੧ 81-7205-081-% 


ਉਤ 


“੧ 
੧ਓ ਸਤਿਗੁਰਪਸਾਦਿ ॥ 


ਗੁਰ-ਇਤਿਹਾਸ ਨੰ: ੪ 
ਜੀਵਨ-ਬਿ੍‌ਤਾਂਤ 
ਸੀ ਗੁਰੂ ਰਾਮਦਾਸ ਜੀ 


ਲੇਖਕ 
ਪ੍ਰਫੇਸਰ ਸਾਹਿਬ ਸਿੰਘ ਡੀ. ਲਿਟ, 


_ਸਿੰਘ ਬ੍ਰਦਰਜੁ, ਮਾਈ ਸੇਵਾਂ ਅੰਮ੍ਰਿਤਸਰ 





ਉਨ 2. 
੧ ਓ ਸਤਿਗੁਰਪ੍ਰਸਾਦਿ ।। 
ਦੇ ਗੁਰ-ਇਤਿਹਾਸ ਨੰਬਰ ੪ 


ਜੀਵਨ-ਬ੍ਰਤਾਂਤ 


ਸੀ ਗੁਰੂ ਰਾਮਦਾਸ ਜੀ 


ਘਰ 


ਪ੍ਰੋਫੇਸਰ ਸਾਰਿਬ_ਸਿੰਘ, ਡੀ. ਲਿਟ. 


ਸਿੰਘ ਬੁਦਰਜ਼, ਮਾਈ ਸੇਵਾਂ, ਅੰ ਮ੍ਰਿਤਸਰ 


£000੪60 09 0. ਨ. 1. 01180 
੯106 11600 ੪੦. 3/15-70 (ਐ. ਮ.) ੧8੧੪੦ 14,5.70 


1581 81-7205-076-5 


ਚੌਥੀ ਛਾਪ ਮਈ ੧੯੮੦ 
ਪੰਜਵੀ” ਛਾਪ ਫ਼ਰਵਰੀ ੧੯੮੪ 
ਛੋਵੀ' ਛਾਪ ਫ਼ਰਵਰੀ ੧੯੮੮ 
ਸੱਤਵੀ' ਛਾਪ ਸਤੱਬਰ ੧੯੯੦ 
ਅੱਠਵੀ' ਛਾਪ ਅਗਸਤ ੧੯੯੨ 


ਮੁੱਲ ੫-੦੦ 


ਪ੍ਰਕਾਸ਼ਕ 
ਸਿੰਘ ਬ੍ਰਦਰਜ਼, ਮਾਈ ਸੋਵਾਂ, ਅੰਮ੍ਰਿਤਸਰ 
ਪ੍ਰੰਟਰ 
ਰਵਿੰਦਰ ਪ੍ਰਿਟਿੰਗ ਪ੍ਰੈਸ, ਸੰਦਰ ਨਗਰ, ਆੰਮਿਰਿਤਸਰ 


ਧਨਵਾਦ 


ਗੁਰੂ ਰਾਮਦਾਸ ਜੀ ਦਾ ਜੀਵਨ-ਬ੍ਰਿਤਾਂਤ ਮੈ` ਜੂਨ ੧੯੫੧ ਵਿਚ 
ਲਿਖਿਆ ਸੀ ।ਅਜੇ ਮੈ ਖ਼ਾਲਸਾ _ਕਾਲਜ, ਅੰ “ਮ੍ਰਿਤਸਰ ਵਿਚ ਹੀ 
ਮੁਲਾਜ਼ਮ ਸਾਂ। 

ਜਰ ਨੇ ਗੁਰ-ਇਤਿਹਾਸ ਦੀ ਲੜੀ ਵਿਚੋ ਪਹਿਲਾਂ 
ਗੁਰੂ ਗੋਬਿੰਦ ਸਿੰਘ ਜੀ ਦਾ _ਜੀਵਨ-ਬ੍ਰਿਤਾਂਤ, ਉਨ੍ਹਾਂ ਦੇ ੩੦੦-ਸਾਲ਼ਾ 
ਜਨਮ-ਪੁਰਬ ਸਮੇ ਛਾਪਿਆ । ਫਿਰ ੧੯੬੭ ਵਿਚ ਗੁਰੂ ਅਮਰਦਾਸ ਜੀ 
ਅਤੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ-ਝ੍ਰਿਤਾਂਤ ਛਾਪੇ ਅਤੇ ਹੁਣ 
੧੯੬੮ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ-ਬ੍ਰਿਤਾਂਤ ਤੋ” ਬਿਨਾ 
ਬਾਕੀ ਗੁਰ-ਵਿਅਕਤੀਆਂ_ਦੇ ਜੀਵਨ-ਬ੍ਰਿਤਾਂਤ ਛਾਪ ਕੇ ਪਾਠਕਾਂ ਤਕ 
ਪਹੁੰਚਾ ਦਿੱਤੇ ਹਨ । ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ ਉਨ੍ਹਾਂ 
ਦੇ ੫੦੦ਵੇ' ਜਨਮ ਜਨਮ-ਉਤਸ਼ਵ ਦੀ ਖ਼ੁਸ਼ੀ ਵਿਚ ੧੯੬੯ ਦੋਂ ਅਰੋਭ ਵਿਚ 
ਪ੍ਰਕਾਸ਼ਤ ਹੋ ਜਾਏਗਾਂ । 

ਗੁਰੂ ਰਾਮਦਾਸ ਜੀ ਦਾ ਇਹ ਜੀਵਨ-ਬ੍ਰਿਤਾਂਤ ਉਸੇ ਉੱਦਮ 
ਦਾ ਹੀ ਸਿੱਟਾ ਹੈ । ਇਸ ਜੀਵਨ-ਬ੍ਰਿਤਾਂਤ ਦੇ ਨਾਲ ਇਕ ਖੌਜ-ਪੂਰਤ 
ਲੇਖ ''ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ' ਪ੍ਰੋ: ਪ੍ਰਕਾਸ਼ ਸਿੰਘ ਜੀ ਦੀ 
ਲਿਖਤ ਹੈ । 

ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੈਨਵਾਦ ਹੈ ਜਿਲ੍ਹਾਂ ਦੀ 
ਕਿਰਪਾ ਸਦਕਾ ਪਾਠਕ ਮੇਰੀਆਂ ਲਿਖਤਾਂ ਨੂੰ _ਪਿਆਰਦੇ ਹਨ, ਆਪ 
ਪੜ੍ਹਦੇ ਹਨ ਅਤੇ ਜ਼ੋਰਨਾਂ ਨੂੰ ਪ੍ਰੌਰਦੇ ਹਨ । 
੮/0 ਇ-13, ਮੈਡੀਕਲ ਕਾਲਜ, ਰ੍ 
ਪਟਿਆਲਾ ਦਾਂਸ-- 
ਮਿਤੀ ੨੦-੭-੬੮ ਸਾਹਿਬ ਸਿੰਘ 


3੨ਕਰਾ 
ਪਹਿਲਾ ਕਾਂਡ- ਤੀਜਾ ਕਾਂਡ- 

.--. ਧਰਮ-ਕੇ'ਦਰ ਮਾਝੇ ਦੀ ਥੰਨੀ ਵਿਚ੧੭ 
ਜਨਮ=-ਅਜਸਥਾਨ ੫।ਮਸੈਦ ` ੨੦ 
ਜਨਮ-ਤਰੀਕੰ 4।| ਸਰੋਵਰ ਦੀ ਪਵਿੱਤਰਤਾ ੨੧ 
ਬਾਲ ਉਮਰ. _ ਮਿ ੬ | ਸਿਫ਼ਤ-ਸਲਾਹ ਦੀਆਂ ਲਹਿਰਾਂ ੨੩ 

ਗੁਰੂ ਅਮਰਦਾਸ ਮੇਲ ੬14. _. 

(ਗੁਰੂ) ਉ ਨਾਲ ਮਲ ਏ | ਰੋਥਾ ਕਾਂਡ- 

ਬਾਸਰਕੇ ਵਿਚ ਆਜੀਵਕਾ ੮ << 

ਗੋਇੰਦਵਾਲ ਦਾ ਵੱਸਣਾ ੮ ਗੁਰਿਆਈ ਦੇਣੀ ਕੀ 
“ ੍ ਤੇਤੀ ਜ਼ । 

ਰੀਤ ਜੋਤੀ ਗੀਤ ਰ ੨੯ 
ਰ ਪੰਜਵਾਂ ਕਾਂਡ - 

ਦੂਜਾ ਕਾਂਡ- ਗੁਰੂ ਰਾਮਦਾਸ ਜੀ ਦੀ ਬਾਣੀ ੩੨ 
ਰ ਛੇਵਾਂ ਕਾਂਡ-- 

ਅਕਬਰ ਦੇ ਦਰਬਾਰ ਵਿੱਚ __੧੦| ਗੁਰੂ ਸਾਹਿਬ ਦੀ ਤਾਲੀਮ __ ੩੬ 

ਕੁਰਖੇਤ ਹਰਿਦੁਆਰ ਜਾਣਾ __੧੧ | ਨਿਮਰਤਾ, ਗਰੀਬੀ ੩੬ 

ਬਾਉਲੀ ਦੀ ਸੇਵਾ ੧੨।| ਖਾਲਕੁ ਖਲਕ ਮਹਿ ੩੭ 

ਸੰਤਾਨ ੧੪ | ਗੁਰੂ ਦਾ ਸਤਕਾਰ ੩੯ 

ਗੁਰਿਆਈ ਮਿਲਣੀ ੧੪ | ਬ੍ਰਾਹਮਣ ਦੇ ਰਸੂਖ਼ ਤੇ ਚੋਟ __੪੦ 


ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ 
ਮੰ 


ਜ਼ 


ਵਲੋਂ ਪ੍ਰੋ: ਪ੍ਰਕਾਸ਼ ਸਿੰਘ ੪੩ 
ਜੱ ਹੂ 


ਹ੍ 


<ਵ" 


&. 


ਜਤਗੁਰਪਰਸਾਦਿ ॥ 
ਰਿ ਬ੍ਰਿਤਾਂਤ 


ਸੀ ਗੁਰੂ ਰਾਮਦਾਸ ਜੀ 


ਪਹਿਲ ਕਾਂਡ . 


ਹਿੰਦੂ ਘਰਾਂ ਵਿਚ ਜੇਠਾ-ਪੁੱਤਰ ਉਸ ਪੁੱਤਰ ਨੂੰ ਆਖਦੇ ਹਨ _ 
ਜੋ ਟੱਬਰ ਵਿਚ ਸਭ ਤੋ ਪਹਿਲਾਂ ਜੇਮਿਆ ਹੋਵੋ, ਜੋ ਪਲੇਠੀ ਦਾ ਪੁੱਤਰ 
ਹੋਵੇ । ਇਹਨਾਂ ਦਾ. ਨਾਂ ਤਾਂ ਮਾਪਿਆਂ ਨੇ ਰਾਮਦਾਸ ਰੱਖਿਆ ਸੀ, 
ਪਰ ਪਲੋਠੀ ਦਾ ਪੁੱਤਰ ਹੌਣ ਕਰਕੇ ਮਾਪੋ ਅਤੇ ਹੌਰ ਆਂਢ-ਗੁਆਂਢ 
ਦੇ ਸਾਕ-ਸ਼ਰੀਕ ਇਹਨਾਂ ਨੂੰ ਜੇਠਾ ਜੇਠਾ ਕਰਕੇ ਬੁਲਾਂਦੇ ਸਨ । ਇਸ 


== 


ਤਰ੍ਹਾਂ ਇਹਨਾਂ ਦਾ ਨਾਂ ਜੌਠਾ ਪੈ ਗਿਆਂ । 
ਜ੍ਨਮ-ਅਸਥਾਨ-- 

(ਗੁਰੂ) ਰਾਮਦਾਸ ਜੀ ਦਾ ਜਨਮ ਲਾਹੌਰ ,ਸ਼ਹਿਰ ਦੇ ਬਜ਼ਾਰ 
ਚੌਨੀ ਮੰਡੀ ਵਿਚ. ਹੋਇਆ ਸੀ । ਇਹਨਾਂ ਦੇ ਪਿਤਾ ਹਰਦਾਸ ਸੋਢੀ 
ਕੁਲ ਦੇ ਖੱਤੀ ਸਨ । ਹੱਟੀ-ਪੱਟੀ ਦਾ ਸਧਾਰਨ ਜਿਹਾ ਹੀ ਇਹਨਾਂ ਦਾ 
ਗੁਜ਼ਾਰਾ ਸੀ । 
ਜਨਮ-ਤਰੀਕ- ਰ ਰਾ 

੨੫ ਅੱਸੂ ਸੈਮਤ ੧੫੯੧ ਨੂੰ ਇਹਨਾਂ `ਦਾ ਜਨਮ ਹੋਇਆ 


_ਸੀ। ਚੰਦ੍ਰਮਾ ਦੇ ਹਿਸਾਬ ਥਿੱਤ ਕੱਤਕ ਵਦੀ ੨ ਸੀ, ਭਾਵ ਪੂਰਨਮਾਸ਼ੀ 


ਤੋਂ ਦੂਜਾ ਦਿਨ । ਈਸਵੀ ਸੈਨ ੧੫੩੪ ਅਤੇ - ਸਤੰਬਰ ਦੀ ੨੪ ਤਰੀਕ 
ਘ 


ਸੀ । ਇਥੇ ਇਹ ਭੀ ਚੇਤੇ ਰੱਖਣ ਵਾਲ਼ੀ ਗੱਲ ਹੈ ਕਿ ਉਸ ਵੇਲੇ ਗੁਰੂ 
ਨਾਨਕ ਦੋਵ ਜੀ ਸਾਢੇ ਪੈੱਹਠ ਸਾਲਾਂ ਦੇ ਹੋ ਚੁਕੇ ਸਨ, (ਗੁਰੂ) ਅਮਰਦਾਸ 
ਜੀ ਸਾਢੇ ਪਚਵੈਜਾ ਸਾਲ ਦੀ ਉਮਰ ਦੇ ਸਨ, ਬਾਬਾ ਲਹਿਣਾ ਜੀ ਉਸ 
ਵੇਲ ੩੦ ਸਾਲਾਂ ਦੇ ਸਨ । ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ 
ਦੇਵ ਜੀ ਪਾਸ ਅੱਪੜਿਆਂ ੨ ਸਾਂਲ ਰੋ ਚੁਕੇ ਸਨ । ਇਉ ਆਖ ਲੋ 
ਕਿ ਉਸ ਵੇਲੇ ਚਾਰੇ ਗੁਰ-ਵਿਅਕਤੀਆਂ ਸਰੀਰਕ ਜਾਮੇ ਵਿਚ ਮੌਜੂਦ 
ਸਨ । ਆਪ ਵਿਚੇ ਥੋੜੀ ਥੋੜੀ ਵਿੱਥ ਉਤੇ: ਪਰ ਮੌਲ ਅਜੋਂ ਗੁਰੂ 
ਨਾਨਕ ਸਾਹਿਬ ਅਤੇ ਬਾਬਾ ਲਹਿਣਾ ਜੀ' ਦਾ “ਹੀ ਹੋਇਆ ਸੀ । 
ਪੰਜਾਬ ਦੇ ਨਕਸ਼ੇ ਤੋਂ ਵੇਖ-ਕਰਤਾਰਪੁਰ. (ਰਾਵੀ-ਕੰਢੇ), ਖਡੂਰ, 
ਬਾਸਰਕੇ ਅਤੇ ਲਾਹੌਰ । 


ਬਾਲ ਉਮਰ- ਰ ੨ ੨" 


ਗੁਰੂ) ਰਮਦਾਸ ਜੀ ਦੀ ਅਜੇ ਬਹੁਤ ਰੀ ਛੋਟੀ ਉਮਰ ਜੀ 
ਕਿ ਇਹਨਾਂ ਦੀ ਮਾਤਾ ਚਲਾਣਾ ਕਰ, ਗਈ.4 ਸ਼ੱਤ ਸਾਲ. ਦੇ ਹੋਏ _ਤਾਂ 
ਇਹਨਾਂ ਦੇ ਪਿਤਾ“ਹਰਦਾਸ` ਜੀ ਡੀ ਸੋਨ ੧੫੪੦ ਫ਼ਿਚ ਚੜ੍ਹਾਈ 
ਕਰ ਗਏ । 


ਦਾ ੪੪ == 


(ਗੁਰੂ) ਅਮਰਦਾਸ ਜੀ ਨਾਲ ਮਿਲਾਂਪ- -_ - ਰਿ 


੯ & 


`(ਗੁਰੂ ਰੂ) ਰਮਦਾਸ ਜੀ ਦੇ ਨਾਨਕੈ . ` ਬਯਰਕੇ ਸਨ 1 .ਜਚੋਂ 
ਇਹਨਾਂ ਦਾ ਪਿਤਾ` ਭੀ ਗੁਜ਼ਰ `ਗਿਆ, ਤਾਂ ਨਾਨੀ ਆਂ ਕੇ 'ਇਹਨਾਂ ਨੂੰ 
ਲਾਹੌਰੋ' ਲੈ ਗਈ । 

ਇਨਸਾਨੀ ਜੀਵਨ ਵਿਚ ਅਜਿਹੀ ਘਟਨਾ ” ਕੋਈ ਮੂਲੀ 
ਘਟਨਾ` ਨਹੀ" ਹੁੰਦੀ । ਇਹੈ ਜਿਹੀ; ਹੱਡ-ਬੀਤੀ` ਦੀ ਅਸਰ _ਸਾਰੀ 
ਉਮਰ. ਹੀਂ ਟਿਕਿਆ ਰਹਿੰਦਾ ਹੈ । ਜਿਸ ਘਰ ਵਿਚ' ਜੌਮੈ-ਪਲੇ, 
ਜਿਨ੍ ਗਲੀਆਂ . ਵਿੱਚ ੭ ਸਾਲਾਂ ਦੀ ਉਮਰ `ਤਕ ਖੋਡਦੇ ਰਹੇ, .ਅੱਜ 

੬ 


੧੪ 


ਉਹ ਘਰ ਉਹ ਗਲੀਆਂ ਸਦਾ ਲਈ ਛੱਡ ਰਹੇ ਹਨ, ਅਤੇ ਮਾਪਿਆਂ 
ਦੇ ਉਸ ਘਰ ਨੂੰ ਉਹਨਾਂ ਦੇ ਭਾ ਦੇ ਸਦਾ ਲਈ ਜੰਦਰੇ- ਵੱਜ ਰਹੇ ਹਨ। 
ਕੋਈ ਸ਼ਰੀਕ ਵੇਹੜਾ ਮੌਕਲਾ ਹੋਇਆ ਵੇਖ ਕੇ ਖ਼ੁਸ਼- ਹੋਇਆ ਹੋਵੇਗਾ, 
ਕਿਸੇ ਸ਼ਰੀਕ ਨੇ .ਇਸ ਬੱਚੇ ਨੂੰ ਸਦਾ ਲਈ- .ਆਂਪਣੀ ਜੰਮਣ-ਭੁਇ 
ਛੱਡਦਿਆਂ ਵੈਖ_ ਕੇ' ਹਾਂਹੁਕਾ _ਲਿਆ ਹੋਵੇਗਾ. (ਗੁਰੂ) ਰਾਮਦਾਸ -ਜੀ 
ਦੀ ਬਾਲ-ਚੇਤਾ-ਸ਼ਕਤੀ ਉਤੇ ਉਹ ਸਾਰਾ -ਨਕਸ਼ਾ ਡੂੰਘਾ `-ਉੱਕਰਿਆ: 
ਗਿਆ, ਅਤੇ ਉਹਨਾਂ ਦੋ ਅੱਤ ਮਿੱਠੇ ਨਿਮ੍ਰਤਾ-ਸੁਭਾਵ . ਦੇ ਨਵੇ” ਰੂਪ 
ਵਿਚ ਸਦਾ ਵਿਖਾਲੀ ਦੇ'ਦਾ ਰਿਹਾ । ਚੂੰਨੀ ਮੰਡੀ ਦੀਆਂ ਗਲੀਆਂ - ਦੇ 
ਗੁਆਂਢੀ ਸਨੇਹੀ ਤਾਂ ਆਪਣੇ ਹਾਣੀ ਹਰਦਾਸ ਜੀ ਦੀ ਦੁਨਿਆਵੀ 
ਇਕੋ ਇਕ ਨਿਸ਼ਾਨੀ ਨੂੰ ਵਿੱਛੜਦਿਆਂ ਵੇਖ ਕੇਂ_ ਅੱਖਾਂ ਵਿਚੋ ਅੱਥਰੂ 
ਕੋਰ ਰਹੇ ਸਨ, ਪਰ ਹੋਣੀ ਸਿਰ ਉਤੋ ਹੱਸ ਰਹੀ ਸੀ ਅਤੇ ਆਖ ਰਹੀ. 
ਸੀ ਕਿ ਜਿਸ ਬਾਲ ਨੂੰ ਇਹ ਸਾਰਾ ਆਂਢ-ਗੁਆਂਢ ਅੱਜ _ਨਿਆਸਰਾ 
ਯਤੀਮ ਸਮਝ ਰਿਹਾ ਹੈ, ਇਸ ਦੇ ਸਿਰ ਉਤੋਂ ਰੱਬੀ ਛੱਤਰ_ ਝੁੱਲਣਾ 
ਹੈ ਅਤੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ. ਨੇ ਇਸ ਦੋਂ ਦਰ ਤੋ. ਸਿਰ 
ਨਿਵਾਣ ਵਿਚ ਫ਼ਖ਼ਰ ਸਮਝਣਾ ਹੈ । ਰ 

ਨਾਨੀ .(ਗੁਰੂ) ਰਾਮਦਾਸ ਜੀ ਨੂੰ ਆਪਣੇ ਪਿੰਡ ਬਾਸਰਕੇ 
ਲੈ ਆਈ । ਬਾਸਰਕੇ ਕੋਈ ਬਹੁਤ ਹੀ ਵੱਡਾਂ ਨਗਰ ਨਹੀ” ਹੈ । ਅੱਧੇ ਕੁ 
'ਘਰ ਜੱਟਾਂ ਦੇ ਅਤੇ ਅੱਧੇ ਕੁ ਖੱਤ੍ਰੀਆਂ ਤੇ ਰੋਰ- ਜਾਂਤੀਆਂ ਦੇ ਸਨ । 
ਲਾਹੌਰ ਤੋ ਦੌਹਤਰੇ ਦੇ ਨਾਨਕੇ ਪਿੰਡ ਆਉਣ . ਦੀ ਖ਼ਬਰ ਸਾਰੇ 


_ਸ਼ਰੀਕੇ-ਬਰਾਦਰੀ ਵਿਚ ਤੁਰਤ ਹੋ ਗਈ 1. ਭਾਈਚਾਰਕ _ਮਰਯਾਦਾ 
ਅਨੁਸਾਰ ਸਭ ਨੇ ਨਾਨੀ ਤੇ ਦੋਹਤਰੇ ਨੂੰ ਧੀਰਜ-ਰੰਸੱਲਾ ਦੇਣ ਆਉਣਾ 


ਹੀ ਸੀ । (ਗੁਰੂ) .ਅਮਰਦਾਸ ਜੀ ਭੀ ਆਏ 1 ਉਹਨਾਂ ਦੇ ਕੌਮਲ 
ਹਿਰਦੇ ਵਿਚ ਜੇਠਾ ਜੀ ਦੀ ਉਸ ਅਨਾਥਤਾ ਨੇ ਖ਼ਾਸ ਧ੍ਰ ਪਾਈ । 
ਦਿਨੋ ਦਿਨ ਦੌਹਾਂ ਵਿਚ _ ਨੌੜਤਾ ਵਧਣ ਲੱਗ ਪਈ 1 (ਗੁਰੂ) 
ਅਮਰਦਾਸ ਜੀ ਦੀ ਉਖ਼ਰ ਉਸ ਵੇਲੇਂ ੬੨ ਸਾਲਾਂ ਦੀ ਸੀ। 


ਬਾਸਰਕੇ ਵਿਚਿ ਆਜੀਵਿਕਾ- 


(ਗੁਰੂ) ਰਾਮਦਾਸ ਦੀ ਦੀ ਨਾਨੀ ਬੜੇ ਸੌਖੇ ਗੁਜ਼ਾਰੇ ਵਾਲੀ 
ਨਹੀ“ਸੀ । ਤ੍ਰਾਹੀਏ ਸਿੱਖਇਤਿਹਾਸ ਲਿਖਦਾ' ਹੈ` ਕਿ ਉਹਨਾਂ ਨੂੰ 
ਛੋਟੀ ਉਮਰੇ ਘੁੰਤਣੀਆਂ ਵੇਚਣੀਆਂ ਧੈੱਦੀਆਂ ਸਨ । ਬਾਸਰਕੇ ਵਿਚ 
ਜੇਠਾ ਜੀ ਨਾਨੀ ਦੇ ਕੋਲ ਪੰਜ` ਸਾਲ ਟਿਕੇ ਰਹੇ, ਅਤੇ ਘੂੰਝਣੀਆਂ 
ਵੇਚਣ ਦਾ ਕੰਮ ਹੀ ਕਰਦੇ ਰਹੇ । 


` (ਗੁਰੂ) ਅਮਰਦਾਸ ਜੀ ਸੈਨ ੧੫੪੧ ਵਿਚ ਹੀ-ਤੀਰਥ-ਜਾੜਾ 


ਤੋਂ ਠੌਹਕਰ ਖਾ ਕੇ ਗੁਰੂ ਅੰਗਦ ਸਾਹਿਬ ਪਾਸ ਖਡੂਰ ਚਲੇ -ਗਏ. ਸਨ; 
ਪਰ ਜੇਠਾ ਜੀ ਨੂੰ `ਉਹਨਾਂ ਨੇ ਆਪਣੇ. ਦਿਲ ਵਿਚ ਡੂੰਘੀ ਥਾਂ 
ਦੇ ਲਈ ਹੋਈ ਸੀ । ਖਡੂਰ ਤੋ ਬਾਸਰਕੇ ਪੰਜੀ' ਦਸੀ ਦਿਨੀ" ਆਉ ਦੇ 
ਹੀ ਰਹਿੰਦੇ ਸਨ, ਅਤੇ ਜੇਠਾ ਜੀ ਨੂੰ ਜ਼ਰੂਰ ਸਿ ਤੇ ਪਿਆਰ ਕਰਦੋ 
ਸਨ । ਇਹ ਪਿਆਰ ਦੁ-ਵੱਲੀ_ ਮੌਲਿਆ ।` ਜੋਠਾ ਜੀ ਨੂੰ ਨੂੰ ਲਾਹੌਰ 


ਸਦਾ ਲਈ ਵਿਛੜੇ ਆਪਣੇ _ਪਿਤਾ` (ਵਿ ਜੀ ਦੀ ਛੋਹ ਦਾ 
ਨਿੱਘ ਹੁਣ (ਗੁਰੂ) ਅਮਰਦਾਸ ਜੀ ਤੋਂ ਮਿਲਣ ਲੱਗ ਪਿਆ । 


ਗੋਇੰਦਵਾਲ ਜਾਂ ਵੱਸਣਾ-- 


ਗੌਂਦੇ ਖੱਤੀ ਦੋ ਬੇਨਤੀ ਠ ਕਰਨ ਤੋਂ ਗੁਰੁ `_ਅੰਗਦ ਰਿ ਨ 
ਆਗਿਆ ਕੀਤੀ, ਅਤੇ ਸੈਨ ` ੧੫੪੬ ਨ (ਗੁਰੂ) ਅਮਰਦਾਸ ਜੀ 
ਲੇ ਨਗਰ ਗੋਇੰਦਵਾਲ ਵਸਾਇਆ । .ਸਤਿਗੁਰੂ ਜੀ `ਦੇ ਹੂਕਮ' 
ਅਨੁਸਾਰ ਹੀ ਉਹ ਬਾਸਰਕੇ ਤੋ ਆਪਣੇ ਕਈ_ਸਾਕਾਂ-ਅੰਹਾਂ ਨੂੰ 
ਗੋਇੰਦਵਾਲ ਲੈ ਆਏ 1 (ਗੁਰੂ) ਅਮਰਦਾਸ `ਜੀ ਤਾਂ ਜੇਠਾ ਜੀਂ ਨੂੰ 
ਵੇਖ ਵੇਖ ਕੇ ਆਪਣੀ 'ਬੱਚੀ ਬੰਬੀ ਭਾਨੀ ਜੀ ਦੇ ਜੀਵਨ-ਸਾਥ _ਦੀ' 
ਮਿੱਥ ਭੀ ਆਪਣੀ ਅੱਖਾਂ .ਅੱਗੇ ਲਿਆਉਂਣ ਲੱਗ ਪਏ ਸਨ, 
ਨਾਨੀ ਸਮੇਤ ਇਹਨਾਂ ਨੂੰ ਭੀ ਗੋਇੰਦਵਾਲ ਹੀ ਲੈ ਆਏ । (ਰੰਰ 
ਰਾਮਦਾਸ ਜੀ ਦੀ ਉਮਰ ਉਸ ਵੇਲੇ ੧੨ ਸਾਲਾਂ ਦੀ ਸੀ।` 


੮. 


ਆ 


ਖਡੂਰ ਤੇ ਗੋਇੰਦਵਾਲ ਦੀ ਆਪੋ ਵਿਚ ਤਿੰਨ ਚਾਰ ਮੀਲ 
ਦੀ ਹੀ ਵਿੱਥ ਹੈ ! ਸੋ ਜਦੋਂ" (ਗੁਰੂ) ਅਮਰਦਾਸ _ਜੀ ਗੋਇੰਦਵਾਲ ਆ 


-ਮੋ` ਵੱਸੇ, ਫਿਰ ਤਾਂ (ਗੁਰੂ) ਅਮਰਦਾਸ ਜੀ ਨੂੰ ਮਿਲਣ ਦਾ ਰੋਜ਼ ਹੀ 


ਅਵਸਰ ਬਣਨ ਲੱਗ ਪਿਆ । (ਗੁਰੂ) ਅਮਰਦਾਸ ਜੀ ਦੇ ਵਸੀਲੇ 
ਗੁਰੂ) ਰਾਮਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਭੀ ` ਆਉਣ 
ਲੱਗ ਪਏ, ਅਤੇਂ ਬਾਲਕ ਉਮਰ ਤੌ" ਹੀ ਉਹਨਾਂ ਨੂੰ ਸਤਿਸੈਗ ਦੀ ਰੈਗਣ 
ਚੜ੍ਹਨ ਲੱਗ ਪਈ । ਗੋਇੰਦਵਾਲ ਆ ਕੇ ਭੀ ਜੇਠਾ ਜੀ ਨੇ ਆਪਣੀ 
ਅਤੇ ਆਪਣੀ ਨਾਨੀ ਦੀ ਆਜੀਵਿਕਾ ਲਈ _ਘੁੰਝਣੀਆਂ ਵੇਚਣ ਦਾ 
ਲਿਖਿਆ ਹੈ ਕਿ ਜੇਠਾ _ ਜੀ _ਗੋਇੰਦਵਾਲ ਦੀਆਂ ਗਲੀਆਂ _ਵਿਚ 
ਕੌਮ ਕੁਝ ਚਿਰ ਜਾਰੀ _ਰੱਖਿਆ । _ਸਿੱਖ-ਇਤਿਹਾਸ _ ਨੇ ਇਹੀ 
ਘੁੰਡਣੀਆਂ ਵੇਚਿਆ ਕਰਦੇ ਸਨ । ਪਰ ਇਹ ਕੋਈ ਵੱਡੀ ਗੁੱਲ ਨੰਹੀ` 
ਕਿ ਰਤਾ ਸਿਆਣੇ ਹੋ ਕੇ. ਉਹਨਾਂ ਕੌਈ ਹੋਰ ਚੌਗੇਰੀ ਕਿਰਤ ਸ਼ੁਰੂ ਕਰ 
ਦਿੱਤੀ ਹੋਵੇ । ਰ੍ 

ਗੁਰੂ ਅੱਗਦੁ ਦੇਵ ਜੀ ੨੯ ਮਾਰਚ ਸੋਨ ੧੫੫੨ ਨੂੰ ਜੋਤੀ 
ਜੋਤਿ ਸਮਾਏ । ਗੁਰੂ ਅਮਰਦਾਸ ਜੀ ਗੁਰੂ ਬਣ. ਕੇ ਗੋਇੰਦਵਾਲ. ਆ 
ਟਿਕੇ । ਉਸ ਵਕਤ (ਗੁਰੂ) ਰਾਮਦਾਸ ਜੀ ਦੀ -ਉਮਰ ੧੮ ਸਾਲਾਂ. ਦੀ 
ਰੋ ਚੁੱਕੀਸੀ। __ ਰ੍ ਰ 
ਸ਼ਾਦੀ= ਰਿ 

ਗੁਰੂ ਅਮਰਦਾਸ ਜੀ ਨ ਬਾਰ੍ਹਾਂ ਤੋਰ੍ਹਾਂ ਸਾਲ (ਗੁ ਰਾਂਮਦਾਸ 
ਜੀ ਨੂੰ ਆਪਣੀਆਂ ਨਜ਼ਰਾਂ ਵਿਚ ਰੱ“ ਖਿਆ, _ਉਹਨਾਂ ਨੂੰ `ਸਭ ਗੁਣਾਂ 
ਵਿਚ ਯੋਗ ਵੇਖਿਆ, ਅਤੇਂ _ ਗੂਰੂ . ਬਣਨ ਤੋ“ ਅਗਲੋਂ ਸਾਲ ਸੋਨ 
੧੫੫੩ ਵਿਚ ਆਪਣੀ ਸਪੁੱਤਰੀ ਬੀਬੀ ਭਾਨ੍ਹੀ.ਜੀ ਦੀ ਸ਼ਾਦੀ ਉਹਨਾਂ 
ਨਾਲ ਕਰ ਦਿੱਤੀ । ਉਸ_ ਵੇਲੋਂ (ਗੁਰੂ) ਰਾਮੁਦਾਸ ਜੀ ਦੀ . ਉਮਰ ੧੯ 
ਸਾਲਾਂ ਢੀਸੀ । 11 


2001 ਦਾ 


ਦੂਜ ਕਾਂਤ 

ਅਕਬਰ ਦੇ ਦਰਬਾਰ ਵਿਚ- 

ਅਸੀ ਗੁਰੂ ਅਮਰਦਾਸ ਜੀ ਦੇ ਜੀਵਨ ਵਿਚ ਪੜ੍ਹ ਆਏ ਹਾਂ. 
ਕਿ ਜਦੋ ਹਿੰਦੂ-ਸਮਾਂਜ ਵਿਚੋ ਛੂਤ-ਛਾਤ ਹਟਾਣ ਲਈ ਗੁਰੂ 
ਅਮਰਦਾਸ ਜੀ ਨੇ ਇਹ ਆਗਿਆ ਕਰ ਦਿੱਤੀ ਕਿ ਗੁਰੂ ਕੇ ਦਰਬਾਰ 
ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੇ ਗੁਰੂ ਕੇ ਲੰਗਰ ਵਿਚ ਜਾਤ-ਪਾਤ 
ਵਾਲੇ ਸਭ ਵਿਤਕਰੇ ਛੱਡ `ਕੇ ਇਕੋ ਪੰਗਤ ਵਿਚ ਬੈਠ ਕੋ ਰੋਟੀ ਖਾਣੀ 
ਹੋਇਆ ਕਰੇਗੀ, ਤਾਂ ਗੋਇੰਦਵਾਲ ਦੇ ਇਕ ਤੱਪੇ ਅਤੇ ਗੋਂਦੇ ਖੱਤਰੀ 
ਦੀ ਚੁੱਕਣਾ ਤੇ ਨਗਰ ਦੇ ਕੁਝ ਜਾਤ-ਅਭਿਮਾਨੀ ਬੈਦਿਆਂ ਨੇ ਮਿਲ ਕੇ 
ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਸੀ । ਇਹ ਜ਼ਿਕਰ ਸੈਨ 


੧੫੫੭ ਦਾ ਹੈ । ਅਕਬਰ ਤਦੋਂ` ਸ਼ੇਰਸ਼ਾਹ ਦੇ ਭਤੀਜੇ ਸਿਕੰਦਰ ਸੁਰੀ 
ਨੂੰ ਈਨ ਮਨਾਣ ਲਈ ਦਿੱਲੀ ਤੋਂ ਪੰਜਾਬ ਆਇਆ ਸੀ, ਅਤੇ ਕੁਝ 


ਮਹੀਨੇ ਲਾਹੌਰ ਆ ਕੇ ਠਹਿਰਿਆ ਸੀ । ਜਦੋ” ਸ਼ਾਂਹੀ ਦਰਬਾਰ ਦੇ. 


ਕੁਝ ਹਿੰਦੂ ਅਫ਼ਸਰਾਂ ਦੇ ਵਸੀਲੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਕਈ 
ਦੂਸ਼ਨ ਅਕਬਰ ਤੱਕ ਅਪੜਾਏ ਗਏ, ਤਾਂ ਬਾਦਸ਼ਾਹ ਨੇ ਉਹਨਾਂ ਦੂਸ਼ਨਾਂ 
ਬਾਰੇ ਆਪਣੀ ਸਫ਼ਾਈ ਪੇਸ਼ ਕਰਨ ਲਈ ਸਤਿਗੁਰੂ ਜੀ ਨੂੰ ਗੋਇੰਦਵਾਲ 
ਤੌ ਸੱਦ ਭੇਜਿਆ । ਉਸ ਵੇਲੋਂ ਗੁਰੂ ਅਮਰਦਾਸ ਜੀ ਦੀ ਉਮਰ ੭੮ 
_ਸਾਲਾਂ `ਦੀ ਸੀ । ਉਹਨਾਂ ਆਪਣੇ ਥਾਂ ਗੁਰ-ਘਰ` ਦੀ ਵਕਾਲਤ ਕਰਨ 
ਲਈ (ਗੁਰੂ ਰੂ) ਰਾਮਦਾਸ ਜੀ ਨੂੰ ਭੇਜਿਆ । ਇਹਨਾਂ ਦੀ ਉਮਰ ਉਸ 
_ਵੇਲੋਂ ੨੩ ਸਾਲਾਂ ਦੀ ਸੀ । 

ਸਿੱਖ ਧਰਮ ਦਾ ਆਦਰਸ਼ ਇਹਨਾਂ ਐਸੇ ਮਿੱਠੇ ਡੇ ਸੁਚੱਜੇ 
ਤਰੀਕੇ ਨਾਲ ਪੇਸ਼ ਕੀਤਾ ਕਿ ਅਕਬਰ ਤੋ ਉਸ ਦੇ ਦਰਬਾਰੀਆਂ ਦੀ 

੧੦ 


ਲਾ 


% ਕੱ 


ਪੂਰੀ ਨਿਸ਼ਾ ਹੋ ਗਈ । ਦੋਖੀ ਤਾਂ ਸਿੱਖ-ਧਰਮ ਨੂੰ ਹਾਨੀ ਅਪੜਾਣ 
ਲਈ ਗਏ ਸਨ, ਪਰ ਵੇਖੋ ਗੁਰੂ-ਘਰ ਦੀ ਉਦਾਰਤਾ ! (ਗੁਰੂ ਗੁਰੂ) ਰਾਮਦਾਸ 
ਜੀ .ਨੇ ਬਾਦਸ਼ਾਹ ਨੂੰ ਪ੍ਰੇਰਨਾ ਕੀਤੀ ਕਿ ਜੋ ਹਿੰਦੂ-ਜਾੜੂ ਆਪਣੇ 


` ਇਸ਼ਟ-ਤੀਰਥਾਂ` ਦੇ ਦਰਸ਼ਨ ਇਸ਼ਨਾਨ ਲਈ ਜਾਂਦੇ ਹਨ, _ ਉਹਨਾਂ 


ਪਾਸੋ" ਉਚੇਂਚਾ ਵਾਧੂ ਮਸੂਲ ਨਹੀਂ ਲੈਣਾ ਚਾਹੀਦਾ । ਅਕਬਰ ਨੂੰ 
ਇਹ ਭੀ ਆਖਿਓ ਨੇ ਕਿ ਹਿੰਦੂ-ਕੰਮ ਵਿਚ ਸਤੀ ਦੀ ਰਸਮ 
ਇਸਤ੍ਰੀ-ਜਾਤੀ ਉਤੇ ਬੜਾ ਭਾਰਾ ਜ਼ੁਲਮ ਹੈ, ਇਸ ਨੂੰ ਭੀ ਹਟਾਣਾ 
ਚਾਹੀਦਾ ਹੈਂ। ਰ੍ 


ਕੁਰਖੇਤ ਹਰਿਦੁਆਰ ਜਾਣ1- ਰ 


ਗੁਰੂ -ਅਮਰਦਾਸ, ਜੀ_ਸੈਨ ੧੫੫੮ ਆ ਸੁਰਜ-ਗ੍ਰਹਿਣ ਦੇ 
ਸਮੇ ਕੁਰਖੋਤ ਅਤੋਂ ਫਿਰ ਜਮਨਾ -ਤੌ` ਲੰਘ ਕੇ _ਹਰਿਦੁਆਰ_ ਗਏ, 
ਤਾਂਕਿ ਉਥੇ ਇਕੱਠੇ ਹੋਏ ਹਿੰਦੂਆਂ ਨੂੰ ਜੀਵਨ ਦਾ 'ਸਹੀ-ਰਾਹ ਦਸਿਆ 
ਜਾ ਸਕੇ । (ਗੁਰੂ) ਰਾਮਦਾਸ ਜੀ ਭੀ ਤਦੋ' ਨਾਲ; ਗਏ ਸਨ । ਜਦੋਂ” 
ਕਈ ਸੁਆਰਥੀ ਲੋਕਾਂ ਨੇ ਸਿੱਖਾਂ ਨੂੰ ਇਹ ਟਪਲੇ ਲਾਣੇ ਸ਼ੁਰੂ ਕੀਤੇ 
ਕਿ ਗੁਰੂ ਅਮਰਦਾਸ ਜੀ ਅਭੀਚ ਪੁਰਬ ਸਮੋ” ਤੀਰਥਾਂ ਦੇ ਇਸ਼ਨਾਨ 
ਨੂੰ ਗਏ ਸਨ, .ਸਿੱਖਾਂ ਨੂੰ ਭੀ ਸਤਿਗੁਰੂ ਦੇ ਪੂਰਨਿਆਂ ਉਤੇ ਤੁਰ ਕੇ 
ਤੀਰਥਾਂ ਤੇਂ ਜਾਣਾ ਚਾਹੀਦਾ ਹੈ, ਤਾਂ ਗੁਰੂ ਰਾਮਦਾਸ ਜੀ ਨੇ ਗੁਰੂ ਬਣਨ 
ਤੋ ਤੁਖਾਰੀ - ਰਾਗ ਵਿਚ 'ਇਕ` ਛੱਤ ਲਿਖਿਆ, ਜਿਸ ਵਿਚ ਇਹ 
ਸਮਝਾਇਆ ਕਿ `ਗੁਰੂ ਅਮਰਦਾਸ ਜੀ. ਤੀਰਥਾਂ 'ਦੇ ਇਸ਼ਨਾਨ ਲਈ 
ਨਹੀ ਗਏ ਸਨ, ਉਹ ਤਾਂ ਉਥੇ ਆਏ ਹਿੰਦੂਆਂ ਨ ਨੂੰ ਇਹ ਦੱਮਣ ਗਏ 
ਸਨ ਕਿ ਗੁਰੂ -ਦੇ. ਦੱਸੇ ਰਾਹ ਉਤੇ - ਤੁਰਨਾ ਹੀ ਅਸਲ: ਤੀਰਥ-ਇ੍‌ਸ਼ਨਾਨ 
ਹੈ, ਪਰਮਾਤਮਾ. ਦਾ ਸਿਮਰਨ ਕਰੋ ਅਤੇ-ਉਸ ਨੂੰ ਸਾਰੀ. ਖ਼ਲਕਤ ਵਿਚ 
ਵੇਖ ਕੇ ਸਭ ਨਾਲ ਪਿਆਰ ਕਰੋ, ਕਿਸੇ ਨੂੰ - ਨੀਵਾਂ ਜਾਣ ਕੇ “ਉਸ ਤਾਂ 
ਨਫ਼ਰਤ ਨਾਂ ਕਰੋ । 


12੧੨ । 


੧੧ 


ਬਾਉਲੀ ਦੀ ਸੇਵਾ- ੍ 

ਕੁਰਖੋਤ ਹਰਿਦੁਆਰ ਤੋ” ਵਾਪਸ ਆ ਕੇ ਗੁਰੂ ਮਰਦੀ 
ਨੇ ਲੰਗਰ ਦੀ ਮਰਯਾਦਾ ਮੁੜ -ਉਹੀ .ਚਲਾ ਦਿੱਤੀ ਕਿ ਹਰੇਕ ਪ੍ਰਾਣੀ -£- 
ਇਕੋ ਪੰਗਤ . ਵਿਚ_ਬੈਠ ਕੇ ਪਰਸ਼ਾਦ ਛੱਕੇ । ਤਪੇ ਗੱਦੇ ਅਤੇ ਉਸ ਦੋ 
ਸਾਥੀਆਂ ਨੇ ਵਿਰੋਧਤਾ ਵਧੀਕ ਤੇਜ਼ ਕਰ ਦਿੱਤੀ । ਖੰਜੇ-ਮੁੰਡਿਆਂ ਨੂੰ 
ਚੁੱਕ ਕੇ ਸਾਂਝੇ ਖੂਹ. ਤੋਂ ਪਾਣੀ ਭਰਨ ਗਏ ਸਿੱਖਾਂ ਦੇ ਘੜੇ ਭੈਨਣ ਦੀ 
ਛੇੜਖ਼ਾਨੀ ਸ਼ੁਰੂ ਕਰਾ ਦਿੱਤੀਓ ਨੇ । ਇਸ ਤੋ ਖ਼ਤਰਾ ਇਹ ਸੀ ਕਿ 
ਕਿਤੇ ਝਗੜਾ ਵਧ ਕੇ ਗੁਆਂਢੀ ਭਰਾਵਾਂ ਦੇ ਆਪੋ ਵਿਚ ਦੇ 
ਭਾਈਚਾਰਕ ਸੈਬੈਧ ਨਾ ਟੁੱਟ ਜਾਣ । ਗੁਰੂ ਅਮਰਦਾਸ ਜੀ, ਨੇ ਸਦਾ 
ਲਈ ਇਸ ਕਲਹ ਨੂੰ ਮੁਕਾਣ ਲਈ ਸੈਨ ੧੫੫੯ ਵਿਚ ` ਆਪਣੀ 
ਵੱਖਰੀ ਬਾਉਲੀ ਲਵਾਣੀ ਸ਼ੁਰੂ ਕਰ ਦਿੱਤੀ । ਜਾਤ-ਅਭਿਮਾਨੀਆਂ ਦੀ 
ਇਸ ਵਧੀਕੀ ਦਾ ਸੁਭਾਵਕ ਹੀ ਇਹ ਮਿੱਟਾ ਨਿਕਲਣਾ ਸੀ ਕਿ ਸਿਖ 
ਦੂਰੋ` ਦੂਰੋ' ਆ ਕੋ ਇਸ ਬਾਉਲੀ ਨੂੰ ਛੇਤੀ ਤਿਆਰ ਕਰਨ ਲਈ ਆਪਣੀ 
ਹੱਥੀ" ਸੇਵਾ ਕਰਨ । ਰ 

(ਗੁਰੂ) ਰਮੰਦਾਸ ਜੀ ਦੀ ਉਮਰ ਉਸ ਵੇਲੇ ੨੫ ਸਾਲਾਂ ਦੀ 
ਸੀ । ਦੁਨੀਆ ਵਾਲੇ ਸਾਕ ਇਹ ਗੁਰੂ ਅਮੋਰਦਾਸ ਜੀ ਦੇ ਜਵਾਈ 
ਸਨ, ਪਰ ਇਹਨਾਂ ਦੇ ` ਅੰਦਰ ਕਿਤੇ _ਰਤਾ ਭਰ ਭੀ ਅਜਿਹਾ 
ਮਾਣ-ਅਹੌਕਾਰ ਨਹੀ” ਸੀ । ਜਿਵੇ ਹੋਰ ਸਿੱਖ ਗਾਰੇ ਮਿੱਟੀ ਚੂਨੇ 
ਆਦਿਕ ਦੀ ਸੋਵਾ ਕਰਦੇ ਸਨ ਤੇ ਟੌਕਰੀ ਢੋਂਦੇ ਸਨ, ਤਿਵੇ' (ਗੁਰੂ) _- 
ਰਾਮਦਾਸ ਜੀ ਭੀ ਕਿਸੇ ਕੰਮ ਤੋ' ਸੰਕੋਚ ਨਹੀ" ਸਨ ਕਰਦੇ । 
--`` ਪਰ ਪੁਰਾਣਾ ਅਖਾਣ ਤੁਰਿਆ ਆਂ ਰਿਹਾ ਹੈ-ਸ਼ਰੀਕ ਲਾਣ 
ਲੀਕ । (ਗੁਰੂ) ਰਾਮਦਾਸ ਜੀ ਦੋ ਲਾਹੌਰ-ਨਿਵਾਸੀ ਕੁਝ ਸੋਢੀ ਸ਼ਰੀਕ 
ਭਰਾਂ ਹਰਿਦੁਆਰ ਆਦਿਕ ਤੀਰਥਾਂ `ਨੂੰ ਤਿਆਰ ਹੋਏ । ਲਾਹੌਰੋ' ਸ਼ਾਹੀ 
ਸੜਕ ਗੋਇੰਦਵਾਲ ਦੇ ਪਾਸੋ ਹੀ ਲੰਘਦੀ ਸੀ, ਇਕ ਪੜਾਅ ਇਥੋਂ 


। 


ਨੂੰ>॥੦ 


ਰਿ 


੧੨ 


ਆ ਕੀਤੋਂ ਨੇ । ਉਹਨੀ” ਦਿਨੀ" ਬਾਉਲੀ ਬਣ ਰਹੀ ਸੀ, ਅਨੇਕਾਂ 
ਗਰੀਬ ਅਮੀਰ ਸਿੱਖ ਟੋਕਰੀ ਢੋ ਰਹੇਂ ਸਨ । (ਗੁਰੂ) ਰਾਮਦਾਸ ਜੀ ਨੂ 
ਭੀ ਸਿਰ ਉਤੇ ਮਿੱਟੀ ਦੀ ਟੋਕਰੀ ਚੁੱਕੀ ਆਉ'ਦਿਆਂ ਵੇਖਿਓ ਨੇ । 
ਬੜੋਂ ਛਿੱਥੇ ਪਏ ਅਤੇ ਉਹਨਾਂ ਨੂੰ ਆਖਣ ਲੱਗੇ ਕਿ ਜੋ ਸਹੁਰੇ-ਘਰ 
ਰਹਿ ਕੇ ਮਜੂਰੀ ਹੀ ਕਰਨੀ ਸੀ ਤਾਂ ਇਹ ਕੌਮ ਲਾਰੌਰ ਹੀ ਕਰ ਲੈਣ: 
ਸੀ । ਇਥੇ ਆ ਕੋ ਸਾਡਾ ਨੱਕ ਕਿਉ ਵੱਢਿਓ` ਈ ? ਉਹਨਾਂ ਦੋ 
ਮਨ ਦਾ -ਰੌਂਹ ਅਜੇ ਭੀ ਮੱਠਾ ਨਾ ਹੋਇਆ, ਸਿੱਧੇ ਗੁਰੂ ਔਮਰਦਾਸ 
ਜੀਂ ਪਾਸ਼ ਗਏ । ਕ੍ਰੋਧ ਵਿਚ ਗੁਰੂ ਦਾ ਆਦਰ-ਸਤਿਕਾਰ ਕਰਨਾ ਭੀ 
ਭੁੱਲ ਗਇਓ ਨੇ । ਜਾ ਕੇ ਗਿਲਾ ਕਰਨ ਲੱਗੇ ਕਿ ਸਾਡੇ ਸ਼ਰੀਕ-ਭਰਾ 
ਤੌ ਅਜਿਹੇ ਨੀਵੇਂ” ਕੰਮ ਕਰਾ ਕੇ ਤੁਸਾਂ ਸਾਨੂੰ ਬੜੀ ਨਮੋਸ਼ੀ ਦਿਵਾਈ ਹੈ । 
ਉਹਨਾਂ ਦੇ ਇਹ ਖਰ੍ਹਵੇ ਬੋਲ ਸੁਣ ਕੇ (ਗੁਰੂ) ਰਾਮਦਾਸ ਜੀ ਸਤਿਗੁਰੂ 
ਜੀ ਦੇ ਚਰਨਾਂ ਤੇ ਢਹਿ ਪਏ ਅਤੇ ਆਖਣ ਲੱਗੋ-ਪਾਤਸ਼ਾਹ ! ਇਹ 
ਅੰਵਾਣ ਹਨ । ਇਹਨਾਂ ਨੂੰ ਪਤਾ ਨਹੀ” ਕਿ ਇਹ ਕੀ ਬੌਲ ਰਹੇ ਹਨ । 
ਤੁਸਾਂ ਇਹਨਾਂ ਦੇ ਅੰਵਾਣਪੁਣੇ ਨੂੰ ਨਾ ਵਿਚਾਰਨਾ। ਜਿਵੇ” ਹੌਰ ਦੋਖੀ 
ਵਿਰੋਧੀਆਂ ਨੂੰ ਪਿਆਰ ਨਾਲ ਹੀ ਵੇਖਦੇ ਹੋ, ਇਹਨਾਂ ਉੜੇ ਭੀ ਮਿਹਰ 
ਹੀ ਰੱਖਣੀ । ੍ 
ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ੮੦ ਸਾਲਾਂ ਦੀ 
ਸੀ। ਉਹਨਾਂ ਨੇ ਅਜਿਹੇ ਕਈ ਝੱਖੜ ਝੱਲਦੇ ਵੇਖੇ ਹੋਏ .ਹਨ । ਆਪ 
ਪਰਬਤ ਵਾਂਗ ਅਹਿੱਲ ਹੋਂ ਚੁਕੇ ਹੋਏ ਸਨ । ਪਰ (ਗੁਰੂ) ਰਾਮਦਾਸ ਜੀ 
ਦੀ ਉਮਰ ਅਜੇ ੨੫ ਸਾਲਾਂ ਦੀ ਸੀ । ਜਵਾਨੀ ਦੀ ਇਹ ਉਮਰ ਸੀ 
ਜਿਸ ਵੇਲੇ ਰਤਾ ਭਰ ਚੋਭ ਲੱਗਣ ਤੋਂ ਲਹੂ ਜੋਸ਼ ਵਿਚ ਆ ਸਕਦਾ ਹੈ । 
ਸ਼ਰੀਕਾਂ ਵਲੋ" ਆਪਣੀ ਅਤੇ ਆਪਣੇ ਦਿਲ ਦੇ ਪਾਤਿਸ਼ਾਹ ਦੀ ਹੋਈ 
ਇਸ ਨਿਰਾਦਗੀ ਨੇ ਉਹਨਾਂ ਨੂੰ ਰਤਾ ਭੀ ਡੋਲਣ ਨਾ ਦਿੱਤਾ । ਖਿੜੇ 
ਮੱਥੇ ਅਤੇ ਠੰਢੇ-ਜਿਗਰੇ ਟਿਕੇ ਰਹੇ । ਅਕਬਰ ਦੇ ਦਰਬਾਰ ਵਿਚ 


ਉਜਾਗਰ ਹੋਈ ਉਹਨਾਂ ਦੀ .ਉੱਜਲ ਬੁੱਧ ਦਾ ਜ਼ਿਕਰ ਅੱਗੇ ਹੀ ਹਰੇਕ 


੧੩ 


ਸਿੱਖ ਦੀ ਜੀਭ ਉੱਤੇ ਸੀ । ਅੱਜ ਦੇ ਵਿਖਾਏ ਸਮੁੰਦਰਾਂ ਵਰਗੇ ਡੇਘੇ 
ਜਿਗਰੇ ਨੇ ਸਭ ਦੇ ਅੰਦਰ ਉਹਨਾਂ ਵਾਸਤੇ ਸਤਿਕਾਰ ਲਈਂ ਡੂੰਘੀ ਥਾਂ 
ਬਣਾ ਲਈ । 


ਸਤਾਨ- 


(ਗੁਰੂ) ਰਮਦਾਸ ਜੀ ਦੇ ਘਰ ੩ ਪੁੱਤਰ ਪੈਦਾ ਹੋਏ । ਸਭ ਤੋ' 
ਵੱਡੇ ਬਾਬਾ ਪ੍ਰਿਥੀਚੈਦ ਜੀ ਸਨ । ਦੂਜੇ ਬਾਬਾ ਮਹਾਂਦੇਵ ਜੀ । ਸਭ ਤੋਂ 
ਛੋਟੇ (ਗੁਰੂ) ਅਰਜਨ ਸਾਹਿਬ ਜੀ ਸਨ । ਇਹਨਾਂ ਦਾ ਜਨਮ ੧੯ ਵੈਸਾਖ 
ਸੰਮਤ ੧੬੨੦ ਨੂੰ ਹੋਇਆ ।` ਈਸਵੀ ਸੈਨ ੧੫੬੩ ਸੀ ਅਤੇ ਅਪ੍ਰੈਲ 
ਦੀ ੧੫ ਤਰੀਕ । । (ਗੁਰੂ) ਅਰਜਨ ਦੋਵ ਜੀ ਦੇ ਜਨਮ ਸਮੇ ਗੁਰੂ 
ਅਮਰਦਾਸ ਜੀ ਦੀ ਉਮਰ ੮੪ ਸਾਲਾਂ ਦੀ ਸੀ । 


ਗੁਰਿਆਈ ਮਿਲਣੀ= 


ਪਿੱਛੋ ਅਸੀ ਵੇਖ ਆਏ ਹਾਂ ਕਿ ਸਿੱਖ ਕੌਮ ਦੀ ਵਧਦੀ ਗਿਣਤੀ 
ਵੇਖ ਕੇ, ਅਤੇ ਹੌਰ ਹਾਲਾਤ ਨੂੰ ਵਿਚਾਰ ਕੇ ਗੁਰੂ ਅਮਰਦਾਸ ਜੀ ਨੰ 
ਇਹ ਫ਼ੈਸਲਾ ਕਰ ਲਿਆ ਸੀ ਕਿ ਸਿੱਖ-ਧਰਮ ਦੇ ਪਰਚਾਰ ਦਾ ਕੇਦਰ 
ਗੋਇੰਦਵਾਲ ਤੌ' ਬਦਲਾਇਆ ਜਾਏ । ਸੈਨ ੧੫੭੦ ਵਿਚ ਥਾਂ ਆਪ 
ਪਸੈਦ ਕਰ ਕੋ ਉਹਨਾਂ (ਗੁਰੂ) ਰਾਮਦਾਸ ਜੀ ਨੂੰ ਗੁਰੂ ਕਾ ਚੱਕ 
ਵਸਾਣ ਦਾ ਕੌਮ ਸੌੱਪ ਭੀ ਦਿੱਤਾ। ਉਹਨਾਂ ਦੀ ਹਯਾਤੀ ਵਿਚ ਹੀ ਇਹ 
ਨਗਰ ਚੰਗੀ ਵੱਸੋ' ਵਾਲਾ ਹੋ ਗਿਆ । ਉਸ ਵੇਲੇ ਆਪ ਦੀ ਉਮਰ ੯੧ 
ਸਾਲ ਹੋ ਚੁਕੀ ਸੀ । 

ਆਪਣਾ ਦੇਹਾਂਤ ਨੇੜੇ ਆਉਦਾ ਵੇਖ ਕੋ ਗੁਰੂ ਅਮਰਦਾਸ ਜੀ 
ਨੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੀ ਚਲਾਈ 
ਮਰਯਾਦਾ ਅਨੁਸਾਰ ਪੁਰੀ ਪਰਖ ਪਿਛੋ ਅਗਸਤ ਸੈਨ _੧੫੭੪ 
(ਭਾਦਰੋ" ਸੈਮਤ ੧੬੩੧) ਵਿਚ ਸਾਰੀ ਸੰਗਤ ਅਤੇ ਆਪਣੇ ਸਾਰੇ 


੧੬ 


੨੬ 


੨੨ 


ਪਰਵਾਰ ਦੇ ਸਾਹਮਣੇ (ਗੁਰੂ) ਰਘਦਾਸ ਜੀ ਨੂੰ ਗੁਰੂ ਥਾਪ ਦਿੱਤਾ । ਉਸ 
ਵੇਲੋਂ ਗੁਰੂ ਰਾਮਦਾਸ ਜੀ ਦੀ ਉਮਰ ੪੦ ਸਾਲਾਂ ਦੀ ਸੀ । 

ਇਹ ਕੋਈ ਸਾਧਾਰਨ ਜਿਹੀ ਘਟਨਾ ਨਹੀ” ਸੀ । ਗੁਰੂ 
ਰਾਮਦਾਸ ਜੀ ਨੂੰ ਅੱਜ ਉਹ ਰੱਬੀ ਤਖ਼ਤ ਮਿਲ ਰਿਹਾ ਸੀ, ਜਿਸ 
ਤਖ਼ਤ ਅੱਗੇ ਦੁਨੀਆ ਦੇ ਵੱਡੇ ਵੱਡੇ ਸ਼ਾਹਾਂ ਬਾਦਸ਼ਾਹਾਂ ਰਾਜਿਆਂ 
ਮਹਾਰਾਜਿਆਂ ਨੇ ਸਿਰ ਨਿਵਾਇਆ ਅਤੇ ਨਿਵਾਣਾ ਸੀ । ਆਪ ਦੀਆਂ 
ਅੱਖਾਂ ਦੇ ਸਾਹਮਣੇ ਚੁੰਨੀ ਮੰਡੀ ਦੀਆਂ ਗਲੀਆਂ ਦਾ ਨਕਸ਼ਾ ਆ 
ਗਿਆ । ਸੱਤ” ਸਾਲਾਂ ਦੀ ਉਮਰ ਤਕ ਦੇ ਉਹ ਦਿਨ ਚੋਤੇ ਆ ਗਏ, 
ਜਦੋ" ਨਿੱਕੇ ਜਿਹੇ ਮਾਂ-ਮਹਿੱਟਰ ਹੁੰਦੇ ਹੋਏ ਗ਼ਰੀਬ ਪਿਉ ਦੀ ਝੋਲੀ 
ਵਿਚ ਪਲ ਰਹੋਂ ਸਨ, ਜਦੋ” ੭ ਸਾਲਾਂ ਦੀ ਉਮਰੇ ਪਿਤਾ ਦੇ ਭੀ ਮਰਨ 
ਤੇ ਦੁਨੀਆ ਵਿਚ ਯਤੀਮ ਰਹਿ ਗਏ ਸਨ । ਤਦੌ' ਅਨਾਥ ਬਾਲ 
ਦੀ ਕੰਣ ਵਾਤ ਪੁੱਛਦਾ ਸੀ ? ਆਪਣੇ ਪਿਉ ਦੇ ਘਰ ਨੂੰ ਸਦਾ 
ਲਈ ਜੰਦਰਾ ਵੱਜਦਾ ਵੇਖ ਕੇ ਸਹਿਮ ਜਿਹੇ ਵਿਚ ਨਾਨੀ ਦੀ ਉੱਗਲੀ 
ਫੜ ਕੇ ਸਦਾ ਵਾਸਤੇ ਚੂੰਨੀ ਮੰਡੀ ਦੀਆਂ ਗਲੀਆਂ ਤੋ" ਵਿਦਾ ਹੋ ਆਏ 
ਸਨ । 

ਜਿਸ ਵੇਲੋਂ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ 
ਚੌਕੀ ਉਤੇ ਬਿਠਾ ਕੇ ਭਰੇ ਦੀਵਾਨ ਵਿਚ ਆਪ ਇਹਨਾਂ ਅੱਗੇ ਮੱਥਾ 
ਟੱਕਿਆ, ਤਾਂ ਇਹ ਵੈਰਾਗ ਵਿਚ ਆ ਕੇ ਬੋਲ ਉੱਠੇ-ਪਾਤਿਸ਼ਾਹ ! 
ਤੂੰ ਆਪ ਜਾਣਦਾ ਹੈ', ਜਦੋ ਮੈਂ ਯਤੀਮ ਲਾਹੌਰ ਦੀਆਂ ਗਲੀਆਂ 
ਵਿਚੋ ਨਿ-ਆਸਰਾ ਹੋ ਕੋ ਨਿਕਲਿਆ ਸਾਂ, ਤਦੋਂ ਮੋਰਾ ਕੀ ਹਾਲ ` 
ਸੀ । ਮੈ ਗਲੀਆਂ ਦੇ ਕੱਖਾਂ ਵਾਂਗ ਰੁਲਦਾ ਸਾਂ, ਲਾਹੌਰ ਨਿਵਾਸੀ 
ਮੌਰੇ ਸਾਕਾਂ ਅੰਗਾਂ ਵਿਚੋਂ` ਕੋਈ ਮੋਰੀ ਬਾਂਹ ਫੜਨ ਨੂੰ ਤਿਆਰ ਨਹੀ' 
ਸੀ । ਨਾਨੀ ਨੇ ਮੈਨੂੰ ਗਲ ਲਾਇਆ, ਪਰ ਨਾਨੀ ਭੀ ਵਿਚਾਰੀ 
ਗ਼ਰੀਬਣੀ ਹੀ ਸੀ । ਪਾਤਿਸ਼ਾਹ ! ਨਿੱਕੇ ਜਿਹੇ ਕੀੜੇ ਦੀ ਕੀ ਪਾਇਆ 
ਹੈ # ਬੱਸ ! ਮੈ” ਇਕ ਕੀੜਾ ਸੀ । ਮੇਰੇ ਸਤਿਗੁਰਾ ! ਇਹ ਤੇਰੀ ਮਿਹਰ 


੧੫ 


੧੬ 


ਮੈਨੂੰ ਪਿਆਰ ਨਾਲ ਤੱਕਿਆ, ਤੂੰ ਮੋਰੀ ਯਤੀਮ ਦੀ ਬਾਂਰ 
ਨੂੰ ਮਿੱਟੀ ਵਿਚ ਰੁਲਦੇ ਨੂੰ ਅੱਜ ਤੂੰ _ਅਰਸ਼ਾਂ ਤੇ ਅਪੜਾ 


੨ 


ਵੈਰਾਗ ਦੀ ਇਸ ਕਾਂਗ ਦੀ ਤਸਵੀਰ ਗੁਰੂ ਰਾਮਦਾਸ ਜੀ ਨੂੰ 
ਫਿਰ ਆਪਣੀ ਬਾਣੀ ਵਿਚ ਇਉ” ਖਿੱਚ ਦਿੱਤੀ- 


ਜੌ. ਹਮਰੀ ਬਿਧਿ ਹੋਤੀ, ਮੇਰੇ ਸਤਿਗੁਰਾ ! 


ਸਾ ਬਿਧਿ ਤੁਮ ਹਰਿ ਜਾਣਹੁ ਆਪੇ ।। 
ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛੱਤਾ, - 


ਗੁਰ ਸਤਿਗੁਰ ਸੈਗਿ ਕੀਰੇ ਹਮ ਥਾਪੇ।। 


--ਗਉਂੜੀ ਬੈ: ਮ: ੪, ਪੰਨਾਂ ੧੬੭ 


੨੧ ਭ 


੧ 


ਤੀਜਾ ਕਾਂੜੁ 


ਧਰਮ-ਕੇ'ਦਰ ਮਾਂ ਦੀ ਧੁੰਨੀ ਵਿਚ- ਰ੍ 
ਅਸੀ ਪਿਛੇ ਵੇਖ ਆਏ ਹਾਂ ਕਿ ਅਮਰਦਾਸ ਜੀ ਨੇ 


੨੨ ਸਾਲਾਂ ਦੀ ਗੁਰਿਆਈ ਦੋ ਸਮੇ ਰਾਵੀ ਬਿਆਸ ਦੇ ਵਿਚਕਾਰ 
ਮਾਝੇ ਦਾ ਚੱਪਾ ਚੱਪਾ ਗਾਹ ਲਿਆ ਸੀ । ਸਿੱਖਾਂ ਦੀ ਵਧਦੀ ਗਿਣਤੀ 
ਅਤੇ ਦੋਸ਼ ਦੇ ਹੋਰ ਹਾਲਤ ਨੂੰ ਸਾਹਮਣੇ ਰੱਖ ਕੇ _ਉਹਨਾਂ` ਇਹ 
ਫ਼ੈਸਲਾ ਕੀਤਾ ਕਿ ਧਰਮ-ਪਰਚਾਰ ਦਾ ਕੇਦਰ ਮਾਝੇ ਦੀ ਧ੍ਰੰਨੀ ਵਿਚ 
ਲਿਆਂਦਾ ਜਾਏ _। ਇਸੇ _ਕਰਕੇ ਉਹਨਾਂ ਰ੍ਰੀਮਟਾਲਾ, ਤੋਗ, 


." ਸੁਲਤਾਨਵਿੰਡ, ਗਿਲਵਾਲੀ ਆਦਿਕ ਪਿੰਡਾਂ ਦੇ ਵਿਚਾਲੇ ਜਮੀਨ 
ਲੈ ਕੇ ਸੰਨ ੧੫੭੦ ਵਿਚ (ਗੁਰੂ) ਰਾਮਦਾਸ ਜੀ ਨੂੰ ਨਵਾਂ ਪਿੰਡ 


ਚੱਕ-ਗੁਰੂ ਵਸਾਣ ਦਾ ਕੰਮ ਸਪੁਰਦ ਕੀਤਾ ਸੀ । 
ਜਦੋਂ ਗੁਰੂ ਅਮਰਦਾਸ ਜੀ ੧ ਸਤੌਬਰ . ੧੫੭੪ ਨੂੰ ਜੋਤੀ 
ਜੋਤਿ ਸਮਾ ਗਏ, ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ ਤਾਂ ਇਹਨਾਂ 
ਗੁਰੂ-ਚੱਕ ਵਿਚ ਰੌਣਕ ਵਧਾਣ ਵਲ ਖ਼ਾਸ ਧਿਆਨ ਦੇਣਾ ਸ਼ੁਰੂ ਕਰ 
- ਦਿੱਤਾ । ਪਰ ਨਿਰਾ ਨਗਰ ਹੀ ਨਹੀ' ਵਸਾਣਾ ਸੀ । ਗੁਰੂ ਨਾਨਕ 
ਦੇਵ ਜੀ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ, _ਆਪਣੋ 
ਖ਼ਿਆਲਾਂ ਦਾ ਪਰਚਾਰ ਕਰਨ ਲਈ ਅਤੇ ਸਭ ਜਾਤੀਆਂ ਦੇ ਬੈਢਿਆਂ 
ਨੂੰ ਇਕੋ ਥਾਂ ਸੈਗਤ ਵਿਚ ਰਲ ਕੇ ਬੈਠਣ ਦਾ ਸੁਭਾਉ ਪਕਾਣ ਲਈ 
ਧਰਮਸਾਲ ਭੀ _ਬਣਾਈ 1 ਕਰਤਾਰਪੁਰ ` ਦਰਿਆ ਦੋ ਕੰਢੇ ਸੀ,. 
ਇਲਾਕੇ ਵਿਚ ਸਿੱਖਾਂ ਦੀ ਗਿਣਤੀ ਭੀ 'ਅਜੇਂ ਬਹੁਤ ਜ਼ਿਆਦਾ ਨਹੀ' 
- ਹੋਈ ' ਹੋਵੇਗੀ । ਰੋਜ਼ਾਨਾ _ਸਤਸੰਗਾਂ ਵਾਸਤੇ ਇਕ ਸਧਾਂਰਨ ਜਿਹੀ 


ਘਣੇ” 


ਆ 


੧੭ 


ਧਰਮਸਾਲ ਨਾਲ ਹੀ ਕੌਮ ਸਰ ਗਿਆ । ਗੁਰੂ ਅੰਗਦ ਸਾਹਿਬ ਖਡੂਰ 
ਆ ਕੇ, ਆਪਣਾ ਵਧੀਕ ਸਮਾ ਪਿੰਡਾਂ ਵਿਚ ਆਪ ਜਾ ਜਾ ਕੇ ਪਰਚਾਰ 
ਕਰਦੇ ਰਹੇ, ਕਿਉਕਿ ਇਸ ਇਲਾਕੇ ਨੂੰ ਉਸ ਇਸਲਾਮੀ ਅਸਰ ਤੱ 
ਬਚਾਣਾ ਸੀ ਜੋ ਚਿਨਾਬ ਤੋ ਅਗਾਂਹ ਲੰਘ ਆਇਆ ਸੀ । ਇਹੀ ' 
ਤਰੀਕਾ ਕਰਤਾਰਪੁਰ _ਰਹਿ ਕੇ ਗੁਰੂ ਨਾਨਕ ਸਾਹਿਬ ਵਰਤਦੇ ਰਹੇ 
ਸਨ, ਅਤੋੇਂ ਗੁਰੂ ਅੰਗਦ ਦੇਵ ਜੀ ੭ ਸਾਲ ਉਹਨਾਂ ਪਾਸ ਰਹਿ ਕੇ 
ਵੇਖਦੇ ਰਹੇ ਸਨ । ਖਡੂਰ ਵਿਚ ਭੀ ਸਧਾਰਨ ਆਕਾਰ ਦੀ ਧਰਮਸਾਲ 
ਨਾਲ ਹੀ ਕੈਮ ਚਲਾਇਆ ਗਿਆ । ਗੁਰੂ ਅਮਰਦਾਸ ਜੀ ਦੇ ਵੇਲੇ 
ਇਹ ਕੇਦਰ ਗੋਇੰਦਵਾਲ ਜਾ ਬਣਿਆ । ਉਹ ਭੀ ਦਰਿਆ ਦਾ 
ਕੌਢਾ ਸੀ । ਨਾ ਤਾਂ ਆਏ ਸਿੱਖਾਂ ਲਈ ਕਿਸੇ ਸਰੋਵਰ ਆਦਿਕ ਦੀ 
ਲੌੜ ਸੀ, ਅਤੇ ਨਾਂ ਹੀ ਧਰਮਸਾਲ ਦੀ ਉਸਾਰੀ ਵਾਸਤੇ ਕੋਈ ਖ਼ਾਸ 
ਉਚੇਚ ਵਰਤਿਆ ਗਿਆ । ਹਾਂ, ਜਦੋ" ਜਾਤ-ਅਭਿਮਾਨੀਆਂ ਨੇ 
ਵਿਰੋਧਤਾ ਸ਼ੁਰੂ ਕੀਤੀ ਅਤੇ ਆਖ਼ਰ ਛੇੜਖ਼ਾਨੀ ਇਤਨੀ ਵਧਾ ਦਿੱਤੀਓ 


ਨੀ 


ਨੇ ਕਿ ਪਿਆਰ-ਸਲੂਕ ਨਾਲ ਵੱਸਦੇ ਗੁਆਂਢੀਆਂ ਵਿਚ ਹੱਥ ਪਾਈ “ 


ਦਾ ਖ਼ਤਰਾ ਆ ਬਣਿਆ, ਤਾਂ ਗੁਰੂ ਅਮਰਦਾਸ ਜੀ ਨੇ ਬਾਉਲੀ 
ਬਣਵਾਣੀ ਸ਼ੁਰੂ ਕੀਤੀ । ਜਾਤ-ਅਭਿਮਾਨੀਆਂ ਦੀ ਈਰਖਾ ਨੌ ਸਤੇ 
ਹੀ ਸਿੱਖਾਂ ਵਿਚ ਆਪਣੀ ਹਸਤੀ ਕਾਇਮ ਰੱਖਣ ਲਈ ਜਾਗਰਤ ਲੈ 
ਆਂਦੀ । ਦੂਰੋ” ਦੂਰੋ” ਆ ਕੇ ਸਿੱਖ ਮਨ ਲਾ ਕੇ ਤਨ ਨਾਲ ਅਤੇ ਧਨ 
ਨਾਲ ਸੇਵਾ ਕਰਦੇ ਰਹੇਂ । 
ਮਾਝਾ ਜਾਗ ਪਿਆ ਸੀ । ਸਿੱਖ ਰੀ 
ਵਿਚਕਾਰ ਲਿਆਂਦਾ ਗਿਆਂ 1 ਨਗਰ ` ਦੇ ` ਨਾਲ ਧਰਮ-ਅਸਥਾਨ 
ਦਾ ਹੌਣਾ ਭੀ ਜ਼ਰੂਰੀ ਸੀ । ਪਿੰਡਾਂ ਵਿਚ ਪਰਚਾਰ ਤਾਂ ਕਾਇਮ ਰੱਖਣਾ 
ਸੀ, ਪਰ ਗੁਰੂ ਰਾਮਦਾਸ ਜੀ ਨੇ ਇਹ ਭੀ ਜ਼ਰੂਰੀ ਸਮਝਿਆ ਕਿ 
ਕੱ`ਦਰੀ ਨਗਰ ਵਿਚ ਭੀ ਇਕ ਸ਼ਾਨਦਾਰ` ਧਰਮ-ਅਸਥਾਨ ਬਣਾਇਆ 
ਜਾਏ, ਜੋ ਵਧਦੀ ਸਿੱਖ ਗਿਣਤੀ ਦੀਆਂ ਲੌੜਾਂ ਪੂਰੀਆਂ ਕਰ .ਸਕੇ । 


੧੮ 


੮੧ 


ਗੁਰੁ ਚੱਕ ਤੋ' ਬਾਹਰਵਾਰ, ਪਰ ਨੌੜੇ ਹੀ ਸਤਿਗੁਰੂ ਜੀ ਨੇ ਇਕ ਸਰੋਵਰ 
ਬਣਵਾਣ ਦੀ ਤਜਵੀਜ਼ ਕੀਤੀ । ਸਭ ਤੋ ਪਹਿਲੀ ਲੋੜ ਹੀ ਇਹੀ `ਸੀ, 
ਕਿਉਕਿ ਨਗਰ ਗੁਰੂ-ਚੱਕ ਦਰਿਆ ਦੇ ਕੌਢੇ ਨਹੀ” ਸੀ । ਗੁਰੂ ਰਾਮਦਾਸ 


` ਜੀ ਦੀ ਉੱਚੀ ਖ਼ਿਆਲ-ਉਡਾਰੀ ਨੇ ਧਰਮ-ਅਸਥਾਨ ਨੂੰ ਇਸ ਸਰੋਵਰ 


ਦੇ ਠੀਕ ਵਿਚਕਾਰ ਥਾਂ ਦਿੱਤੀ । ਕੰਨਾਂ ਨੂੰ ਸੋਹਣੇ ਕੀਰਤਨ ਦੀ ਖਿੱਚ ਪਏ 
ਅਤੇ ਅੱਖਾਂ ਨੂੰ ਨਿਰਮਲ ਜਲ ਦੇ-ਵਿਚਕਾਰ ਉਸਰੇ ਸੋਹਣੇ ਹਰਿਮੰਦਰ ਦਾ 
ਦ੍ਰਿਸ਼ ਖਿੱਚ ਪਾਏ । 

ਪਰ ਇਹ ਕੌਮ ਦਿਨਾਂ ਤੇ ਮਹੀਨਿਆਂ ਵਿਚ ਮੁੱਕਣ ਵਾਲਾ 
ਨਹੀ” ਸੀ_। ਬਣਾਣਾ ਭੀ ਸੀ ਪੱਕਾ, ਜੋ ਰਹਿੰਦੀ ਦੁਨੀਆ ਤੱਕ 
ਅਹਿੱਲ ਖਲੋਤਾ ਰਹੇ । ਮੁਗ਼ਲ ਬਾਦਸ਼ਾਹਾਂ ਦੀ ਰੁਚੀ ਕਰਕੇ ਜਨਤਾਂ 
ਵਿਚ ਇਹ ਸ਼ੌਕ `ਜਾਗ ਹੀ ਪਿਆ ਹੋਇਆ ਸੀ ਕਿ ਸਾਂਝੀਆਂ 
ਇਮਾਰਤਾਂ ਆਲੀਸ਼ਾਨ ਬਣਨ । ਪਰ ਬਾਦਸ਼ਾਹਾਂ ਪਾਸ ਰਸੂਖ਼ ਭੀ 
ਸੀ ਅਤੇ ਧਨ ਭੀ ਸੀ, ਲੌਕਾਂ ਨੂੰ ਵਗਾਰੇ -ਭੀ ਫੜਿਆ ਜਾ ਸਕਦਾ ਸੀ । 


` ਗੁਰੂ ਕਾ ਦਰਬਾਰ ਨਿਰੋਲ ਸਿੱਖਾਂ ਦੇ ਪ੍ਰੇਮ ਆਸਰੇ ਬਣਨ ਸੀ । 


੮ 


ਇਸ ਦੇ ਮੁਕੈਮਲ ਹੋਣ ਵਿਚ ਕਈ ਸਾਲ ਲੱਗ. ਗਏ । ਗੁਰੂ ਰਾਮਦਾਸ , 
ਜੀ ਸਿਰਫ਼ ਸਰੋਵਰ ਹੀ ਬਣਾ ਸਕੇ, ਹਰਿਮੰਦਰ ਸਾਹਿਬ ਗੁਰੂ ਅਰਜਨ _ 
ਸਾਹਿਬ ਦੇ ਵੇਲੇ ਬਣਿਆ । ਥ ਰ 

ਜਿਤਨੀ ਜ਼ਮੀਨ ਗੁਰੂ ਅਮਰਦਾਸ ਜੀ ਦੇ ਵੇਲੇ ਗੁਰੂ-ਚੱਕ 
ਵਾਸਤੇ ਲਈ ਗਈ ਸੀ, ਤਦ ਉਹ ਵਧਦੀਆਂ ਲੋੜਾਂ ਵਾਸਤੇ ਕਾਫ਼ੀ 
ਸਾਬਤ ਨਾ ਹੋਈ । ਅਕਬਰ ਬਾਦਸ਼ਾਹ ਸੈਨ _੧੫੭੭ ਦੇ ਜਤੇਬਰ 
ਮਹੀਨੇ ਵਿਚ ਦਿੱਲੀ ਤੋਂ ਪੰਜਾਬ ਵਲ ਆਇਆ, ਦਸੋਬਰ ਵਿਚ 
ਨਾਰਨੌਲ (ਰਿਆਸਤ ਪਟਿਆਲਾ) ਪਹੁੰਚਿਆ, ਜਿਥੇ _ਸ਼ਾਰੀ ਟਕਸਾਲਾਂ 
ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲੋਈ ਕਈ ਜ਼ਰੂਰੀ ਫ਼ੈਸਲੇ ਕੀਤੇ ਗਏ 
ਸਨ । ਮਈ ੧੫੭੮ ਵਿਚ ਅਕਬਰ ਭੇਰੇ ਗਿਆ ਸੀ, ਜਿਥੋਂ ਹਰਨਾਂ 


_ ਦਾਂ ਸ਼ਿਕਾਰ ਖੇਡਣ ਲਈ ਕਈ ਦਿਨ ਤਿਆਰੀਆਂ ਕੀਤੀਆਂ ਥੀ 


੧੯ 


ਸਨ, ਪਰ ਅਚਨਚੇਤ ਬਾਦਸ਼ਾਹ ਦੇ ਖ਼ਿਆਲਾਂ ਵਿਚ ਕੋਈ ਪਲਟਾ 
ਆਉਣ ਕਰਕੇ ਸ਼ਿਕਾਰ ਬੰਦ ਕਰ ਦਿੱਤਾ ਗਿਆ ਸੀ । ਜਦੋ ਅਕਬਰ 
ਨਾਰਨੰਲ ਤੋ” ਅਗਾਂਹ ਡੇਰੇ ਵੱਲ ਨੂੰ ਲੰਘ ਰਿਰਾ ਸੀ, ਤਾਂ ਸੈਨ 
੧੫੭੯ ਦੇ ਸ਼ੁਰੂ ਵਿਚ ਪਿੰਡ 'ਤੁੰਗ ਦੇ ਮਾਲਕਾਂ ਪਾਸੋ“ ਸੱਤ ਜੰ 
ਅਕਬਰ-ਸ਼ਾਹੀ ਰੁਪਏ ਦੇ ਕੇ ਪੰਜ ਸੌ ਵਿਘੇ ਹੋਰ ਜ਼ਮੀਨ ਮੁੱਲ ਲਈ 
ਅਤੇ ਬਾਦਸ਼ਾਹ ਪਾਸੋ" ਇਸ ਦਾ ਪੱਟਾ ਲੈ ਲਿਆ । 


1202 


ਮਸੈਦ- 

._ ਇਹ ਗੱਲ ਤਾਂ ਗੁਰੂ ਨਾਨਕ ਦੋਵ ਜੀ ਦੇ ਵੇਲੇ ਤੋ“ ਹੀ 
ਵਿਚਾਰਵਾਨਾਂ ਨੂੰ ਦਿੱਸ ਰਹੀ ਸੀ_ਕਿ ਸਤਿਗੁਰੂ ਜੀ ਦਾ ਚਲਾਇਆ 
ਹੋਇਆ ਜੀਵਨ-ਰਾਹ ਹਿੰਦੂ-ਮਤ ਨਾਲੋ" ਕਈ ਗੀਤ ਰਸਮਾਂ ਵਿਚ 
ਵੱਖਰਾ ਹੈ । ਪਰ ਜਾਤ-ਅਭਿਮਾਨੀਆਂ ਨੇ ਜਿਉ” ਜਿਉ” ਸਿੱਖ-ਧਰਮ 
ਦੇ ਰਾਹ ਵਿਚ ਰੁਕਾਵਟਾਂ ਪਾਣੀਆਂ ਸ਼ੁਰੂ ਕੀਤੀਆਂ, ਤਿਉ” ਤਿਉ” 
ਇਸ ਦਾ ਅਸਲੀ ਨਿਖੋੜ ਸਾਫ਼ ਤੌਰ ਤੇ ਉਘੜਨ' ਲੱਗ ਪਿਆ । 
ਤਾਹੀਏ” ਤਾਂ ਬਾਉਲੀ ਦੀ ਸੇਵਾ ' ਵਿਚ ਸਿੱਖਾਂ ਵਲੋ ਇਤਨਾ ਉਤਸ਼ਾਹ 
ਵਿਖਾਇਆ ਗਿਆ ਸੀ । ਜਦੋ” ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ 
_ਸਮਾਣ ਵੇਲੇ ਕਿਰਿਆ-ਕਰਮ ਵਲੋਂ ਸਿੱਖਾਂ ਨੂੰ ਖੁਲ੍ਹੇ ਲਫ਼ਜ਼ਾਂ ਵਿਚ 
ਵਰਜਿਆ,` ਤਾਂ ਸਾਫ਼ ਦਿੱਸ ਪਿਆ ਕਿ ਜਿਥੋਂ ਤੱਕ ਸਿੱਖ-ਧਰਮ ਦੀ 
ਮਰਯਾਦਾ ਦਾ ਸੰਬੰਧ ਹੈ, ਸਿੱਖਾਂ ਨੇ ਨਿਰੋਲ ਗੁਰੂ ਦੇ ਦੱਸੇ ਹੋਏ 
ਪੂਰਨਿਆਂ ਉਤੇ ਤੁਰਨਾ ਹੈ । ਹਿੰਦੂ ਰਸਮਾਂ ਨਾਲ ਮਿੱਲ-ਗੋਭਾ 
ਟਿਕਿਆ- ਨਹੀ” ਰਹੇਗਾ । ਜਦੋਂ” ਸੰਗਤਾਂ ਨੂੰ ਦੂਰ ਦੂਰ ਥਾਵਾਂ ੩ 
ਖ਼ਬਰਾਂ ਮਿਲੀਆਂ ਕਿ ਬੜਾ ਸ਼ਾਨਦਾਰ ਨਵਾਂ, ਸਿੱਖ-ਕੇਂਦਰ ਮਾਝੇ ਦੇ 


ਵਿਚਕਾਰ ਬਣ ਰਿਹਾ ਹੈ, ਤਾਂ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ . 


ਆਪ-ਮੂਹਾਰੇ `ਹੀ ਸਿੱਖਾਂ _ਦੇ ਅੰਦਰ ਪਿਆਰ, ਸੋਵਾ ਅਤੇ ਕੁਰਬਾਨੀ 


ਦੀ ਲਹਿਰ ਚੱਲ ਪਈ । ਇਤਨੇ ਵੱਡੇ ਕੌਮ ਨੂੰ ਮੁਕੰਮਲ ਕਰਨ ਲਈ 
੨੦ 


5 


ਮਾਇਆ.ਦੀ ਲੌੜ ਤਾਂ ਸੀ ਹੀ, ਮਾਇਆਂ ਭੀ ਬੇਅੰਤ ਚਾਹੀਦੀ ਸੀ । 
ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀਆਂ ਥਾਪੀਆਂ ੨੨ 
ਮੰਜੀਆਂ ਤੋ ਇਲਾਵਾ ਹੋਰ ਇਲਾਕਿਆਂ ਵਿਚ ਸਿਆਣੇ ਇਤਬਾਰੀ 
ਸਿੱਖ ਭੇਜੇ, ਜੋ ਸਿੱਖਾਂ ਪਾਸੋਂ ਮਾਇਆ ਇਕੱਠੀ ਕਰ ਕੇ ਉਹਨਾਂ ਪਾਸ 
ਅਪੜਾਣ । ਇਹਨਾਂ ਨਵੇ" ਪਰਚਾਰਕਾਂ ਦਾ ਨਾਂ ਸਿੱਖ-ਇਤਿਹਾਸ ਿਤ 
“ਸਦ ਪੈ ਗਿਆ । 
ਸਰੋਵਰ ਦੀ ਪਵਿੱਤਰਤਾ= ਰ ਰ 
ਅਸੀ ਵੇਖ ਆਏ ਹਾਂ ਕਿ ਜਦੋਂ" ਗੋਇੰਦਵਾਲ ਦੀ 
ਬਣ ਰਹੀ ਸੀ, ਤਾਂ ਉਥੋਂ ਅਮੀਰ ਗਰੀਬ, ਛੋਟੇ ੱਡੇ ਸਭ 
ਮਿਹਨਤ-ਮਜ਼ੂਰੀ ਦਾ ਹਰੇਕ ਕਿਸਮ ਦਾ ਰਿ ਸਨ 
ਕਰਨ ਵਿਚ ਆਪਣੇ ਚੰਗੇ ਭਾਗ ਸਮਝਦੇ ਸਨ _1 ਇਹ 
ਠਾਠਾਂ ਮਾਰਦਾ ਭੀ ਕਿਉ” ਨਾ ? ਗੁਰੂ ਅਮਰਦਾਸ ਜੀ ਦੇ ਆਪਣੇ 
ਜਵਾਈ (ਗੁਰੂ) ਰਾਮਦਾਸ ਜੀ, ਜੌ ਉਸ ਵੇਲੇ ੨੫ ਸਾਲਾਂ ਦੇ ਗੱਭਰੂ 
ਸਨ, ਸਾਰਾ ਸਾਰਾ ਦਿਨ ਆਪ ਸਿਰ ਉਤੇ .ਮਿੱਟੀ ਦੀਆਂ ਟੋਕਰੀਆਂ 
ਢੌੱਦੇ ਰਹਿੰਦੇ ਸਨ । ਜਦੋਂ" ਗੁਰੂ-ਚੱਕ ਵਿਚ. ਸਰੋਵਰ ਬਣਨਾ ਸ਼ੁਰੂ 
ਹੋਇਆ, ਓਦੋ” ਗੁਰੂ ਰਾਮਦਾਸ ਜੀ ਨੂੰ ਭਾਵੇ" ਹੋਰ ਬੇਅੰਤ ਰੁਝੇਵੇ' 
ਸਨ-ਆਏ ਸਿੱਖਾਂ ਨੂੰ ਦੋਵੇ _ਵੇਲੇਂ ਗੁਰਮਤਿ ਦਾ -ਉਪਦੇਸ਼, ਸਭਨਾਂ ਦੀ. 
ਰਿਹਾਇਸ਼ ਤੋਂ ਰੋਟੀ ਦੇ ਪਰਬੈਧ ਦੀ ਵੇਖ-ਭਾਲ, _ ਚੂਨੇ ਇੱਟਾਂ ਆਦਿਕ 
ਮਸਾਲੇ ਦੀ. ਤਿਆਰੀ` ਵਾਸਤੇ . ਰੋਜ਼ ਰੌਜ਼ ਸਿਆਣਿਆਂ ਦੇ. ਇਕੱਠ 
ਕਰਾਣੇ, ਨਗਰ ਦੀਆਂ ਇਮਾਰਤਾਂ ਭੀ - ਬਣ . ਰਹੀਆਂ .ਸਨ, ਅਤੇ 
ਇਤਨਾ ਵੱਡਾ ਸਰੋਵਰ ਭੀ ਤਿਆਰ ਹੋ ਰਿਹਾ ਸੀ, ਜਿਥੇ ਲੱਖਾਂ ਇੱਟਾਂ 
ਅਤੇ ਮਣਾਂ-ਮੂੰਹੀ` ਚੂਨਾ ਚਾਹੀਦਾ ਸੀ, ਹਜ਼ਾਰਾਂ ਦੀ ਗਿਣਤੀ ਵਿਚ 
ਨਿੱਤ ਆਏ ਸਿੱਖਾਂ ਦੇ ਲੰਗਰ ਲਈ ਰਸਦ ਦਾ ਬਾਹਰੋ" ਮੰਗਾਇਆ 
ਜਾਣਾ-ਅਜਿਹੇ ਅਨੋਕਾਂ ਰੁਝੇਵੇਂ ਹੁੰਦਿਆਂ ਭੀ ਗੁਰੂ ਰਾਮਦਾਸ ਜੀ 


੧ ਭੜ 


੨੧ 


ਵੈਹਲਾ ਸਮਾ ਮਿਲਣ ਤੋਂ ਆਪ ਭੀ ਟੋਕਰੀ ਫੜ ਲੈਦੇ ਸਨ ਅਤੋਂ ਮਿੱਟੀ 
ਗਾਂਰੇ ਚੂਨੇ ਆਦਿਕ ਦੀ ਹਰ ਕਿਸਮ ਦੀ ਸੇਵਾ ਕਰਦੇ ਸਨ । (ਗੁਰੂ) 
ਅਰਜਨ ਸਾਹਿਬ ਦੀ ਉਮਰ ਉਸ ਵਕਤ ੧੫ ਸਾਲਾਂ ਤੋ ਟੱਪ ਚੁਕੀ ਸੀ । 
ਪਿਤਾ-ਗੁਰੂ ਦੇ ਪਾਏ ਪੂਰਨਿਆਂ ਉਤੇ ਉਹ ਭੀ ਤੁਰਦੇ ਸਨ, ਪਰਬੰਧ 
ਵਿਚ ਭੀ ਹੱਥ ਵਟਾਂਦੇ ਸਨ ਅਤੇ ਟੋਕਰੀ ਢੌਣ ਵਾਲੀ ਮਿਹਨਤ-ਮਜੂਰੀ 
ਭੀ ਕਰਦੇ ਸਨ । ਇਹ ਇਕ ਅਲੌਕਿਕ ਖੋਡ ਸੀ । ਲੋਕ ਹੁਣ` ਤੱਕ ਦੇ 
ਮਹੰਤਾਂ ਤੋਂ ਪੰਡਿਤਾਂ ਨੂੰ ਗੱਦੀਆਂ ਉਤੋਂ ਬੈਠੇ ਹੀ ਵੇਖਦੇ ਆ ਰਹੇ ਸਨ । 
ਗਰੀਂਬਾਂ ਦੇ ਦਿਲ ਦਾ ਪਾਤਿਸ਼ਾਹ ਆਪ ਭੀ ਗਰੀਬਾਂ ਵਾਲੀ ਟੋਕਰੀ ਸਿਰ 
ਉਤੋਂ ਚੁੱਕੇ-ਕਿਹੜਾ ਸਿੱਖ ਸੀ ਜੋ ਇਹ ਵੇਖ ਕੇ ਉਸ ਧਰਤੀ ਦੇ ਕਿਣਕੇ 
ਕਿਣਕੇ ਤੋ ਸਦਕੇ ਨਹੀ ਜਾਂਦਾ ਸੀ ! ਇਹ .ਸ਼ਰੋਵਰ ਗੁਰੂ-ਚਰਨਾਂ ਦੇ 
ਭੌਰਿਆਂ ਵਾਸਤੇ ਇਸ਼ਕ-ਪਿਆਰ ਅਤੇ ਅੰਮ੍ਰਿਤ ਦਾ ਸੋਮਾ ਬਣਦਾ ਗਿਆ, 
ਧਰਤੀ ਉਤੇ ਬੈਕੁੰਠ ਅਤੇ ਸੱਚਖੰਡ ਬਣਦਾ ਗਿਆ । 


ਸਿਫ਼ਤ-ਸਲਾਹ ਦੀਆਂ ਲਹਿਰਾਂ- 


ਸ੍ਰਿਸ਼ਟੀ-ਰਚਨਾ ਦੇ ਮੂਲ ਪੰਜ ਤੱਤਾਂ ਵਿਚੋਂ ਇਕ ਤੱਤ 6 
(ਈਥਰ) ਹੈ.। ਇਹ ਤੱਤ _ਸਰਬ-ਵਿਆਪਕ ਹੈ, ਸ੍ਰਿਸ਼ਟੀ 'ਦੇ ਜ਼ 
ਜ਼ੱਰੇ ਵਿਚ ਮੌਜੂਦ ਹੈ । ਗਿਆਨ-ਇੰਦੀਆਂ ਦੀ ਵੇਖਣ ਸੇ 
ਆਦਿਕ ਕ੍ਰਿਆ ਇਸੇ ਤੱਤ ਦੀ ਰਾਹੀ” ਹੋਂ `ਸਕਦੀ ਹੈ । ਈਥਰ 
(ਅਕਾਸ਼) ਮਾਨੋ, ਇਕ ਬੇਅੰਤ ਸਮੁੰਦਰ ਹੈ, ਜਿਸ ਵਿਚ ਸਾਰੀ ਸ੍ਰਿਸ਼ਟੀ 
ਸਮਾਈ ਹੋਈ ਹੈ, ਅਤੇ ਈਥਰ ਸਾਰੀ ਸਿਸ਼ਟੀ ਦੋ ਕਿਣਕੇ ਕਿਣਕੇ ਵਿਚ 
ਸਮਾਇਆ ਹੋਇਆ ਹੈ । ਪਾਣੀ ਦੇ ਸਰ ਵਿਚ ਢੋਮ ਮਾਰਿਆਂ ਪਾਣੀ 
ਵਿਚ ਲਹਿਰਾਂ ਉੱਠਦੀਆਂ ਹਨ, ਅਤੇ ਚੁਫੇਰੇ ਖਿੱਲਰਦੀਆਂ ਜਾਂਦੀਆਂ 
ਹਨ, ਤਿਵੇਂ ਹੀ ਜਦੋ ਅਸੀ ਬੋਲਦੇ ਹਾਂ, ਅਸੀ _ਈਥਰ _(ਅਕਾਸ਼) 
ਵਿ ਲਹਿਰਾਂ ਚਲਾ ਦੋ'ਦੇ ਹਾਂ । ਉਹ ਲਹਿਰਾਂ ਚੁਫੇਰੇ ਖਿੱਲਰਦੀਆਂ 


ਸਾ, 


ਜਾਂਦੀਆਂ ਹਨ ਅਤੇ ਉਹਨਾਂ ਲਹਿਰਾਂ ਦੀ ਰਾਹੀ" ਅਵਾਜ਼ ਚੁਫੇਰੇ ਅੱਪੜਦੀ 
ਹੈ । ਇਹ ਅਕਾਸ਼ ਮਿੱਟੀ ਦੇ ਜ਼ੱਰੇ ਜ਼ੱਰੇ ਵਿਚ ਭੀ ਵਿਆਪਕ ਹੈ, ਜਲ ਦੇ 
ਜ਼ੱਰੇ ਜ਼ੱਰੇ ਵਿਚ ਭੀ ਵਿਆਪਕ ਹੈ । ਬੋਲਣ ਦੀ ਰਾਹੀ” ਚਲਾਈਆਂ 
ਹੋਈਆਂ ਲਹਿਰਾਂ ਚੁਫੇਰੇ ਨਿੱਗਰ-ਚੀਜ਼ਾਂ ਵਿਚ ਭੀ ਜਾ ਹੁਲਾਰਾ ਵੀ 
ਹਨ ਅਤੇ ਜਲ ਵਿਚ ਭੀ । 


ਸ੍ਰੀ ਹਰਿ-ਮੰਦਰ ਸਾਹਿਬ ਵਿਚ ਅੱਠੇ ਪਹਿਰ ਆ ਦਰ 
ਹੈ, ਪਰਮਾਤਮਾ ਦੀ _ਸਿਫ਼ਤ-ਸਲਾਹ ਹੁੰਦੀ ਹੈ । ਈਥਰ (ਅਕਾਸ਼ ) 
ਦੀ ਰਾਹੀ ਸਿਫ਼ਤ-ਸਲਾਹ ਦੀਆਂ ਇਹ ਲਹਿਰਾਂ ਚੁਫੇਰੇ ਕੰਧਾਂ ਕੋਠੀਆਂ 
ਅਤੋਂ ਜਲ ਦੇ ਜ਼ੱਰੇ ਜ਼ੱਰੇ ਵਿਚ ਕੈਬਣੀ ਛੇੜਦੀਆਂ ਰਹਿੰਦੀਆਂ ਹਨ । 
ਇਸ ਤਰ੍ਹਾਂ ਕੁਦਰਤ ਦੇ ਇਕ ਲੁਕਵੇ' ਨਿਯਮ ਦੀ ਬਰਕਤ ਨਾਲ ਸ੍ਰੀ 
ਹਰਿਮੰਦਰ ਸਾਹਿਬ ਅਤੇ ਉਸ ਦਾ ਚੁਗਿਰਦਾ ਹਰ ਵੇਲੇ ਸਿਫ਼ਤ-ਸਲਾਹ 
ਦੀਆਂ ਲਹਿਰਾਂ ਦੇ ਛੱਟਿਆਂ ਨਾਲ, ਮਾਨੋ, ਧੁਪਦਾ ਰਹਿੰਦਾ ਹੈ । ਇਹ 
ਲਹਿਰਾਂ ਸਰੋਵਰ ਦੇ ਜਲ ਦੇ ਕਿਣਕੇ ਕਿਣਕੇ ਨੂੰ ਬਾਣੀ ਦੀ ਵਰਖਾ ਨਾਲ 
ਅੰਮ੍ਰਿਤ ਬਣਾਈ ਜਾਂਦੀਆਂ ਹਨ । ਕੁਦਰਤ ਦਾ ਇਹ ਭੇਤ ਸਾਇੰਸ ਦੇ 
ਖੋਜੀਆਂ ਨੇ ਲੱਭ ਵਿਖਾਇਆ ਹੈ । 

ਈਥਰ (ਅਕਾਸ਼) ਸਰਬ-ਵਿਆਪਕ ਹੋਣ ਕਰਕੇ ਮਨੁੱਖ ਦੇ 
ਹਿਰਦੇ ਵਿਚ ਭੀ ਜਾ ਠੌਕਰਾਂ ਲਾਂਦਾ ਹੈ । ਜਦੋਂ ਕੋਈ ਮਨੁੱਖ ਸੀ 
ਹਰਿਮੰਦਰ ਸਾਹਿਬ ਦੇ ਚੁਗਿਰਦੇ ਵਿਚ ਅੱਪੜਦਾ ਹੈ, ਤਾਂ ਸਿਫ਼ਤ- 
ਸਲਾਹ ਨਾਲ ਭਰੀਆਂ ਅਕਾਸ਼ੀ ਲਹਿਰਾਂ ਉਸ ਦੇ ਹਿਰਦੇ ਵਿਚ 
ਹਿਲੂਣਾ ਦੇਣ ਲੱਗ ਪੈੱਦੀਆਂ ਹਨ । ਜਿਉ” ਜਿਉ” ਉਹ ਕੇਦਰ ਦੇ 
ਨੌੜੇ ਅੱਪੜਦਾ ਹੈ, ਵਧੀਕ ਪ੍ਰਬਲ ਲਹਿਰਾਂ ਵਧੀਕ ਡੂੰਘਾ ਅਸਰ ਪਾਣ 
ਲੱਗ ਪੈੱਦੀਆਂ ਹਨ । ਕੋਂਦਗੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਚ 
ਜਾ ਕੇ ਤਾਂ ਉਸ ਦਾ ਰੋਮ ਰੋਮ ਉਹਨਾਂ ਸ਼ੁੱਧ ਪਵਿੱਤਰ ਲਹਿਰਾਂ ਦੇ ਅਸਰ 
ਵਿਚ ਝੂਮਣ ਲੱਗ ਪੈਦਾ ਹੈ । 


੨੩ 


ਸੰ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੀ ਮਿਹਰ 
ਨਾਲ ਆੱਠੇ ਪਹਿਰ ਹੁੰਦੀਂ ਸਿਫ਼ਤ-ਸਲਾਹ ਨੇ ਇਸ ਅਸਥਾਨ ਨੂੰ, 
ਜੋ ਅੱਗੇ ਹੀ ਉਹਨਾਂ ਦੇ ਚਰਨਾਂ` ਦੀ ਛੋਹ ਨਾਲ ਅਕਸੀਰ ਬਣਿਆ 
ਹੋਇਆ ਸੀ, ਧਰਤੀ ਉਤੇ ਸੱਚਖੰਡ ਬਣਾ ਦਿੱਤਾ ਹੈ । ਜਿੱਥੇ ਦਾਤਾਰ ਦੀ 
ਸਿਫ਼ਤ-ਸਲਾਹ ਹੋ ਰਹੀ ਹੈ, ਉਥੇ ਉਹ ਆਪ ਵੱਸ ਰਿਹਾ ਹੈ । ਜ਼ੱਰੇ ਜ਼ੱਰੇ 
ਵਿਚ ਜਲਵਾ ਵਿਖਾ ਰਿਹਾ ਹੈ । 

ਸਿੱਖ-ਇਤਿਹਾਸ ਦੇ ਪਾਠਕਾਂ ਨੇ ਇਹਨਾਂ ਰੀ 


ਅੱਖਾਂ ਤੋ” ਉਹਲੋਂ ਨਹੀ” ਹੋਣ ਦੇਣਾ । 


<ਵ6 


ਯੇ 


ਚੋਬਾ ਕਾਂਤ 


ਗੁਰਿਆਈ ਦੇਣੀ- ਰ੍‌ ਰ 


ਜਦੋ” ਸਤਿਗੁਰੁ ਨਾਨਕ ਦੇਵ ਜੀ ਸੁਲਤਾਨਪੁਰ ਡੋ ਜਗਤ= 
ਉਧਾਰ ਲੁੰਈ ਤਰੈ ਸਲ ਉਹਨਾਂ ਦੇ ਸਾਹਿਬਜ਼ਾਦੇ ਅਜੇ ਛੋਟੀ ਉਮਰ 
ਦੋ ਸਨ । ਉਹ ਅਜੇ ਆਪਣੇ ਪਿਤਾ ਦੀ ਬੋ-ਮਿਸਾਲ ਕੁਰਬਾਨੀ ਨੂੰ 
ਸਮਝਣ-ਜੋਗੇ ਨਹੀ” ਹੋਏ ਸਨ । ਗੁਰੂ ਨਾਨਕ ਦੇਵ ਜੀ ਦਾ ਉਹ 
ਸਫ਼ਰ ਤਿੰਨ ਉਦਾਸੀਆਂ” ਵਿਚ ਸੋਨ ੧੫੦੭ ਤੋ ੧੫੨੧ ਤਕ 
ਜਾਰੀ ਰਿਹਾ, ਚੌਦਾਂ ਸਾਲ । ਇਤਨੇ ਚਿਰ ਤਕ ਸਾਹਿਬਜ਼ਾਦੇ ਸਿਆਣੇ 
ਹੌ ਚੁਕੇ ਸਨ, ਅਤੇ ਜਿਵੇ` ਮਾਤਾ ਪਿਤਾ ਆਦਿਕ ਹੌਰ ਸੰਬਧੀਆਂ ਨੂੰ 
ਇਹ ਭੁਲੇਖਾ ਬਣ ਚੁਕਿਆ ਹੋਇਆ ਸੀ ਕਿ (ਗੁਰੂ) ਨਾਨਕ ਫ਼ਕੀਰ 
ਹੋ ਗਿਆ ਹੈ, ਤਿਵੋਂ` ਸਾਹਿਬਜ਼ਾਦਿਆਂ ਦੇ ਮਨ ਵਿਚ ਭੀ ਓਪਰੀ ਗੌਢ 
ਬੱਝ ਜਾਣੀ ਕੋਈ ਅਨੌਖੀ ਗੱਲ ਨਹੀ” ਸੀ । ਇਸ ਉਮਰ ਦੀ ਬੱਝੀ 
ਹੋਈ ਗੌਢ ਦੇ ਕਾਰਨ ਉਹ ਆਪਣੇ ਪਿਤਾ ਨੂੰ ਵਧ ਤੋ” ਵਧ ਇਕ 
ਚੰਗੇ ਪਿਤਾ ਦੇ ਰੂਪ ਵਿਚ ਹੀ ਵੇਖ ਸਕੇ । ਇਹ ਕੁਦਰਤੀ ਗੱਲ ਸੀ, 
ਇਸ ਵਿਚ ਉਹਨਾਂ ਦਾ ਕੋਈ ਦੋਸ਼ ਨਹੀਂ` ਸੀ । ਬਾਬਾ ਲਹਿਣਾ ਜੀ 
ਬਾਹਰੋ ਆ ਕੇ ਉਹਨਾਂ ਪੂਰਨਿਆਂ ਉਤੇ ਤੁਰ ਸਕੇ, ਜਿਨ੍ਹਾਂ ਉਤੋਂ ਗੁਰੂ 
ਨਾਨਕ `ਦੇਵ ਜੀ ਨੇ ਤੋਰਨ ਦਾ ਜਤਨ ਕੀਤਾ; ਪਰ ਸਾਹਿਬਜ਼ਾਦੇ ਉਸ 
ਨਿਸ਼ਾਨੇ ਉਤੇ ਨਾ ਅੱਪੜ ਸਕੋ, ਕਿਉਂਕਿ ਪਹਿਲਾਂ ਹੀ ਅਟਕ ਪੈ 
ਚੁੱਕੀ ਹੋਈ ਸੀ । ਇਸ ਦਾ ਇਹ ਭਾਵ ਨਹੀਂ ਕਿ. ਬਾਬਾ ਸਿਰੀਜੈਦ ਜੀ 
ਕੋਈ ਸਧਾਰਨ ਜਿਰੇ ਮਨੁੱਖ ਸਨ । ਉਹ ਬੜੇ ਬੰਦਗੀ ਵਾਲੇ ਮਹਾਤਮਾ 
ਸਨ; ਪਰ ਜਿਸ਼ ਦਰਜੇ' ਉਤੇ ਸਤਿਗੁਰੂ ਜੀ ਉਹਨਾਂ ਨੂੰ ਲੈ ਜਾਣ ਦੀ 


ਕੋਘ 


ਕੋਸ਼ਿਸ਼ ਕਰਦੇ ਰਹੇ, ਉਥੇ ਉਹ ਪਹਿਲੀ ਬਣੀ ਵਿੱਥ ਦੇ ਕਾਰਨ ਨਾਂ 
ਪਹੈਚ ਸਕੇ । 

ਬਾਬਾ ਲਹਿਣਾ ਜੀ ੨੮ ਸਾਲਾਂ ਦੀ ਉਮਰ ਵਿਚ ਗੁਰੂ ਨਾਨਕ 
ਸਾਹਿਬ ਦੀ ਸ਼ਰਨ ਆਏ । ਇਸ ਤੋ ਪਹਿਲਾਂ ਇਹ ਦੋਵੀ-ਪੂਜ ਸਨ 1 
ਇਹਨਾਂ ਦੇ ਘਰ ਦੋਵੇ' ਪੁੱਤਰ ਭੀ ਪੈਦਾ ਹੋ ਚੁਕੇ ਸਨ ।ਸੱਤ ਸਾਲ 
ਇਹ ਕਰਤਾਰਪੁਰ ਗੁਰੂ ਨਾਨਕ ਦੋਵ ਜੀ ਪਾਸ ਰਹੇਂ, ਭਾਵੇਂ ਪੰਜੀ” 
ਸੱਤੀ" ਦਿਨੀ` ਆਪਣੀ`_ ਕਿਰਤ-ਕਾਰ ਵਾਸਤੇ ਘਰ ਆਇਆ ਹੀ 
-'ਕਰੇਦੇ ਸਨ । ਪਰ .ਇੱਸ ਤਰ੍ਹਾਂ ਇਹ ਭੀ ਆਪਣੇ ਪੁੱਤਰਾਂ ਨੂੰ ਜ਼ੁਰੂ ਤੋ" 
ਪੂਰੀ ਨਿਗਰਾਨੀ ਰੱਖ ਕੇ ਗੁਰੂ-ਘਰ ਦੀ ਸਿੱਖਿਆ ਉੱਤੇ ਨਾ ਤੌਰ 
ਸਕੇ । ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦਿਆਂ ਅੱਗੇ ਭੀ ਉਹੀ 
ਰੋਕ ਪਈ . 'ਰਹੀ, ਜੋ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਦੇ 
ਰਾਹ ਵਿਚ ਸੀ । 


ਅੰਗਦ ਸਾਹਿਬ ਪਾਸ ਆਏ । ਇਸ ਤੋ ਪਹਿਲਾਂ ੨੦ ਸਾਲ ਇਹ 
ਹਰ ਸਾਲ ਤੀਰਥਾਂ ਤੋਂ ਜਾਂਦੇ ਰਹੇ । ਉਸ ਵਕਤ ਤਕ ਉਹ ਪੁੱਤੋਰ ਧੀਆਂ 
ਵਾਲੇ ਭੀ ਹੋ ਚੁਕੇ ਸਨ, ਉਹ ਪੁੱਤਰ ਭੀ ਸਿਆਣੀ ਉਮਰ ਦੇ .ਸਨ । 
ਆਪਣਾ ਪਿੰਡ ਛੱਡ ਕੇ (ਗੁਰੂ) ਅਮਰਦਾਸ ਜੀ ਤਕਰੀਬਨ ੧੧ ਸਾਲ 
ਗੁਰੂ ਅੰਗਦੁ ਸਾਹਿਬ ਦੀ ਸੇਵਾ ਵਿਚ ਰਹੇ .। ਇਸ ਤਰ੍ਹਾਂ ਇਹਨਾਂ ਦੇ 
ਪੁੱਤਰਾਂ ਉਤੇ ਭੀ ਗੁਰਮਤਿ _ਤੋ` ਲਾਂਭ` ਟੀ ਰੰਝਣ ਚੜ੍ਹੀ ਰਹੀ । 
ਤਕਰੀਬਨ ੭੨ ਸਾਲਾਂ ਦੀ _ਉਮਰ _ਵਿਚ ਇਹ ਗੁਰੂ ਬਣੇ । ਹੋਰ. 
ਸਿੱਖਾਂ ਦੇ ਨਾਲ ਨਾਲ ਆਪਣੇ, ਬੱਚਿਆਂ ਨੂੰ ਭੀ ਇਹਨਾਂ ਆਦਰਸ਼ਕ 
ਸਿੱਖ ਬਣਾਣ ਦੀ. ਕੋਸ਼ਿਸ ਕੀਤੀ ਹੋਵੇਗੀ, ਪਰ .ਇੰਹ ਜ਼ਰੂਰੀ ਨਹੀ” 
ਕਿ ਹਰੇਕ ਹਿਜ਼ਦੇ ਵਿਚ .ਇਕੋ ਜਿਹੀ . ਚੌਟ ਵੱਜ ਸਕੇ । ਤੀਰਥ-ਜਾੜ੍ਹਾ 
ਵਾਲੇ ਪੁਰਾਣੇ ਸੈਸਕਾਰ 'ਇਹਨਾਂ ਦੇ ਸਾਹਿਬਜ਼ਾਦਿਆਂ ਦੇ ਰਾਹ ਵਿਚ 
ਰੋਕ ਪਾਈ ਗਏ । ਰ 
੨੬` 


(ਗੁਰੂ) ਅਮਰਦਾਸ ਜੀ ੬੨ ਸਾਲਾਂ ਦੀ ਉਮਰ ਵਿਚ ਗੁਰੂ 


੧੧ 


੧੬ 


ਸਭ ਤੋ ਪਹਿਲੇ ਸਤਿਗੁਰੂ ਗੁਰੂ ਰਾਮਦਾਸ ,ਜੀ -ਹੀ. ਸਨ . ਜਿਨ੍ਹਾਂ 
`ਦੇ ਬੱਚੇ ਜੰਮਦੇ ਹੀ ਗੁਰਮਤਿ ਦੀ ਗੁੜ੍ਹਤੀ ਲੈ ਕੇ ਗੁਰਮਤਿ .ਦੀ ਖ਼ੁਰਾਂਕ 
ਨਾਲ ਪਲੇ । ਪਰ ਇਹ ਜ਼ਰੂਰੀ ਨਹੀ" ਕਿ ਹਰੇਕ ਬੱਚੇ ਉਤੇ ਇਕੋ 
ਜਿਹਾ ਅਸਰ ਪਏ । ਜਮਾਤ ਵਿਚ ਜਿਹੜਾ ਵਿੱਦਿਆਰਥੀ ਆਪਣੇ 
ਉਸਤਾਦ ਦੇ ਦਿੱਤੇ ਸਬਕ ਨੂੰ ਬਾਕੀ ਮੁੰਡਿਆਂ ਨਾਲੋ' ਛੇਤੀ ਸਮਝਦਾ 
ਜਾਪੇ, ਉਸਤਾਦ ਦੇ ਦਿਲ ਵਿਚ ਭੀ ਉਸ ਵਿੱਦਿਆਰਥੀ ਵਾਸਤੇ 
ਖਿੱਚ ਪੈਦਾ ਹੋ ਜਾਂਦੀ ਹੈ ! ਇਸ ਤਰ੍ਹਾਂ ਦੋ-ਵੱਲੀ ਦਾ ਸ਼ੌਕ ਅਤੋਂ ਖਿੱਚ 
ਰਲ ਕੇ ਉਸ ਵਿਦਿਆਰਥੀ ਨੂੰ ਬਾਕੀ ਸਾਰੀ ਜਮਾਤ ਨਾਲੋਂ ਦੂਰ ਉੱਚਾ 
ਲੈ ਜਾਂਦੇ ਹਨ। 


ਰਚ ਗੁਰੂ ਰਾਮਦਾਸ -ਜੀ ਦੇ ਤਿਨ ਜਿਉ ਗੁਰੂ ਅਮਰਦਾਸ 
ਜੀਓ ਦੀ ਹਰ ਹੋਂ ਚੁਕੇ ਸਨ । ਜਦੋ" ਗੁਰੂ ਅਮਰਦਾਸ 
ਜੀ ਜੌਤੀ ਜੌਤਿ ਸਮਾਏ, ਉਸ ਵੇਲੋ` ਸਭ ਤੌਂ ਛੋਟੇ ਸਾਹਿਬਜ਼ਾਦੇ .(ਗੁਰੂ) 
ਅਰਜਨ ਸਾਹਿਬ ਜੀ ਦੀ ਉਮਰ ਸਾਢੇ ਯਾਰ੍ਹਾਂ ਸਾਲਾਂ ਦੇ ਕਰੀਬ ਸੀ । 

ਉਸ ਛੋਟੀ ਉਮਰੇ ਭੀ ਉਹਨਾਂ ਨੂੰ ਨੂੰ ਗੁਰੂ ਸਾਹਿਬ ਦੀ ਬਾਣੀ. ਦਾ ਬਹੁਤ 
ਸ਼ੌਕ ਸੀ । ਇਤਨੀ ਲਗਨ ਸੀ ਕਿ ਉਹਨਾਂ ਦੀ ਨਿੱਕੀ ਜਿਹੀ ਉਮਰ . ਦੇ 
ਹੀ ਇਹ .ਲੱਛਣ ਵੇਖ ਕੇ ਗੁਰੂ ਅਮਰਦਾਸ ਜੀ ਨੇ ਇਹ ਅਨੁਮਾਨ ਲਾਂ 
ਦਿੱਤਾ ਸ਼ੀ ਕਿ ਇਹ ਦੋਹਤਰਾ` ਬਾਣੀ ਦਾ ਬੋਹਿਥ (ਜਹਾਜ਼) ਬਣੇਗਾ । 
ਇਸ ਅਨੁਮਾਨ-ਵਿਚ ਉਹਨਾਂ ਦਾ ਜ਼ਾਤੀ' ਤਜਰਬਾ ਭੀ_ਕੌਮ ਕਰ _ਰਿਹਾ 
ਸੀ । ੭੩ ਸਾਲਾਂ ਦੀ ਉਮਰ ਵਿਚ ਅਚਨਚੇਤ ਇਕ ਮਹਾਨ ਉੱਚਾ 
ਰੱਬੀ ਕਵੀ ਬਣ ਜਾਣਾ ਕੋਈ ਸਧਾਰਨ ਖੇਡ ਨਹੀ” ਸੀ_। ਇਥੇ ਭੀ 
ਯਾਰ੍ਹਾਂ ਬਾਰ੍ਹਾਂ ਸਾਲਾਂ ਦੀ ਡੂੰਘੀ ਲਗਨ ਨੇ ਹੀ ਕੌਮ ਕੀਤਾ ਸੀ । ਸੈਨ 
੧੫੪੧ ਤੌ ੧੫੫੨ ਤੱਕ (ਗੁਰੂ) ਅਮਰਦਾਸ `ਜੀ ਲੰਗਰ ਆਦਿਕ 
ਦੀ ਸੇਵਾ ਕਰਦੇ, ਤੁਰਦੇ ਫਿਰਦੇ, ਹਰ ਵੇਲੇ ਗੁਰੂ ਨਾਨਕ ਸਾਹਿਬ ਦੀ 
ਬਾਣੀ ਪੜ੍ਹਨ ਦਾ ਅੱਭਿਆਸ ਜਾਰੀ ਰੱਖਦੇ ਸਨ 1 ਇਹੀ ਲਗਨ 
ਉਹਨਾਂ (ਗੁਰੂ) ਅਰਜਨ ਸਾਹਿਬ ਵਿਚ ਵੇਖੀ ਅਤੇ ਕਹਿ ਦਿੱਤਾ ਕਿ 


੨੭ 


ਇਹ ਬਾਣੀ ਦਾ ਪੁੰਜ ਹੋਣਗੇ । 
ਅਸੀ ਵੇਖ ਆਏ ਹਾਂ ਕਿ ਗੁਰੂ-ਚੱਕ ਵਸਾਣ ਅਤੇ ਸਰੋਵਰ 

ਸਮੇਤ ਗੁਰ-ਅਸਥਾਨ ਬਣਾਣ ਦਾ ਕੰਮ _ਕੋਈ ਨਿੱਕਾ ਜਿਹਾ ਕੌਮ, `£- 
ਨਹੀਂ ਸੀ, ਜੋ ਗੁਰੂ ਰਾਮਦਾਸ ਜੀ ਨੇ ਅਰੈਭਿਆ ਰੋਇਆ ਸੀ । 
ਬਾਹਰੋ” ਰੋਜ਼ ਆਉਦੇ ਹਜ਼ਾਰਾਂ ਸਿੱਖਾਂ ਦੀ ਰੋਟੀ ਰਿਹਾਇਸ਼ ਆਦਿਕ 

ਦਾ ਪਰਬੈਧ ਭੀ ਕਰਨਾ-ਹੁੰਦਾ ਸੀ । ਸੈੱਕੜੇ ਰਾਜ ਮਜ਼ਦੂਰ ਉਥੇ ਕੈਮ 

ਕਰ ਰਹੇ ਸਨ, ਲੱਖਾਂ ਇੱਟਾਂ ਅਤੇ ਮਣਾਂ-ਮੂੰਹੀ" ਚੂਨੇ ਦੀ ਲੌੜ ਪੈ ਰਹੀ 

ਸੀ ।ਬੜਾ ਹੀ ਵੱਡਾ ਖਲਜਗਣ ਸੀ, ਜਿਸ ਨੂੰ ਸਿਰੇ ਚਾੜ੍ਹਨ ਲਈ 

ਸਾਰਾ ਕੌਮ ਵੰਡ ਕੇ ਸਿਆਣੇ ਸਿਆਣੇ ਸਿੱਖਾਂ ਨੂੰ ਸੌਪਣਾ ਕੀਤੀ ਰੋਈ 

ਸੀ । ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ _ਬਾਬਾ ਪ੍ਰਿਬੀ ਚੋਦ 

ਜੀ ਇਕ ਹੁਸ਼ਿਆਰ ਨੰ-ਜਵਾਨ ਨਿਕਲੋ, ਪਰਬੋਧ ਆਦਿਕ ਦਾ ਕੋਮ 

ਚੰਗਾ ਲੈ ਤੁਰੇਂ । ਬਾਬਾ ਮਹਾਂਦੇਵ ਜੀ ਮਸਤ ਫ਼ਕੀਰ ਹੀ ਸਾਬਤ ਹੋਏ । 
(ਗੁਰੂ) ਅਰਜਨ ਸਾਹਿਬ _ਭੀ ਹਰੇਕ _ਮਿਲੀ _ਜ਼ਿਮੇਵਾਰੀ ਪੂਰੀ _ 
ਤਨ-ਦੇਹੀ ਨਾਲ ਨਿਭਾਉ ਦੇ ਸਨ। ਪਰ ਅੰਦਰਲੇ ਦਾ ਰੁਖ਼ ਬਾਹਰਲੇ 
ਇਕੋ ਜਿਹੇ ਚੁਗਿਰਦੇ ਦੇ ਹੁੰਦਿਆਂ ਭੀ ਇਹਨਾਂ ਦੇ -ਜੀਵਨ-ਨਿਖਾਰ 
ਵਿਚ ਫ਼ਰਕ ਪਾਂਦਾ ਗਿਆ । ਬਾਬਾ ਪ੍ਰਿਥੀ ਚੋਦ ਜੀ ਨਿਰੇ ਦੁਨਿਆਵੀ 
ਪਰਬੋਧ ਵਿਚ ਚੁਸਤ ਹੁੰਦੇ ਗਏ । ਬਾਬਾ ਮਹਾਂਦੇਵ ` ਜੀ ਅਵਧੂਤ `ਹੀ 
ਟਿਕੇ ਰਹੇਂ । (ਗੁਰੂ) ਅਰਜਨ ਸਾਹਿਬ ਦੁਨੀਆ ਅਤੇ ਦੀਨ `ਦੌਹਾਂ ਦਾ' 
ਪੱਲੜਾ ਸਾਵਾਂ ਰਖਦੇ ਰਹੇ । ਸਤਿਗੁਰੂ ਜੀ ਦੀ ਆਗਿਆ ਅਠਸਾਂਰ __-“ 
ਸਾਕਾਂ-ਅੰਗਾਂ ਵਿਚ ਭੀ ਸ਼ਾਦੀ ਗ਼ਮੀ ਸਮੇਂ . ਜਾਂਦੇ ਸਨ, ਗੁਰੂ-ਘਰ ਦੀ 

ਸੇਵਾ ਵਿਚ ਭੀ ਪੂਰੀ ਦਿਲਚਸਪੀ ਰਖਦੇ ਸਨ, ਅਤੇ ਹਿਰਦੇ ਵਿਚ 
ਬਾਣੀ ਦਾ ਇਸ਼ਕ ਭੀ ਠਾਠਾਂ ਮਾਰ ਰਿਹਾ ਸੀ । ਸਾਰੀ ਸੈਗਤ ਵਿਚ 

ਕੋਈ ਹੋਰ ਸਿੱਖ ਇਸ ਪਾਏ ਦਾ ਨਹੀਂ” ਸੀ । ਰ 


ਪਰਖ ਦੀ ਕਸਵੱਟੀ ਰੌਜ਼ ਰੋਜ਼ ਵਰਤੀ ਜਾ ਰੱਹੀ ਸੀ । ਗੁਰੂ 
ਰਾਮਦਾਸ ਜੀ`ਦੀ ਪਾਰਖੂ ਅੱਖ ਨੇ ਪੱਕ 'ਕਰ ਲਿਆ ਕਿ ਗੁਰ 


੮੫ 


੨੮' 


੬ 


ਨਾਨਕ ਸਾਹਿਬ ਤੋ ਮਿਲੀ ਜ਼ਿਮੇਵਾਰੀ ਨੂੰ ਨਿਭਾਉਣ ਵਾਸਤੇ (ਗੁਰੂ) 
ਅਰਜਨ ਸਾਹਿਬ ਹੀ ਫਬਵੇ` ਜਾ-ਨਸ਼ੀਨ ਹਨ । ਇਹ ਗੱਲ ਗੁੱਝੀ ਨਹੀ” 
ਰਹਿ ਸਕਦੀ ਸੀ । ਬਾਬਾ ਪ੍ਰਿਥੀ ਚੰਦੁ ਜੀ ਨੇ ਭੀ ਸਮਝ ਲਿਆ । ਉਹਨਾਂ 
ਗੁਰਿਆਈ ਹਾਸਲ ਕਰਨ ਲਈ ਬਥੇਰੇ ਹੱਥ ਪੈਰ ਮਾਰੇ, ਪਿਤਾ-ਗੁਰੂ 
ਕਬੋਲ ਭੀ ਬੋਲਿਓ ਨੇ । ਪਰ ਸਤਿਗੁਰੂ ਜੀ` ਸ਼ਾਂਤੀ ਧੀਰਜ ਨਾਲ 
ਸਮਝਾਂਦੇ ਰਹੇ ਕਿ ਪੁੱਤਰ ! ਆਪਣੇ ਬਜ਼ੁਰਗਾਂ ਨਾਲ ਮੱਥਾ ਲਾਣਾ 
ਸੋਭਨੀਕ ਗੱਲ ਨਹੀ? ਦੁਨੀਆ ਦੇ ਧਨ ਦਾ ਮਾਣ ਕੂੜਾ ਮਾਣ ਹੈ। 
ਗੁਰਿਆਈ ਕਿਸੇ ਦੀ ਮਲਕੀਅਤ ਨਹੀ” ਹੋ ਸਕਦੀ । ਮਲਕੀਅਤਾਂ ਸਦਾ 
ਖਹਿ-ਖਹਿ ਪੈਦਾ ਕਰਦੀਆਂ ਹਨ । ਗੁਰੂ ਦੇ ਸਨੰਮੁਖ ਰਹੋ ਅਤੇ ਪ੍ਰਭੂ ਦੀ 
ਯਾਦ ਵਿਚ ਜੁੜੋ ! 

ਆਪਣਾ ਦੇਹਾਂਤ ਨੇੜੇ ਆਉਦਾ ਵੇਖ ਕੇ ਗੁਰੂ ਰਾਮਦਾਸ 
ਜੀ ਨੇ ਭਰੇ ਦੀਵਾਨ ਵਿਚ (ਗੁਰੂ) ਅਰਜਨ ਸਾਹਿਬ ਨੂੰ ਗੁਰੁ 
ਬਣਾਇਆ । ਉਹਨਾਂ ਅੱਗੇ ਆਪ ਮੱਥਾ ਟੇਕਿਆ, ਅਤੇ ਸਾਰੀ ਸੈਗਤ 
ਨੂੰ ਭੀ ਇਹੀ ਆਗਿਆ ਕੀਤੀਓ ਨੇ । ਇਹ ਜ਼ਿਕਰ ਭਾਂਦਰੋ” ਸੋਮਤ 
੧੬੩੮ (ਅਗਸਤ ਸੰਨ ੧੫੮੧) ਦਾ ਹੈ । ਉਸ ਵੇਲੇ -ਗੁਰੂ ਰਾਮਦਾਸ 
ਜੀ ਦੀ ਉਮਰ ੪੭ ਸਾਲਾਂ ਦੇ ਕਰੀਬ ਸੀ, ਅਤੇ ਗੁਰੂ ਅਰਜਨ ਸਾਹਿਬ 
ਦੀ ਸਾਢੇ ਅਠਾਰ੍ਹਾਂ ਸਾਲਾਂ ਦੇ ਕਰੀਬ । 


ਜੋਤੀ ਜੋਤਿ ਸਮਾਣਾ= 


ਗੁਰੂ ਰਾਮਦਾਸ ਜੀ ਦਾ ਜੀਵਨ ਗਹੁ .ਨਾਲ ਪੜ੍ਹਿਆਂ ਤਸੀ 
ਵੇਖੌਗੇ ਕਿ ਉਹਨਾਂ ਦੀ ਸਾਰੀ ਹੀ ਉਮਰ ਬੜੇ ਕਠਨ ਤਪ ਜਿਹੇ ਵਿਚ ਹੀ 
ਗੁਜ਼ਰੀ । ਪਹਿਲਾਂ ਤਾਂ ਘਰੋਗੀ ਔਖਿਆਈਆਂ ਦੋ ਕਾਰਨ ਬਾਲ-ਉਮਰੇ 
ਹੀ ਆਪਣੀ-ਰੋਟੀ ਕਮਾਣ ਲਈ ਆਪ ਹੀ ਮਿਹਨਤ ਕਰਨੀ ਪਈ । 
ਜੀਉ'ਦੇ ਮਾਪਿਆਂ ਵਾਲੋਂ ਬੱਚਿਆਂ ਲਈ ਇਹ ਉਮਰ ਖੇਡਣ ਪੜ੍ਹਨ ਦੀ 
ਹੋਇਆ ਕਰਦੀ ਹੈ. । ਚੌਗੇ ਭਾਗਾਂ ਨੂੰ ਸੱਤ ਸਾਲ ਦੀ -ਉਮਰੇ (ਗੁਰੂ) 
ਅਮਰਦਾਸ ਜੀ ਨਾਲ ਸਾਂਝ ਬਣ ਵੀ | ਜਦੇ` ਸੈਨ ੧੫੪੬ ਵਿਚ 

੨੯ 


॥20੨। 


ਗੋਇੰਦਵਾਲ ਵੱਸਿਆ ਤਾਂ (ਗੁਰੂ) ਅਮਰਦਾਸ ਜੀ_ਇਰਨਾਂ ਨੂੰ ਭੀ 
ਬਾਸਰਕ ਤੋਂ ਗੋਇੰਦਵਾਲ ਲੈ ਆਏ । (ਗੁਰੂ) ਅਮਰਦਾਸ ਜੀ ਦੀ ਸੰਗਤ 
ਦਾ ਸਦਕਾ ਇਹਨਾਂ ਇਕ ਹੋਰ ਅੱਭਿਆਸ ਪਕਾ ਲਿਆ । ਆਪਣੀ 
ਰੋਜ਼ੀ ਕਮਾਣ ਤੋ ਜਿਹੜਾ ਵਕਤ ਵੇਹਲਾ ਮਿਲਦਾ 'ਸੀ, ਉਹ ਵਕਤ 
ਸਗਤ ਦੀ ਸੇਵਾ ਵਿਚ ਤੋਂ ਵਿੱਦਿਆ ਪੜ੍ਹਨ ਵਿਚ ਖ਼ਰਚਦੇ ਸਨ । 
ਗੋਇੰਦਵਾਲ ਤੋਂ” ਖਡੂਰ ਕੋਈ ਦੂਰ ਨਹੀ” ਹੈ । ਲੰਗਰ ਦੀ ਸੋਵਾ ਅਤੇ 
ਵਿੱਦਿਆ ਇਹ ਦੋਵੇ" ਅੱਭਿਆਸ ਕਰਨ ਦ ਸਮਾ ਉਹਨਾਂ ਨੂੰ ਖਡੂਰ 
ਆ ਕੇ ਮਿਲਦਾ ਸੀ । ਉਮਰ ਦੇ ਗੱਭਰੂ ਹੋ ਹੀ ਚੁਕੇ ਸਨ, ਤਿੰਨ ਚਾਰ 
ਮੀਲ ਆਉਣਾ ਜਾਣਾ ਔਖਾ ਨਹੀ ਸੀ । ਸੰਨ ੧੫੫੨ ਵਿਚ ਗੁਰੂ 
ਅਮਰਦਾਸ ਜੀ ਗੁਰੂ ਬਣ ਕੇ ਗੋਇੰਦਵਾਲ ਹੀ ਆ ਗਏ । ਹੁਣ 
ਗੁਰੂ ਰਾਮਦਾਸ ਜੀ ਨੂੰ ਦਰਿਆ ਬਿਆਸਾ ਦੇ ਕੰਢੇ ਦੀ ਏਕਾਂਤ ਦਾ 
ਭੀ ਰੋਜ਼ਾਨਾ ਮੌਕਾ ਮਿਲਣ ਲੱਗ ਪਿਆਂ, ਅਤੋਂ ਦੋਵੇ” ਵੇਲੇ ਸਤਸੰਗ 
ਵਿਚ ਕੀਰਤਨ ਦਾ ਰਸ ਭੀ ਮਾਨਣ ਲੱਗ ਪਏ । ਰਾਗ, ਬਾਣੀ ਅਤੇ 
ਦਰਿਆ ਦੀ ਇਕਾਂਤ-ਇਹਨਾਂ ਤਿੰਨਾਂ ਚੀਜ਼ਾਂ ਨੇ ਇਹਨਾਂ ਦੇ ਅੰਦਰ 
ਕੌਮਲ ਹੁਨਰਾਂ ਦੇ ਸੈਸਕਾਰ ਜਗਾਂ_ ਦਿੱਤੇ । ਅਗਲੇ ਅੰਕ ਵਿਚ ਤੁਸੀ 
ਵੇਖੌਗੇ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੋਵ ਜੀ ਦੇ ਅਤੇ 
ਭਗਤਾਂ ਦੇ ਵਰਤੋ ਰਾਂਗਾਂ ਤੋਂ ਇਲਾਵਾ ਪੰਜ ਨਵੇ ਰਾਗ ਆਪ ਡੀ 
ਵਰਤੇ ਹਨ । ਇਹ ਗੱਲ ਪਰਗਟ ਕਰਦੀ ਹੈ ਕਿ ਉਹਨਾਂ ਨੂੰ ਰਾਗ ਦੀ 
ਬੜੀ ਕਾਫ਼ੀ ਵਾਕਫ਼ੀਅਤ ਸੀ। __ ਰ੍ 
ਰਾਗ ਦਾ ਸ਼ੌਕ ਤੇ ਕਵਿਤਾ ਦਾ ਸ਼ੌਕ-ਇਹ ਦੋਵੇ" ਵਧੀਕ 
ਪਲ੍ਰਦੇ ਹਨ ਇਕਾਂਤ ਵਿਚ । ਤੇ, ਗੁਰੂ ਰਾਮਦਾਸ ਜੀ ਨੂੰ ਸੈਨ ੧੫੪੬ 
ਤੋਂ ਲੰ ਕੇ ੧੫੭੪ ਤੱਕ ੨੮ ਸਾਲ ਦਰਿਆ ਬਿਆਸਾ ਦੀ ਇਕਾਂਤ 
ਵਿਚ ਰੋਜ਼ਾਨਾ ਕੁਝ ਨ ਕੁਝ ਸਮਾ ਗੁਜ਼ਾਰਨ ਦਾ ਮੌਕਾ ਮਿਲਦਾ ਰਿਹਾ । 
ਇਹ ਗੱਲ ਕਵੀ ਤੇ ਰਾਗੀ ਹੀ ਸਮਝ ਸਕਦਾ ਹੈ ਕਿ ਇਹਨਾਂ ਤਿੰਨਾਂ ਦੇ 
ਮੇਲ ਨਾਲ ਕਿਤਨੀ ਵੈਰਾਗ ਦੀ ਕਾਂਗ ਚੜ੍ਹਦੀ ਹੈ । ਗੁਰੂ ਰਾਮਦਾਸ ਜੀ ਦੀ 


੨੩੦ 


-$- 


ਰਿ 


੯, 


ਬਾਣੀ ਵਿਚ ਵੈਰਾਗ ਤੋਂ ਪ੍ਰੇਮ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ । 

ਪਰ ਜਦੋ ਗੁਰਿਆਈ ਦੀ ਜ਼ਿਮੋਵਾਰੀ ਇਹਨਾਂ ਦੇ ਸਿਰ ਤੇ 
ਆਈ, ਤਾਂ ਨਗਰ ਦੀਆਂ ਇਮਾਰਤਾਂ, ਸਰੋਵਰ ਤੇ ਧਰਮ-ਅਸਥਾਨ ਦੀ 
ਤਿਆਰੀ, ਰੋਜ਼ ਆਉਂਦੇ ਸੈਂਕੜੇ ਹਜ਼ਾਰਾਂ ਸਿੱਖਾਂ -ਦੀ ਰੌਟੀ ਰਿਹਾਇਸ਼ 
ਆਦਿਕ ਦੇ ਬੜੇ ਰੁਝੇਵੇਂ ਭੀ ਪੈ ਗਏ । ਇਹਨਾਂ ਸਾਰੇ ਕੌਮਾਂ ਨੂੰ ਸਿਰੇ 
ਚਾੜ੍ਹਨ ਲਈ ਬੜੀ 'ਮਿਹਨਤ ਦੀ ਲੌੜ ਸੀ -। ਗੁਰੂ ਰਮਦਾਸ ਜੀ ਨੇ 


ਰ ਗੁਰਿਆਈ ਦੇ ਸੱਤੇ ਹੀ ਸਾਲ ਇਹ ਭਾਰੀ ਮਿਹਨਤ ਭੀ ਕੀਤੀ । 


ਰ੍ ਜਦੋ" ਗੁਰੂ ਅਰਜਨ ਸਾਹਿਬ ਗੁਰੂ ਬਣਾਏ ਗਏ, ਤਾਂ ਗੁਰੁ 
ਰਾਮਦਾਸ ਜੀ ਜ਼ਿੰਦਗੀ ਦੇ ਬਾਕੀ ਗਿਣਵੇ' ਦਿਨ ਗੁਜ਼ਾਰਨ ਲਈ ਮੁੜ 
ਬਿਆਸਾ ਦੇ ਕੌਢੇ ਗੋਇੰਦਵਾਲ ਆ ਗਏ । 


ਬਾਬਾ ਪ੍ਰਿਥੀ ਚੰਦ ਜੀ ਨੇ ਰੌਗ ਵਿਚ ਕੁਝ ਭੰਗ ਪਾਈ ਸੀ । ਉਹਨਾਂ 
ਇਹ ਭੁਲੇਖਾ ਖਾਧਾ ਕਿ ਜੇਠਾ ਪੁੱਤਰ ਹੌਣ ਕਰਕੇ ਗੁਰਿਆਂਈ ਮੇਰਾ ਹੱਕ 
ਹੈ । ਗੁਰੂ ਰਾਮਦਾਸ ਜੀ ਨੇ ਬਥੇਰਾ ਸਮਝਾਇਆ ਸੀ, ਪਰ ਪ੍ਰਿਥੀ ਚੰਦ 
ਜੀ ਉਤੋਂ ਕੋਈ ਅਸਰ ਨਾ ਹੋਇਆ । ਉਹ ਇਹ ਗੱਲ ਨਾ ਸਮਝ ਸਕੇ ਕਿ 
ਗੁਰਤਾ ਦੇ ਗੁਣਾਂ ਤੋ ਬਿਨਾ ਗੁਰਤਾ ਉਤੇ ਬਦੋ-ਬਦੀ ਜੱਫਾ ਨਹੀ” ਵੱਜ 
ਸਕਦਾ । ਬਾਬਾ ਪ੍ਰਿਥੀ ਚੰਦ ਜੀ ਨੂੰ ਇਹ ਸੱਚਾਈ ਪਰਖਣ ਦਾ ਮੌਕਾ 
ਦਿੱਤਾ ਗਿਆ । ਗੁਰੂ 'ਰਾਮਦਾਸ ਜੀ ਗੋਇੰਦਵਾਲ ਜਾਣ ਲੱਗੇ ਗੁਰੂ 
ਅਰਜਨ ਸਾਹਿਬ ਨੂੰ ਭੀ ਨਾਲ ਹੀ ਲੈ ਗਏ । ਕੁਝ ਦਿਨ ਗੋਇੰਦਵਾਲ 
ਟਿਕਣ ਪਿਛੋ ਆਪ ੨ ਅੱਸੂ ਸੈਮਤ ੧੬੩੮ ਨੂੰ ਜੌਤੀ ਜੋਤਿ ਸਮਾ ਗਏ । 
ਚੰਦ ਦੇ ਹਿਸਾਬ ਉਸ ਦਿਨ ਭਾਦਰੋ” ਸੁਦੀ ੩ ਸੀ। ੧੫੮੧ ਈਸਵੀ ਦੇ 
ਸਤੰਬਰ ਦੀ ਪਹਿਲੀ ਤਰੀਕ ਸੀ।` 


ਜਨਮ-੨੫ ਅੱਖ ਸੰਮਤ ੧੫੯੧ (੨੪ ਸਤ੍ੰਥਰ ੧੫੩੪) 
ਜੌਤੀ ਜੋਤਿ-੨ ਅੱਸੂ ਸੰਮਤ ੧੬੩੮ (੧ ਸਤੰਬਰ -੧੫੮੧) 
ਕੁੱਲ 'ਉਮਰ-੪੭ ਸਾਲ। - - ਨ 


੨੩੧ 


[| ਹ 1 
ਰ੍ ਘਜਵਾਂ ਕਾਂਤ 
ਗੁਰੂ ਰਾਮਦਾਸ-ਜੀ ਦੀ ਬਾਣੀ- 
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ੩੧ ਰਾਗਾਂ ਵਿਚ ਹੈ । 
ਅਖ਼ੀਰਲਾ ਜੈਜਾਵੇੜੀ ਰਾਗ ਤਾਂ ਸਿਰਫ਼ ਗੁਰੂ ਤੇਗ ਬਹ!ਦਰ ਸਾਹਿਬ ਨੇ 
ਵਰਤਿਆ ਹੈ । ਬਾਕੀ ਰਹੇ ੩੦ ਰਾਗ । ਗੁਰੂ ਨਾਨਕ ਦੇਵ ਜੀ. ਨੇ ੧੯ 
ਰਾਗਾਂ ਵਿਚ ਬਾਣੀ ਲਿਖੀ ਹੈ । ਗੁਰੂ ਅਮਰਦਾਸ ਜੀ ਨੇ ਇਹਨਾਂ ਵਿਚੋ” 
ਦੋ ਰਾਗ ਤਿਲੰਗ ਅੰਤੇ ਤੁਖਾਰੀ ਛਡ ਕੇ ਬਾਕੀ. ੧੭ ਰਾਗਾਂ ਵਿਚ 
ਬਾਣੀ ਲਿਖੀ ਹੈ । ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਲੇ 
ਸਾਰੇ ਰਾਗ ਵਰਤ ਕੇ ੧੧ ਹੋਰ ਰਾਂਗ ਭੀ ਵਰਤੇ ਹਨ, ੩੦ ਰਾਗਾਂ ਵਿਚ 
ਬਾਣੀ ਲਿਖੀ ਹੈ! ਵੇਰਵਾ ਇਉ” ਹੈ : 
(ਉ) ਗੁਰੂ ਨਾਨਕ ਦੇਵ ਜੀ ਦੇ ਵਰਤੇ ਰਾਗ : 
ਸਿਰੀ ਰਾਗ; ਮਾਝ, ਗਉੜੀ, ਆਸਾ, ਗੂਜਰੀ, ਵਡਹੈਸ, ਸੋਰਠਿ, 
ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, 
ਤੁਖਾਰੀ, ਭੈਰਉ, ਬਸਤ, ਸਾਰੰਗ, ਮਲਾਰ ਅਤੋਂ ਪ੍ਰਭਾਤੀ । 
ਅ) ੧੧ ਉਹ ਰਾਗ ਜੌ ਗੁਰੂ ਰਾਮਦਾਸ ਜੀ ਨੇ ਆਪ ਵਰਤੇ ਹਨ : 
ਦੇਵਗੈਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੇਰਾੜੀ, ਗੋੱਡ, 
ਨਟ ਨਰਾਇਣ,ਮਾਲੀਗਉੜਾ,ਕੇਦਾਰਾ,ਕਾਨੜਾ ਅਤੇ ਕਲਿਆਨ । 
ਇਥੋਂ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ 
ਵਿਚ ਭਗਤਾਂ ਦੀ ਬਾਣੀ` ਭੀ ਦਰਜ ਹੈ, ਜੋ ਗੁਰੂ ਨਾਨਕ ਸਾਹਿਬ ਨੇਂ 
'ਉਦਾਸੀਆਂ' ਸਮੇ ਇਕੱਠੀ ਕੀਤੀ ਸੀ । ਉਹ ਭੀ ਰਾਗਾਂ ਅਨੁਸਾਰ ਹੈ । 
ਭਗਤਾਂ ਦੇ ਵਰਤੋਂ ਰਾਗ ਕੱਢ ਕੇ ੫ ਰਾਂਗ ਐਸੇ ਹਨ ਜੋ ਸਿਰਫ਼ ਗੁਰੂ 
ਰਾਮਦਾਸ ਜੀ ਨੇ ਹੀ ਵਰਤੇ ਹਨ, ਹੋਰ ਕਿਸੇ ਨਹੀ" ਵਰਤੇ । 

ਜਿਥੋ” ਤਕ ਰਾਗਾਂ ਦਾ ਸੈਬੋਧ ਹੈ, ਸਿੱਖ ਕੌਮ ਹੇਠ-ਲਿਖੋ ਪੰਜ 
ਰਾਗਾਂ ਲਈ ਗੁਰੂ ਰਾਮਦਾਜ ਜੀ ਦੀ ਸਦਾ ਰਿਣੀ ਰਹੇਗੀ : 


੩੨ 


॥ 


ਦੇਵਗੈਧਾਰੀ,-_ ਬਿਹਾਗੜਾ,--ਬੈਰਾੜੀ, ਨਟ _ ਨਰਾਇਣ ਅਤੇ 
ਕਲਿਆਨ | 

ਗੁਰੂ ਰਾਮਦਾਸ ਜੀ ਦੀ ੩੦ ਰਾਗਾਂ ਵਿਚ ਲਿੱਖੀ ਬਾਣੀ ਦਾ 
ਵੇਰਵਾ ਇਉ” ਹੈ 


ਸ਼ਬਦ $. ੨੪੬ 
ਅਜ਼ਟਪਦੀਆਂ ਰਲਾ ੩੩ 
ਛੱਤ -- ੨੮ 


_ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੨੨੮ 'ਵਾਰਾਂ` ਹਨ । ਇਹਨਾਂ `ਚੋਂ 
ਹੇਠ-ਲਿਖੇ ਰਾਗਾਂ ਵਿਚ ਗੁਰੂ ਰਾਮਦਾਸ ਜੀ ਦੀਆਂ ੮ 'ਵਾਰਾਂ ਹਨ : 
ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, 
ਸੋਰਠਿ, ਬਿਲਾਵਲ, ਸਾਰਗ, _ਕਾਨੜਾਂ । 
ਪਹਿਲੇ ਗੁਰ-ਵਿਅਕਤੀਆਂ ਵਾਂਗ ਸ਼ਬਦ, _ਅਸ਼ਟਪਦੀਆਂ ਅਤੇ 
ਛੱਤਾਂ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਭੀ ਹੇਠ-ਲਿਖੀਆਂ ਉਚੇਚੀਆਂ 
ਬਾਣੀਆਂ ਲਿਖੀਆਂ ਹਨ : 


(੧) ਸਿਰੀ ਰਾਗ ਵਿਚ _`- ___ ਪਹਰੇ, ੧ ਸ਼ਬਦ 

ਰ੍ ੍ - ਵਣਜਾਰਾ, ੧ ਸ਼ਬਦ 
(੨) ਗਉੜੀ ਵਿਚ____ - __ ਕਰਹਲੈਂ, ੨ ਸ਼ਬਦ 
(੩) ਵਡਹੈਸ ਵਿਚ - __ ਘੜੀਆਂ, ੨ ਸ਼ਬਦ . 
ਲ ਮਾਰੂ ਵਿਚ . -_ _ ਸੋਲਹੇ, ੨ ਸ਼ਬਦ 


ਗੁਰੂ ਰਾਮਦਾਸ ਜੀ.ਦੀਆਂ.ਲਿਖੀਆਂ ੮ 'ਵਾਰਾਂ` ਦੀਆਂ ੧੮੩ 
ਪਉੜੀਆਂ ਹਨ, ਜਿਨ੍ਹਾਂ ਦਾ ਵੇਰਵਾ ਇਉ” ਹੈ : 


ਸ਼ਿਰੀ ਰਾਂਗ-੨੧. ਗਉੜੀਂ-੨੯੮ 
ਬਿਹਾਗੜਾ -੨੧. ਵਡਹੈਸ-੨੧ 
ਸੋਰਠਿ _-੨੯ - ਬਿਲਾਵਲ-੧੩. 
ਸਾਰੋਗ- -੩੫ ਕਾਨੜਾ -੧੫ 

ਜੌੜ-੧੮੩ 


੩੩ 


ਹਰੇਕ ਗੁਰੂ-ਵਿਅਕਤੀ ਨੇ ਬਹੁਤ ਸਾਰੇ 'ਸਲੌਕ ਭੀ ਲਿਖੇ 
ਹਨ । ਗੁਰੂ ਅਰਜਨ ਸਾਹਿਬ ਨੇ _ਉਹ ਸਲੋਕ _'ਵਾਰਾਂ' ਦੀਆਂ 
ਪਉੜੀਆਂ ਨਾਲ ਦਰਜ ਕਰ ਦਿੱਤੇ । ਹਰੇਕ ਪਉੜੀ ਦੋ ਨਾਲ ਘੱਟ 
ਤੋਂ ਘੱਟ ੨ਸਲੌਕ । ਗੁਰੂ ਰਾਮਦਾਸ ਜੀ ਦੇ ਇਹਨਾਂ ਸਲੋਕਾਂ ਦਾ ਜੌੜ 


੧੦੫ ਹੈ । ਜਿਹੜੇ ਸਲੌਕ 'ਵਾਰ/' 


ਦੀਆਂ ਪਉੜੀਆਂ ਨਾਲ ਦਰਜ 


ਹੋਣੌ" ਰਹਿ ਗਏ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਤੋਂ ਦਰਜ ਹਨ । 
ਗੁਰੂ ਰਾਮਦਾਸ ਜੀ ਦੇ ਉਹ ਸਲੌਕ ੩੦ ਹਨ । ਰਲਾ ਕੇ ਸਾਰੇ ਸਲੋਕ 


੧੩੫ ਹਨ । 


ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਇਸ ਤਰ੍ਹਾਂ ਇਉ' ਹੋਈ-- 


ਸ਼ਬਦ ਪਾ 


$ 


ਛੜ ਰਣ 


ਅਘ 


ਸਲਕ ਦੇ 


ਵਣਜਾਰਾ 
ਪੌੜੀਆਂ 


੧. ਸਿਰੀ ਰਾਗ 
੨. ਮਾਝ ` 
੩. ਗਉੜੀ 
੪. ਆਸਾਂ. _` 
੫. ਗੂਜਰੀ 


੬. ਦੇਵ ਧਾਰੀ 


੭. ਬਿਹਾਗੜਾ 


੨੪੬ 
` ੨੮ 
__ ੧੩੫ 
- ੧ਸ਼ਬਦ _ 
-੨ ਸ਼ਬਦ 


ਅਸ਼ਟਪਦੀਆਂ ੩੩ 

ਵਾਰਾਂ ਦੀਆਂ ਪਉੜੀਆਂ - ੧੮੩ 

ਪਹਰੇ - ੧ ਸ਼ਬਦ 

_ਕਰਹਲੇ = ੨ ਸ਼ਬਦ 

ਸੋਲਹੇ = ੨ ਸ਼ਬਦ 

ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਤੇ ਛੰਦਾਂ ਦਾ ਵੇਰਵਾ : 

ਰ੍ ਸ਼ਬਦ ਅਸ਼ਟਪਦੀਆਂ ਛੱਤ 
੬ ” ੧ 
੧ ਰਾ 
ਤੀ... - ਇ 
੧੬ (੧੭੧੫) = ੧੪ 
। ਨਦੀ ੬ ਨ 
੬ ਕਾ ਨ 
੬ ਦਾ << 
`੩ ੪ ੨ 


੮. ਵਡਹੰਸ 


੯. ਸੋਰਠਿ ਚ ਨ ਵੀ 


` ੧੦. ਧਨਾਸਰੀ ੧੩ ਨ ੧ 
੧੧. ਜੈਤਸਰੀ ੧੧ ਲਾ 
੧੨. ਟੋਡੀ ੧ ਸਾ ਸਾ 
੧੩. ਬੈਰਾੜੀ ੬ ਸੱਥ ਦਾ 
੧੪. ਤਿਲੰਗ ੨ ੨.ੈ ਦੇ 
੧੫. ਸੂਹੀ ੧੫ ੨ ੬ 
੧੬. ਬਿਲਾਵਲ ੭ ੬ . % 
੧੭. ਗੱਡ ੬ ਸੇ ਨਲ 
੧੮. ਰਾਮਕਲੀ ੬ ਤਤ 
੧੯. ਨਟ ਨਰਾਇਣ ੬ ਕੀ 
੨੦. ਮਾਲੀ ਗਉੜਾ ੬ ਵਰ - 
੨੧. ਮਾਰੂ ੮ ਸਕ 
੨੨. ਤੁਖਾਰੀ << ਲੱਤ _ ੪ 
੨੩. ਕੇਦਾਰਾ ੨ -? ਦਾ 
੨੪. ਭੇਰਉ ੭ ਲੀ ਰਤ 
੨੫. ਬਸੰਤ 9 ੧ << 
੨੬. ਸਾਰੰਗ ੧੩ _ ਨਕ ਇੱ 
੨੭. ਮਲਾਰ ੧ ਹਾ 
੨੮. ਕਾਨੜਾ ੧੨ ੬ ਲ 
੨੯. ਕਲਿਆਨ ੭ ੬ = 
੩੦. ਪ੍ਰਭਾੜ੍ਹੀ 5 ਹੈ ਵੱ 

ਜੌੜ ੨੪੬ ੩੩ ੨੮ 


੩੫ 


ਛੇਵਾਂ ਕਾਂਡ 


ਗੁਰੁ ਰਾਮਦਾਸ ਜੀ ਦੀ ਤਾਲੀਮ 


(ਉ) ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ'- 
(੧) ਨਿਮ੍ਰਤਾ, ਗੋਰੀਬੀ- - 


ਲੌਕ ਆਂਮ ਤੌਰ ਤੇ ਕਿੰਸੇ ਗਉੱ ਦੀ ਖ਼ਾਤਰ ਲੰੜ ਪੈਣ ਤੋ 
ਦੂਜੇ ਅੱਗੇ ਲਿਫ਼ਦੇ ਹਨ, ਪਰ ਜਦੋਂ` ਕਿਸੇ _ਮਰਤਬੇ ਉਤੋਂ ਅੱਪੜ 
ਜਾਂਦੇ ਹਨ, ਤਾਂ ਉਹ ਲਿਫ਼ਣਾ ਉਹਨਾਂ ਨੂੰ ਨ ਭੁੱਲ ਜਾਂਦਾ ਹੈ । ਮਨੁੱਖ 
ਕੋਠੇ ਉਤੇ ਚੜ੍ਹਨ ਲਈ ਪਉੜੀ ਵਲ ਮੂੰਹ ਕਰ ਕੇ ਪਉੜੀ ਦੇ ਇਕ 
ਇਕ ਡੰਡੇ ਨੂੰ ਹੱਥ ਪਾਈ ਜਾਂਦਾ ਹੈ, ਪਰ ਜਦੋ ਅਖ਼ੀਰਲੇ ਡੰ ਡੇ ਉਤੋਂ 
ਪੈਰ ਰੱਖ ਕੇ ਉਹ ਕੋਠੇ ਉਤੇ ਜਾ ਪਹੁੰਚਦਾ ਹੈ, ਤਾਂ ਪਉੜੀ ਵਲ ਉਸ ਦੀ 
ਪਿੱਠ ਹੋ ਜਾਂਦੀ ਹੈ । ਇਹੀ ਹਾਲ ਇਸ ਦਾ ਹੁੰਦਾ ਹੈ ਰੋਜ਼ਾਨਾ ਜੀਵਨ 
ਵਿਚ । ਨਿਮਰਤਾ ਵਲ ਮੂੰਹ ਉਤਨਾ ਚਿਰ, ਜਿਤਨਾ ਚਿਰ . ਚੌਧਰ ਨਹੀ” 
ਮਿਲੀ । ਚੌਧਰ ਮਿਲਦਿਆਂ ਹੀ ਤ੍ਰੰ ਕੌਣ ਤੋਂ ਮੈ" ਕੋਣ ? ਜਗਤ ਵਿਚ 
ਬੜੇ ਹੀ ਵਿਰਲੇ ਹੁੰਦੇ ਹਨ ਜੋ ਮਰਾਤਬੇ ਉਤੋਂ ਪਹੁੰਚ ਕੇ ਨਿਮ੍ਰਤਾ-ਸੁਭਾਵ 
ਨਹੀ” ਛੱਡਦੇ । 
ਗੁਰੂ ਰਾਮਦਾਸ ਜੀ. ਦੋ ਜੀਵਨ ਵਿਚ ਅਸੀ ਵੇਖ ਆਏਂ ਹਾਂ 
ਕਿ ਦੂੰਨੀਆ ਵਾਲੇ ਸਾਕੋ' ਗੁਰੂ ਅਮਰਦਾਸ ਜੀ ਦੇ ਜ਼ਵਾਈ ਹੁੰਦਿਆਂ 
ਭੀ ਹੱਦੇ ਦਰਜੇ ਦੇ ਗਰੀਬੀ ਸੁਭਾਵ ਨਾਲ ਸਤਿਗੁਰੂ ਜੀ ਦੀ ਦੱਸੀ 
ਹਰੇਕ ਸੇਵਾ ਕਰਦੇ ਰੱਹੇ । ਗੁਰੂ ਬਣ ਕੇਂ ਭੀ ਇਸ ਸੁਭਾਵ ਵਿਚ ਰਤਾ 
ਭੀ ਫ਼ਰਕ ਨਾ ਪਿਆ । ਸਿੱਖਾਂ `ਵਾਸਤੇ ਨਿਮ੍ਰਤਾ ਤੇ ਮਿਠਾਸ ਦੇ 


ਯ੍ਰਲਲਾਂ 


੩੬ 
[ਪਾ 


੨ 


_ 


ਨ 


1. 


. 


ਪੁਰਨੇ ਸਦਾ ਹੀ ਪਾਂਏ ਰਹੇ । ਇਤਿਹਾਸ ਵਿਚ ਜ਼ਿਕੰਰ ਆਂਉ'ਦਾ' ਹੈ 
ਕਿ.ਇਕੇ ਵਾਰ੍ੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸਿਰੀ 
ਚੰਦ;ਜੀ ਬਾਰਠ ਤੋ ਇਹਨਾਂ ਦੇ ਦੇਰਸ਼ੱਨ ਕਰਨ” ਆਏ । ਪਿੰਡ ਬਾਰੇਠ 


ਜ਼ਿਲਾ ਗੁਰਦਾਸਪੁਰ ਵਿਚ ਹੈ. 1. ਪਠਾਨਕੋਟ `ਤੋ“ ਉਰ਼ਲਾਂ ਰੇਲਵੇ 


ਸਟੇਸ਼ਨ ਸਰਨਾ ਹੈ, ਸਰਨੇ ਤੋਂ ਪਹਾੜ ਪਾਸੇ ਵਲ ਬਾਂਰਠ ਪੰਜ ਛੇ ਮੀਲਾਂ 
ਦੀ ਵਿੱਥ ਉਤੇ ਰਾਂਵੀ ਦੇ ਕੰਢੇ ਤੇ ਹੈ । ਗੁਰੂ ਰਾਮਦਾਸ ਜੀ ਨੇਂ ਸੁਣਿਆ 
ਕਿ ਬਾਬਾ ਜੀ ਆ ਰਹੇਂ ਹਨ । ਅੱਗੋਂ-ਵਾਂਢੀ `ਲੈਣ ਗਏ । ਬਾਬਾ ਜੀ 


ਦੀ ਕਾਫ਼ੀ ਲੰਮੀ ਉਮਰ_ ਹੋ ਚੁਕੀ `ਸੀ, ਸੱਤਰ ` ਸਾਲਾਂ ਤੋ" ਟੱਪ ਚੁਕੋ 


ਹੋਏ ਸਨ । ਸਤਿਗੁਰੂ ਜੀ ਨੇ ਆਪਣੀ _ ਹੱਥੀ“ ਉਹਨਾਂ ' 'ਦੀਆਂ ਲੱਤਾਂ 
ਘੁੱਟੀਆਂ, ਚਰਨ ਦਬਾਏ । ਗੁਰੂ ਰਾਮਦਾਸ ਜੀ ਦੀ ਦਾੜ੍ਹੀ ਬਹੁਤੇ ਲੰਮੀ 
ਸੀ । ਬਾਬਾ ਸਿਰੀ ਚੰਦ ਜੀ-ਵੇਖਕੇ ਮੁਸਕਰਾ ਪਏ, ਅਤੇ ਪੁੱਛਣ ਲੱਗੇ 
ਇਹ ਦਾੜ੍ਹੀ ਤੁਸਾਂ ਇਤਨੀ 'ਲੰਮੀ- ਕਿਉ“ ਵਧਾਈ ਹੋਈ' ਹੈ? ਗੁਰੂ 
ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਤੁਹਾਡੇ ਵਰਗੇ ਮਹਾਂ ਪੁਰਖਾਂ ਦੋ _ 
ਚਰਨ ਝਾੜਨ ਲਈ:। ਇਹ ਆਖ ਕੇ ਸੱਚਮੁੱਚ ਹੀ ਆਪਣੀ ਦਾੜ੍ਹੀ ਨਾਲ _ 
ਸਦ ਦਿ 


(੨) ਖਾਲਕੁ ਖਲਕ ਮਹਿ- . ਲੀ ਤੁ 


ਹਰ ਰਿ ਸਿੱਖ ਭੋਈ ਹੰਦਾਲ ਸੇਵਾ ` ਕਰਿਆ 
ਕਰਦਾ ਸੀ । ਭਾਈ ਹੈਦਾਲ ਜੰਡਿਆਲਾ (ਜ਼ਿਲਾ _ ਅੰਮ੍ਰਿਤਸਰ). ਦਾ 
ਰਹਿਣਾ ਵਾਲਾ ਸੀ । ਦਿਨ ਰਾਤ ਲੰਗਰ ਦੀ 'ਸੋਂਵਾ ਤੋਂ` ਛੁੱਟ ਇਸ ਦ' 
ਹੋਰ ਕੋਈ ਸ਼ੁਗਲ ਨਹੀ' ਸੀ 1 ਲੰਗਰ ਦਦੀ _ਸੋਵਾ -ਅਤੇਲੰਗਰ ਵਿਚ ਆਏ 
ਸਿੱਖਾਂ ਦੀ ਸੇਵਾ ਵਿਚ ਹੈਦਾਲ ਇਤਨਾ ਮਸਤੇ ਰਹਿੰਦਾ ਸੀ ਕਿ ਇਸ ਨੂੰ 
ਸਤਿਗੁਰੂ ਜੀ ਦੇ ਦੀਵਾਂਨ ਵਿਚ ਜਾਣ ਦੀ ਭੀ ਕਦੇ ਘੱਟ`ਹੀ` ਵੇਹਲ 
ਮਿਲਦੀ ਸੀ ਉਵ ਹੱਥ ਸੋਵਾ ਵਿਚ :ਅਤੇ ਸੁਰਤ` ਗੁਰ-ਚਰਨਾਂ. /ਵਿਚ` । 
ਚੇਨ ਚੜ੍ਹਿਆ ਹੋਇਆ ਰੱਸ਼ਨ ਹੋ ਹੀ ਪੈਣਾ ਹੋਇਆ । ਭ'ਈ -ਹੰਦਾਲ ਦੀ 


- ਛੋ? 


ਸੋਭਾਂ ਦੀ ਸੁਗੰਧੀ ਗੁਰੂ ਰਾਮਦਾਸ ਜੀ ਤੱਕ ਭੀ -ਜਾਂ ਅੱਪੜੀ । ਹੈਦਾਲ ਤਾਂ 
'ਕਦੇ ਕਦਾਈ” ਹੀ'ਦੀਵਾਨ ਵਿਚ `ਆਉ'ਦਾ ਸੀ; ਸਤਿਗੁਰੂ ਜੀ ਆਪ 
` ਹੀ ਇਕ ਦਿਨ ਉਸ ਨੂੰ ਵੇਖਣ ਲਈ . ਲੰਗਰ _ਵਿਚ ਆਂ ਗਏ । ਹੰਦਾਲ 
-ਉਸ ਵੇਲੇ ਆਟਾ ਗਨ ਰਿਹਾ ਸੀ ।' ਉਸ ਨੂੰ ਪਤਾ ਹੀ ਤਦੋਂ ਲੱਗਾ, 
` ਜਦੋਂ ਸਤਿਗੁਰੂ ਜੀ.ਸਿਰ'ਉਤੇਂ ਹੀ ਜਾ ਪਹੁੱਚੇ 4 'ਹੈਦਾਲ ਨੂੰ ਮੌਕਾ ਨਾਂ 
ਮਿਲ ਸਕਿਆਂ.ਕਿ ਹੱਥ ਧੋ ਲਏ । ਆਟੇ .ਨਾਲ ਲਿੱਝੜੇ ਹੱਥਾਂ ਨਾਲ 
ਗੁਰੂ-ਚਰਨਾਂ ਉੱਤੇ ਨਮਸਕਾਰੇ ਕਰਨ _ ਵਿਚ ਉਸ ਨੇ ਸਤਿਗੁਰੂ ਦੀ 
ਨਿਰਾਦਰੀ ਸਮਝੀ । ਲਿੱਬੜੇ 'ਹੋਏ ਹੱਥ ਹੈਦਾਲ ਨੇ ਪਿੱਠ ਪਿੱਛੇ ਕਰ 
ਲਏ, ਅਤੇ ਗੋੌਡਿਆਂ-ਥਾਰ `ਹੋ'ਕੇ `ਉਹ. ਸਤਿਗੁਰੂ ਜੀ ਦੇ ਚਰਨਾਂ: 'ਉਤੇ 
“ਢਹਿ ਪਿਆ 1£ਉਸ ਦਾ ਇਹ ਅਨੋਖੇ ਢੰਗ' ਦਾ ਸਤਕਾਰ. ਵੇਖ _ਕੇ 
ਗੁਰੂ ਰਾਂਮਦਾਂਸ ਜੀ ਹੱਸ, ਪਏ' ।. ਹੈਂਦਾਲ੭ਦਾ ਉੱਚਾ _ ਜੀਵਨ ਵੇਖ ਕੇ 
`ਉਸ ਨੂੰ ਸਿੱਖਧਰੰਮ ਦਾ ਪੰਓੰਚਾਂਰਕ ਘੁਕੱਰਰ ਕਰ _ਦਿੱਤੋ _ਨੇ । 
“ਪਰਮਾਤਮਾ ਨੂੰ: ਬੰਦਿਆਂ ਵਿਚ_ ਵੇਖਣਾ-ਸਿੱਖ ਧਰਮ- ਦਾ ਇਹ ਇਕ 
ਅੱਤ ਜ਼ਰੂਰੀ 'ਨਿਯਮ ਹੈ ਨਿਸ਼ਕਾਮ ਸੇਵਾ ਭੀ. ਤਦੋ ਹੀ-ਕੀਤੀ ਜਾਂ 
ਸਕਦੀ ਹੈ, ਜਦੋ ਆਪਣੇ ਅੰਦਰ ਵੱਸਦਾ` ਅਕਾਲ ਪੁਰਖ -ਸਭਨਾਂ ਵਿਚ 
ਦਿੱਸੇ । ਇਸ ਨਿਸ਼ਾਨੇ ਨੂੰ ਸਾਹਮਣੇ ਰੱਖਣ ਵਾਲਾ ਸੇਵਕ ਹੀ ਧਰਮ ਦਾ 
` ਪਰਚਾਰਕ ਬਣ ਸਕਦਾ ਹੈ । ਧਰਮ ਦੀਆਂ ਨਿਰੀਆਂ ਜ਼ਬਾਂਨੀ ਜ਼ਬਾਨੀ 
ਹਿਤ ਰਿ ੍ 


(੩) ਗੁੰਰੂ ਦਾ ਸਤਕਾਰ- ਗੀ 


. ਮੂੰਹ ਦੇ ਬੋਲੇ  ਹੋਏ'ਬੋਲ ਸਹਿਜ ਸੁਭਾਇ ਮਨੁੱਖ ਦੋ :ਆਂਪਣੇ 
ਜੀਵਨ ਉਤੇ ਅਸਰ ਪਾਈ ਜਾਂਦੇ ਹਨ । ਜਿਹੜਾ ਬੈਦਾ ਝਾਕਾ 'ਲਾਹ ਕੋ 
ਆਪਣੇ ਕਿਸੇ ਬਜ਼ੁਰਗ 'ਨਾਲ“ਫਿੱਕੇ` ਬੋਲ ਬੋਲਣ ਲੱਗ ਪੈਦਾ ਹੈ, 
ਉਸ ਦੇ ਦਿਲ ਵਿਚੋ ਉਸ 'ਦਾ੮ ਆਦਰ-ਸਤਕਾਰ ਭੀ ਸਹਿਜੇ ਸਹਿਜੇ 
-ਉੱਡਦਾ ਜਾਂਦਾ ਹੈ । 'ਇਸੇ ਤਰ੍ਹਾਂ ਜੇ ਕਿਸੇ ਦੇ 'ਕੈਨ ਆਂਪਣੇ ਕਿਸੇ 


੩੮ 


ਗਮ 


ਬਜ਼ੁਰਗ ਬਾਰੇ ਨਿਰਾਦਰੀ ਦੇ ਬਚਨ ਸੁਣਨੇ ਗਿੱਝ ਜਾਣ, ਤਾਂ ਉਸ ਬਜ਼ੁਰਗ 
ਦਾ ਸਤਕਾਰ ਮਨ ਵਿਚੋ ਮਿਟਦਾ ਜਾਂਦਾ ਹੈ । 

ਜੇ ਸਿੱਖ ਦੇ ਹਿਰਦੇ ਵਿਚ ਗੁਰੂ ਵਾਸਤੇ ਸਤਕਾਰ ਨਾਂ ਰਹੇਂ, 
ਤਾਂ ਗੁਰੂ ਦੇ ਉਪਦੇਸ਼ ਅਤੇ ਗੁਰੂ ਦੇ ਜੀਵਨ_ਤੋ` ਸਿੱਖ _ਕੋਈ ਲਾਭ 
ਨਹੀਂ“ ਉਠਾਂ ਸਕਦਾ । ਕੁਦਰਤ ਦਾ ਇਹ ਇਕ ਅਟੱਲ ਨਿਯਮ ਹੈ । 
ਗੁਰੂ ਰਾਮਦਾਂਸ ਜੀ ਦੇ ਜੀਵਨ ਵਿਚ” ਸਿਲੀ ਹੋਈ ਇਹ' ਸਿੱਖਿਆ ਸਿੱਖ 
ਵਾਸਤੇ ਸਦਾ ਚਾਨਣ-ਮੁਨਾਰਾਂ ਬਣੀ ਰਹੇਗੀ । 

ਇਤਿਹਾਸ ਵਿਚ ਜ਼ਿਕਰ ਆਉਦਾ ਰੈ ਕਿ` ਇਕ ਮੰਗਤਾ 
ਫ਼ਕੀਰ ਗੋਇੰਦਵਾਲ ਵਿਚ ਰਹਿੰਦਾ ਸੀ । ਜਦ _ਕਦੇ . ਉਹ ਆਟਾ 
ਆਦਿਕ ਮੰਗਣ ਲਈ ਗੁਰੂ-ਦਰ ਤੇ ਆਉਂਦਾ ਸੀ, ` ਤਾਂ ਸਿੱਖਾਂ ਨੂੰ 
ਸੁਣਾ ਸੁਣਾ ਕੇ ਸਤਿਗੁਰੂ ਜੀ ਦੀ ਸ਼ਾਨ ਵਿਚ ਕੁਬੋਲ ਬੋਲਦਾ ਸੀ। ਜੇ 
ਕੋਈ ਸਿੱਖ ਅੱਗੋ” ਉਸ ਫ਼ਕੀਰ ਨਾਲ _ਗਾਲ੍ਹ-ਮੰਦਾ ਹੋਣ ਲੱਗੇ, 
ਤਾਂ ਗੁਰੂ ਅਮਰਦਾਸ ਜੀ ਵਰਜ ਦਿਆ ਕਰਦੇ ਸਨ । ਆਖ਼ਰ 
ਖਚ੍ਵੇ-ਪਨ ਦਾ ਇਲਾਜ ਖਰ੍ਹਵਾ-ਪਨ ਤਾਂ ਹੈਂ ਹੀ ਨਹੀਂ” । (ਗੁਰੂ) 
ਰਾਮਦਾਸ ਜੀ ਉਸ ਫ਼ਕੀਰ ਨੂੰ ਬੜੇ ਪਿਆਰ ਨਾਲ ਸਮਝਾਣ ਦਾ ਜਤਨ 
ਕਰਦੇ ਰਹੇ, ਪਰ ਉਹ ਫਿਰ ਭੀ ਨਾਂ ਟਲਿਆ । 'ਟਲਦਾ ਭੀ ਕਿਵੇ” ? 
ਗੁਰੂ ਅਮਰਦਾਸ ਜੀ`ਦੇ ਲੰਗਰ ਦੀ ਮਰਯਾਦਾ ਤੋਂ” ਖਿੱਝੇ ਹੋਏ' 
ਜਾਤ-ਅਭਿਮਾਨੀਆਂ ਦੀ ਚੁੱਕਣਾ ਸੀ । ਇਕ ਦਿਨ ਗੁਰੂ ਅਮਰਦਾਸ 
ਜੀ ਨੌ (ਗੁਰੂ) ਰਾਮਦਾਸ ਜੀ ਨੂੰ ਸੋਨੇ ਦੇ ਦੇ .ਕੱੜੇ ਦਿੱਤੇ । (ਗੁਰੂ) 
ਰਾਮਦਾਸ ਜੀ ਇਕ ਕੜਾ ਉਸ ਫ਼ਕੀਰ ਨੂੰ ਦੇ ਆਏ ਅਤੇ..ਉਸ ਨੂੰ 
ਸਮਝਾ ਦਿੱਤੋ ਨੇ ਕਿ ਮਹਾਂ ਪੁਰਖਾਂ ਦੀ ਨਿੰਦਿਆ ਨਹੀ“ ਕਰਨੀ 
ਚਾਹੀਦੀ । ਫ਼ਕੀਰ ਦੋ ਜ਼ਾਰ ਦਿਨਾਂ ਲਈ ਕੁਬੋਲਾਂ ਤੋਂ ਹਟਿਆ ਰਿਹਾ । 
ਪਰ ਤੱਪੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਦੀ ਚੁੱਕ-ਵਿੱਚ ਆਕੇ ਫਿਰ 
ਉਹੀ ਰਵੱਈਆ ਫੜ ਲੱਇਓ ਸੂ । (ਗੁਰੂ) -ਰਾਮਦਾਂਸ ਜੀ ਨੇ ਦੂਜਾ ਕੜਾ 
ਭੀ'ਉਸ ਨੂੰ ਦੋ.ਦਿੱਤਾ ਅੱਤੇਂ ਉਹ ਪੰਜ ਸੱਤ ' ਦਿਨ ਚੁੱਪ ` ਰਿਹਾ.`। ਫਿਰ 


੩੯ 


ਉਹੀ ਦੁਰਬਚਨ । ਗੁਰੂ ਰਾਮਦਾਸ ਜੀ ਫਿਰ ਉਸ ਨੂੰ ਕੁਝ ਹੋਰ ਰਿ 
ਦੇ ਕੇ ਖਰ੍ਵੇ ਬੋਲਾਂ ਤੋਂ ਰੋਕਣ ਲੱਗੇ । ਗੁਰੂ ਅਮਰਦਾਸ ਜੀ ਨੂੰ 

ਲੱਗਾ ਤਾਂ ਉਹਨਾਂ ਸਮਝਾਇਆ ਕਿ ਪੈਰਾਂ ਹੇਠ ਰੁਲਦੇ ਬੰਦਿਆਂ ਦਿ 
ਮਨੁੱਖਤਾ ਦਾ ਅਹਿਸਾਸ ਪੈਂਦਾ ਕਰਨ ਲਈ ਅਸਾਂ ਲੰਗਰ `ਦੀ 
ਮਰਯਾਦਾ 'ਜ਼ਰੂਰ ਜਾਰੀ ਰੱਖਣੀ ਹੈ । ਉੱਚ-ਜਾਤੀ ਵਾਲਿਆਂ ਨੇ ਭੰ 
ਆਪਣੀ ਹਰਦੀ ਬਾਜ਼ੀ ਵੇਖ ਕੇ ਜ਼ੌਰ ਲਾਣਾ ਹੈ, 'ਅਤੇ ਇਸ .ਭੁੱਲੜ 
ਮੰਗਤੇ ਵਰਗੇ ਕਈ ਬੰਦੇ ਪ੍ਰਰਨੇਂ ਹਨ ਜੰ. ਸਾਨੂੰ ਖਰੂਵੇ ਬੋਲ- ਬੋਲਣ । 
ਪਰ ਸਾਡਾ ਵਿਗਾੜ :ਕਰਨ ਦੇ ਥਾਂ,. ਇਹ_ ਫ਼ਕੀਰ_ ਸਾਡੀ ਸਹਾਇਤਾ 


ਕਰ .ਰਿਹਾ ਹੈ, ਸਾਨੂੰ ਜਾਚ ਸਿਖਾ ਰਿਹਾ ਹੈ ਕਿੰ ਅਸੀ, ਰਿ 


ਖਰ੍ਹ ਵਾ-ਮਨ ਸਹਾਰੀਏ ਅਤੇ ਖਿੱਝ ਤੋ ਬਚੇ ਰਹੀਏ 1“ 
ਬ੍ਰਾਹਮਣ ਦੇ ਰਸੂਖ਼ ਉਤੇ ਕਾਰੀ ਚੋਟ-- 


ਹਰੇਕ ਹਿੰਦੂ-ਘਰਾਣੇ ਦੇ ਸਧਾਰਨ ਰੋਜਾਨਾ ਜੀਵਨ _ਵਿਚ 


ਕਈ ਐਸੇ.ਸਮੇ ਆਉਦੇ ਹਨ, ਜਦੋ” ਬ੍ਰਾਹਮਣ ਦੀ ਸੇਵਾ-ਪੂਜਾ ਆ 


ਬਿਨਾ ਸਰ ਨਹੀਂ.ਆਉ'ਦੀ 1. ਸ਼ਾਸਤ੍ਰਾਂ, ਦੀ ਦੱਸੀ ਮਰਯਾਦਾ ਅਨੁਸਾਰ 


ਉਹਨਾਂ ਸਮਿਆ. ਤੇ ਘਰਾਣੇ ਦੇ ਬ੍ਰਾਹਮਣ ਨੇ ਆ ਕੋ-ਹੀ ਭਾਈਚਾਂਰਕ 
ਰਸਮਾਂ ਸਿਰੇ ਚੜ੍ਹਣੀਆਂ ਹੁਦੀਆਂ ਹਨ । (ਜਿੱਚੇ ਸਫੇ ਤੋ 'ਘੇ ਚਾਰ 


ਸਮੇ ਆਉਦੇ ਹਨ- ' 
੮ ਘਰ ਵਿਚ ਬੇ ਚਂ ਦਾ ਜਮਣ। 
_ ੩.ਵਿਆਜ਼1 -- ` ਹਦ 
_. ੪..ਮਿਰੜਕ;. ਸੈਸ਼ਕਾਰ- -_ਪਿੰਡ ਭਰਾਣੇ, ਰਿ 
ਹਰਿਦੁਆਰ ਤਾਰਨੇ ਆਦਿਕ .-;. - ਰ੍ 
ਰਿ ਜਦੋਂ“ ਕਿਸੇ. ਹਿੰਦੂ-ਘਰ ਵਿਚ ਕੋਈ ਬਾਲ ਜੰਮੇ, ਤਾਂ 


੩ ਦਿਨਾਂ ਲਈ ਘਰ ਵਿਚ ' ਸੂਤਕਾ ਦੀ, ਅਪਵਿੱਤਰਤਾ ਹੌ ਸਿ 


੪੦. 


੨ # 


ਤੇਰ੍ਹਵੇ' ਦਿਨ ਪ੍ਰਸੂਤਾ ਇਸਤ੍ਰੀ ਚੌਕੇ ਚੜ੍ਹਦੀ ਹੈ, ਉਸ ਦਿਨ ਜ਼ਰੂਰੀ ਹੈ ਕਿ 
ਘਰ ਦੇ ਬਾਹਮਣ ਜਾਂ ਬ੍ਰਾਹਮਣੀ ਨੂੰ ਭੋਜਨ ਖੁਆਇਆ ਜਾਂਏ । 

(੨) ਕੁਦਰਤੀ ਜਨਮ ਤੋਂ ਇਲਾਵਾ ਹਰੇਕ ਹਿੰਦੂ ਨੂੰ ਖ਼ਾਸ 

- ਉਮਰੇ ਧਾਰਮਿਕ ਮੰਡਲ ਵਿਚੋ ਭੀ ਜਨਮ ਲੈਣਾ ਪੈਦਾ. ਹੈ, ਜਨੇਊ ਪਾਣਾ 
ਪੌਦਾ ਹੈ ।-ਇਹੈ ਜਨੇਊ ਦੀ ਮਰਯਾਦਾਂ ` ਬ੍ਰਾਹਮਣ, ਖੱਤ੍ਰੀ ਅਤੇ ਵੈਸ਼ 
ਵਾਸਤੇ ਜ਼ਰੂਰੀ ਹੈ 4 ਸ਼ੂਦਰ ਨੂੰ ਜਨੰਊ ਪਾਣ ₹ ਦਾ ਅਧਿਕਾਰ ਨਹੀ” ਹੈ :1 
ਜਨੇਊ ਪਾਣਸੋਮੇ ਘਰ ਦੇ ਪੁਰੋਹਤ ਦੀ ਸੈਵਾਂ-ਪੂਜਾ. ਜ਼ਰੂਰੀ _ ਉਹੀ 
ਜਨੇਊ ਪਵਾ ਸਕਦਾਂ ਹੈ। ਰਾ ਭ 

(੩) ਵਿਆਹ ਦੀ ਮਰਯੇਦਾ ਭੀ ਬ੍ਰਾਹਮਣ ਦੇ ਵਜੋਲੇ ਤੋਬਾ 
ਹਿੰਦੂ-ਘਰਾਂ ਵਿਚ ਕੀਤੀ ਨਹੀ ਜਾ ਸਕਦੀ। __- ' 

(੪) ਮਿਰਤਕ `ਸੈਸਕਾਰ--ਜਦੋ' ਕੋਈ ਹਿੰਦੂ ਪਰਣੀ ਮਰਦਾ ਹੈ, _ 
ਤਾਂ ਉਸ ਦੇ ਸਰੀਰ ਦਾ ਸਸਕਾਰ, ਦਸੀ” ਦਿਨੀ” ਕਿਰਿਆ, _ਉਸ . ਦ਼ 
ਫੁੱਲ ਹਰਿਦੁਆਰ ਰੰਗਾ. ਵਿਚ ਪਾਠੇ-ਇਹ ਕੋਈ ਭੀ ਮਰਯਾਂਦਾ ਬ੍ਰਾਂਹਮਣ 

% ਦੀ ਸਹਾਇਤਾ ਤੋ ਬਿਨਾ ਨਹੀਂ“ ਰੋ ਸਕਦੀ। __! ਰ੍ 
ਜੇਂ ਕੋਈ ਹਿੰਦੂ ਇਹੇਨਾਂ 'ਵਿਚੋ' ਕਿਸੇ ਮਰਯਾਦਾ `ਢਾਂ ਉਲੰਘਣ 

ਕਰ ਬਹੇ, ਤਾਂ ਉਸ ਨੂੰ ਤੁਰਤ ਬਰਾਦਰੀ ਨਾਲੋ” ਨਿਖੇੜ ਦਿੱਤਾ ਜਾਂਦਾ 
,_ਹੈ, ਉਸ ਨਾਲ ਖਾਣ-ਪੀਣ ਦੀ ਵਰਤੋਂ ਬੰਦੇ ਕਰ' ਦਿੱਤੀ ਜਾਂਦੀ ਹੈ, 
ਮਰਨੇ-ਪਰਨੇ ਤੇ ਕੋਈ ਹਿੰਦੂ ਭਰਾ. ਉਸ ਨਾਲ ਭਾਈਚਾਰਕ ਸਾਂਝੇ ਨਹੀ” 

ਰੱਖ ਸਕੇਗਾ । ਇਹਨਾਂ ਬੰਦਸ਼ਾਂ ਦੇ ਆਸਰੇ .ਹੀ ਤਾ ਹਿੰਦੂ-ਕੌਮ ਦੇ ਸਿਚ” 

ਬ੍ਰਾਹਮਣ ਦੀ ਬੇ-ਫ਼ਿਕਰ ਰੋਜ਼ੀ ਬਣੀ ਰਹਿੰਦੀ ਹੈ। ਇੰਦ 5 

ਗੁਰੂ ਨਾਨਕ ਦੇਵ ਜੀ ਨੌ ਹਿੰਦੂ-ਜਨਤਾ ਦੇ ਮੋਢਿਆਂ ਤੋ 
ਗ਼ੁਲਾਮੀ ਦਾ ਇਹ ਜੂਲਾ ਉਤਾਰਨਾ ਸ਼ੁਰੂ ਕਰ ਦਿੱਤਾ । ਜਦ ਮਾਪਿਆਂ 
ਨੇ ਉਹਨਾਂ ਨੂੰ ਜਨੇਊ ਪਵਾਣ ਦੀ ਕੌਸ਼ਸ ਕੀਤੀ, ਸਤਿਗੁਰੂ ਜੀ ਨੇਂ 
ਇਨਕਾਰ ਕਰ ਦਿੱਤਾ । ' ਸੂਤਕ ਦੇ ਭਰਮ-ਜਾਲ ਨੂੰ ਭੀ ਖੁਲ੍ਹੇ ਲਫ਼ਜ਼ਾਂ 
_ਵਿੱਚ ਤੋੜਿਆ ਕਿ ਜੋ ਜੰਮਣ ਮਰਨ ਦੇ ਵਹਿਮ ਕੀਤੇ ਗਏ, ਤਾਂ ਹਰੇਕ 


੪੧ ' 


ਪਟ ਵਿਦ ਟਰ ਵੇਲੇ ਹੀ ਸੂਤਕ ਇਆ ਰਹਿੰਦਾ ਹੈ, ਕਿਉ”ਕ ਹੋਰ ਤਾਂ 
ਹੋਰ, ਹਰ ਵੇਲੋਂ ਦੀ ਵਰਤਣ ਵਾਲੀ ਸ਼ੈ ਪਾਣੀ ਵਿਚ ਹੀ ਅਨੇਕਾਂ ਜੀਅ 


ਜੋਤ ਹਨ । 
ਮਿਰਤਕ ਸੈਸਕਾਰ ਦੀਆਂ ਬੈਦਸ਼ਾਂ ਵਲੋਂ” ਗੁਰੂ ਅਮਰਦਾਸ ਜੀ ਨੇ 2 

ਸਿੱਖਾਂ ਨੂੰ ਅਜ਼ਾਂਦ ਕਰ ਦਿੱਤਾ, ਅਤੇ ਆਖਿਆ ਕਿ. ਮਰਦੇ ਪ੍ਰਾਣੀ ਦੀ .. 

ਤਲੀ ਉਤੇ ਦੀਵਾ ਜਗਾਂਣਾ, ਪਿੰਡ ਭਰਾਣੇ, ਕਿਰਿਆ ਕਰਨੀ, ਉਸੇ ਦੋ 

ਫੁੱਲ ੮ਰਿਦੁਆਰ ਲੈ ਜਾਣੇ- ਅਜਿਹੀ ਕਿਸੇ ਮਰਯਾਦਾ ਦੀ ਸਿੱਖ ਨੂੰ ਨੂੰ ਲੜ 

ਨਹੀ' ਹੈ । ਸਤਸੰਗ ਕਰੋ, ਬਾਣੀ ਪੜ੍ਹੋ ਅਤੇ ਪ੍ਰਝੂ-ਚਰਨਾਂ ਵਿਚ ਅਰਦਾਸ 

_ ਕਰੋ । ਕਿਸੇ ਖ਼ਾਂਸ ਸ਼੍ਰੋਣੀ ਦੇ ਮਨੁੱਖ ਦਾ ਕੋਈ ਠੇਕਾ ਨਹੀਂ” ਹੈ, ਹਰੇਕ ਸਿੱਖ 

-_ ਆਪ ਹੀ ਇਹ ਸਾਰੇ ਉੱਦਮ ਕਰ ਸਕਦਾ ਹੈ। . __ 

___ ਵਿਆਹ ਵੇਲੋਂ ਦੀ ਬ੍ਰਾਹਮਣ ਦੀ :ਮੁਥਾਜੀ ਗੁਰੂ ਰਾਮਦਾਸ ਜੀ 

ਨੇ ਦੂਰ ਕਰ ਦਿੱਤੀ । ਵਿਆਹ ਵੇਲੋਂ ਜਿਹੜੀਆਂ ਚਾਰ ਲਾਵਾਂ ਵੇਦੀ 

ਗੱਡ ਕੇ ਬ੍ਰਾਹਮਣ ਆ ਕੋ ਕਰਾਂਦਾ ਸੀ ਅਤੇ ਵੇਦ-ਮੰਤ ਆਦਿਕ ਪੜ੍ਹਦਾ _ 

ਸੀ, ਉਹ ਚਾਰ ਲਾਵਾਂ ਪੜ੍ਹਨ ਦਾ ਅਧਿਕਾਰ ਗੁਰੂ ਰਾਮਦਾਸ ਜੀ ਨੰ 

ਹਰੇਕ ਸਿੱਖ ਨੂੰ ਦੇ ਦਿੱਤਾ। ਸੂਹੀ ਰਾਗ ਵਿਚ ਉਹਨਾਂ ਇਕ 'ਛੰਤ' ਚਾਰ 

- ਪਉੜੀਆਂ ਵਾਲਾ ਲਿਖ ਦਿੱਤਾ, ਜੋਂ ਵਿਆਹਾਂ ਸਮੇ ਸਿੱਖ ਪੜ੍ਹਦੇ ਹਨ, 

ਅਤੇ ਕਿਸੇ ਗੱਲੋਂ" ਬ੍ਰਾਹਮਣ ਦੇ ਮੁਥਾਜ ਨਹੀ" ਰਹਿੰਦੋ। - . ਰ੍ 
ਇਸ ਤਰ੍ਹਾਂ ਸਹਿਜੇ ਸਹਿਜੇ ਸਿੱਖ-ਜਨਤਾ ਬ੍ਰਾਹਮਣ ਦੇ ਜੂਲ 

ਹੇਠੋਂ ਨਿਕਲਦੀ ਗਈ, ਅਤੇ ਸਿੱਖ-ਧਰਮ ਹਿੰਦੂ ਰੇਸਮਾਂ-ਰੀਤਾਂ ਤੋ ਵੱਖਰਾ 

ਵਿ ਹੇ ਪਵਾ ਨ 


੨ 


ਸਿ 


_ 8੨ 


ਅੰ 


ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ 


ਵਿ : ਪ੍ਰੋ; ਪ੍ਰਕਾਸ਼ ਰਨ ਖੌਜ ਵਿਭਾਗ, 
ਖ਼ਾਲਸਾ ਕਾਲਜ, ਅੰ 


ਰੀ ਗੁਰੂ ਰਾਮਦਾਸ ਜੀ ਜਿਥੇ ਪੂਰਨ ਮਨੁੱਖ, ਮਹਾਨ ਪਵਿੱਤਰ 


ਆਤਮਾ, ਅਰਸ਼ੀ ਢਾਡੀ ਤੇ ਉੱਚ-ਕੋਟੀ ਦੇ ਕਮਾਲ ਦੇ ਕਵੀ ਸਨ ਉਥੇ 


ਨਾਲ ਹੀ ਇਕ ਬਹੁਤ ਵੱਡੇ` ਸਮਾਜਕ ਉਸਰਈਏ ਵੀ ਸਨ । ਸਤਿਗੁਰੂ 
ਨਾਨਕ ਦੇਵ ਜੀ ਦੇ ਦਰਸਾਏ ਰੋਏ ਮਾਰਗ ਤੇ ਚਲਦੇ ਰੋਏ ਆਪ ਨੇ 
ਕਈ ਪੱਖੋ“ ਸਮਾਜਕ ਪਰੀਵਰਤਨ ਲਿਆਂਦੇ । ਸੀ ਗੁਰੂ ਅਮਰਦਾਸ 
ਜੀ ਦੇ ਹੁਕਮ ਅਨੁਸਾਰ ਆਪ ਨੇ _ਆੰਮਿ੍‌ਿਤਸਰ ਦੀ ਨੀਂਹ ਰੱਖੀ ਤੋ 

ਆਪਣੀ ਨਿਗਰਾਨੀ ਹੇਠ ਇਸ _ਦੀ ਉਸਾਂਰੀ` ` ਕੀਤੀ 1 ਅੰਮ੍ਰਿਤਸਰ 
ਸੀ ਗੁਰੂ ਰਾਮਦਾਸ ਜੀ ਦੀ ਅਮਰ ਯਾਦਗਾਰ ਹੈ । ਅੰਮ੍ਰਿਤਸਰ ਦਾ 


ਭਾਵ ਹੈ ਅੰ ਮ੍ਰਿਤ-ਸਰੋਵਰ--ਪਵਿੱਤਰ ਸਰੋਵਰ, ਜਿਸ - ਵਿਚਕਾਰ 
ਦਰਬਾਰ ਸਾਹਬ ਸਸ਼ੋਭਤ ਹੈ ਰ 


ਪੰਜਾਬ. ਨੂੰ ; ਸਿੱਧ ਗੁਰੂ ਸਾਹਿਝਾਂ ਨੇ ਨਿਵਾਜਿਆ ਤੋ ਮਾਣ 
ਬਖ਼ਸ਼ਿਆ । ਇਥੇ ਸਤਿਗੁਰੂ ਸਾਹਿਬਾਂ , ਦੇ ਵਸਾਏ_ ਹੋਏ ਕਈ ਸ਼ਹਿਰ 
ਉਨ੍ਹਾਂ ਦੀ ਪਵਿੱਤਰ ਯਾਦ ਤਾਜ਼ਾ ਕਰਦੇਂ ਹੋਏ,, ਸਾਨੂੰ ਮਿੱਠੇ 'ਮਿੱਟਠੇ 
ਸਨੇਹੇ ਪਏ ਦਿੰਦੇ ਹਨ । ਧਰਮ ਦੇ ਪਰਚਾਰ ਲਈ,_ ਸਾਂਝੇ ਪਿਆਰ 
ਲਿਪੀ ਲਈ ਤੇ ਸਮਾਜਕ ਸੁਧਾਰ ਲਈ ਗੁਰੂ ਸਾਹਿਬਾਂ 
ਨੇ ਕਈ ਨਗਰ ਵਸਾਏ । ਗੁਰੂ ਨਾਨਕ ਦੇਵ ਜੀ ਨੇ, ਕਰਤਾਰਪੁਰ 
(ਰਾਵੀ) ਵਜਾਇਆ । ਗੁਰੂ ਅੰਗਦ ਦੇਵ ਜੀ ਨੇ ਖਡੂਰ . ਸਾਹਿਬੈ ਨੂੰ 
ਭਾਗ ਲਾਏ । ਗੁਰੂ ਅਮਰਦਾਸ ਜੀ ਨੇ ਬਾਉਲੀ ਲਵਾਂ ਕੇ ਗੌਇੰਦਵਾਲ 


`੪੩ 


ਵੀ 


ਲਾ ਕੇ ਅੰਮ੍ਰਿਤਸਰ ਦੀ ਨੀ'ਹ ਰੱਖੀ । 


ਕਿਤਨੇ ਭਾਵ-ਪੂਰਤ ਹਨ ਪ੍ਰੋ: ਪੂਰਨ ਸਿੰਘ ਦੇ ਇਹ ਸ਼ਬਦ : -ਤੜ 


__--; ਇੱਹ ਗੁਰਾਂ ਵਾਲੀ ਧਰਤੀ ਹੈ, , ., 
ਰੰ: -- ਇਥੇ ਸੱਚਾ ਦਰਬਾਰਾਂ ਹੈ, ਹੀ ਰ੍ 
,-.. `:. -- -- “ਇਥੇ ਦਿਲ ਪਿਆ ਝੁਕਦਾ, .“ . ...` 1 
ਸਿਰ ਖਿਆਂ ਨਿਵੰਦਾ। ` ਜਾਰ 
- ਪੰਜਾਬ ਸੱਚ ਮੁੱਚ 'ਗੁਰਾਂ ਵਾਲੀ ਧਰਤੀ' ਹੈ । ਉੱਜ ਤਾਂ 'ਪੰਜਾਬ 
ਸਾਰਾਂ ਜੀਦਾ ਗੁਰੂ ਦੇ ਨਾਮਤੇ' ਹੀ ਪਿਆ ਹੈ, ਇਥੋ ਚੁੱ ਗੁਰਾਂ 
ਦੀ ਮੁਹਰ ਹੈ, ਪਰ ਸ਼ਾਇਦ ਸਤਿਗੁਰਾਂ -ਦੀ ' 'ਸਭ ਥਾ 
ਪੰਜਾਬ ਤੇ ਲੱਗੀ ਹੋਈ ਹੈ, ਉਹ ਹੈ 'ਸੱਚਾ ਦਰਬਾਚ' । 


ਦਰਬਾਰ ਸਾਹਿਬ ਸ੍ਰੀ _ਆੰਮ੍ਰਿਤਸਰ ਸਤਿਗੁਰਾਂ ' ਦੀ ਅਮਰ 
ਯਾਦਗਾਰ ਹੈ, ਜਿਥੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ _ਹੈ,” ਜਿਥੇ ਦਿਨ ਰਾਤ 
ਗੁਰੂ ਦੇ ਨਾਂਮ ਦਾ ਪਰਵਾਹ ਪਿਆ ਚਲਦਾ ਹੈ । ._ 

- ਸਿੱਖ ਧਰਮ ਦਾ ਕੇਂਦਰ ਹੋਣ ਕਰਕੇ, ਸੀ ਦਰਬਾਰ ਸਾਹਿਬ, 
ਸ੍ਰੀ ਅੰਮ੍ਰਿਤਸਰ, ਦੀ ਧਾਰਮਕ ਮਹੱਤਤਾਂ_ ਤੇ” ਇੰਤਿਹਾਸਕ ਵਿਸ਼ੇਸਤਾ 
ਤਾਂ ਸਰਬੋਤਮ ਹੈ ਹੀ, ਇਸ਼ ਪਵਿੱਤਰ ਅਸਥਾਂਨ ਦੀ ' ਕਲਾ 'ਦੀ ਪ੍ਰਭਤਾ, 
ਇਮਾਰਤ-ਸਾਜ਼ੀ ਤੇ ਸ਼ੂੰਦਰਤਾ . ਦੀ . ਖਿੱਚ ` ਭੀ `ਕੋਈ -ਘਟ ਸੇਸ਼ਟ 


ਨ 


' ਨਹੀ” । ਇਹ ਧਰਮ-ਅਸਥਾਨ ਸਿੱਖਾਂ ਦਾਂ ਹੁਰ -ਪੱਖੋ” ਕੇਦਰ ਹੋਣ ਦੇ 


ਨਾਲ ਨਾਲ ਸਿੱਖ . ਸੱਭਿਅਤਾ ਡੇ “ਕਲਾਂ ` -ਦੀ ਵਿਦ 


ਰਿ ਗਾ ੍ 


ਸੀ ਦਰਬਾਰ ਸਾਹਿਥ ਦੀ ਕ ਕਲਾਂ ਦੀ ਸ਼ਲਾਘਾ ਅੱਜ ` ਭਾਰਤੀਆਂ 


ਨਾਲ ਵੀ ਵਧੇਰੇ ਦੈਨੀਆ ਦੇ ਕਲਾਕਾਰ-ਉਸਰਈਏ ਕਰ. ਰਹੇ. ਹਨ ' [ 


ਨਾਮ ਦੇ ਚਲ ਰਹੇਂ, ਪਰਵਾਹ ੧ ਦੇ ਤੌਰ, ਤੇ ਇਥੇ ਕੇਵਲ, ਰੂਹਾਨੀਅਤ ਹੀ 


੪੩੪ 


ਦਿ ੭. 


<,2> ` 


ਪੈ ਚੱਪੇ ਤੇ 
ਵੱਡੀਂ ਛਾਪ , ਜੋ 


ਨ 


ਹੈ 


੯ 


=੬ 


ਰੂਪਮਾਨ ਨਹੀਂ' ਹੋ ਰਹੀ, ਸਗੌ“ ਕੀਰਤਨ ਦੇ ਰੂਪ _ਵਿਚ _ਨਿਰਮੰਲ 
ਸੈਗੀਤ ਤੋਂ ਗੁਰਬਾਣੀ .ਦੀ ਸ਼ਕਲ ਵਿਚ ਰੱਬੀ-ਕਵਿਤਾ ਪ੍ਰਕਾਂਸ਼ਮਾਨ ਹੋ 
ਰਹੇਂ ਹਨ'। ਇਨ੍ਹਾਂ ਸਰਬੋਤਮ ਗੁਣਾਂ ਤੇ _ ਸੂਖਮ ਹੁਨਰਾਂ ਦੀ ਗੌਰਵਤਾ 
ਕਾਰਨ ਹੀ ਦਰਬਾਰ ਸਾਹਿਬ ਦਾ, ਹਰ ਸ਼ਰਧਾਲੂ ਯਾਤਰੂ ਤੇ ਹੀ ਨਹੀ” 
ਸਗੋ ਹਰ ਪ੍ਰਕਾਰ ਦੇ ਦਰਸ਼ਕ ਤੇ _ਭਰਪੂਰ ` ਅਸਰ ਖੈੱਦਾ ਹੈ । ਅੱਜੇ 
ਹਰ ਸਿੱਖ ਤੇਂ: ਗ਼ੈਠਸਿੱਖ ਦਰਸ਼ਕ, ਜੋ ਇਕ ਵੇਰ ਸ੍ਰੀ ਦਰਬਾਰ-ਸਾਹਿਬ 
ਦੇ ਦਰਸ਼ਨ ਕਰ ਕੇ ਪਰਤਦਾ ਹੈ, ਉਹ ਪਰੰਭਾਵਤ ` ਹੋਏ ` ਬਿਨਾਂ ਨਹੀ” 
ਰਹਿੰਦਾ । ਇਹ ਧਰਮ-ਕੇਦਰ ਜਿਥੇ ਮਨੁੱਖ ਦੀ ਆਂਤਮਾ ` ਨੂੰ ਹੁਲਾਸ 
ਤੇ ਵਿਗਾਸ ਦੋ`ਦਾ ਹੈ ਉਥੇ ਸਮਾਜ-ਸੇਵਾ ਦਾ ਅਵਸਰ ਪਰਦਾਨ ਕਰਦਾ 
ਹੈ ਤੋ ਕਲਾ ਤੋਂ ਸੈਦਰਤਾ ਲਈ ਨਵੀ` ਪਰੇਰਨਾ' ਵੀ. । ਸ਼ਾਇਦ - ਤਾਹੀਓ” 
ਸਿੱਖਾਂ ਦੀ ਨਿਤ ਦੀ ' ਅਰਦਾਸ. ਦਾ ਇਕ ਅਨਿਖੜਵਾਂ ਅੰਗ ਹੈ ਇਹ 
ਮੰਗ : "ਸੀ ਅੰਮ੍ਰਿਤਸਰ ਜੀ ਕੇ. ਦਰਸ਼ਨ-ਇਸ਼ਨਾਨ ', ਇਥੋਂ ਭਗਤੀ 
ਤੇ ਸੇਵਾ ਦਾ ਸੁਮੇਲ ਹੈ, ਇਥੇ ਗੁਰਬਾਣੀ .ਦੇ ਪਾਠ :ਤੇਂ ਕੀਰਤਨ ਦੇ ਸੋਮੇ 
ਸਦਾ ਚਲਦੇ ਰਹਿੰਦੇ ਹਨ । ਸਿਖੀ ਦੇ ਇਸ ਮਹਾਨ `ਤੀਰਥ ਤੇ ਸੋਭ 
ਤੋ ਵੱਡੇ ਕੇਦਰ ਦੀ ਨੀਹ ਰਖਣ ਦਾ ਖ਼੍ਾਣ ਗੁਰੂ ਰਾਮਦਾਸ ਜੀ ਨੂੰ 
ਪ੍ਰਾਪਰ ਹੋਇਆ1” ` _ . ਨਵ 


ਕਦੇ ਇਥੇ ਘਣਾ ਜੰਗਲ ਸੀ=; 


ਰ ਉਹ ਧਰਤੀ, ਜਿੱਥੇ ਅੱਜ' (ਕੱਲ ਦਰਬਾਰ. `ਸਾਰਿਬ ਸੋਭਨੀਯ 
ਹੈ ਤੇ ਜਿਥੇ ਅੰਮ੍ਰਿਤਸਰ ` ਦਾ. ਮਸ਼ਹੂਰ ਨਗਰ ਵਸਿਆ_ ਹੋਇਆ ਹੈ, 
ਪੁਰਾਣਿਆਂ ਸਮਿਆਂ ਵਿਚ ਇਕ ਸੈਘਣਾ ਜੰਗਲ` ਜੀ.. | ਆਵਾਜਾਈ 
ਤੋ ਦੁਰਾਡੇ ਇਕ 'ਕੁੰਦਰਤੀ ਇਕਾਂਤ ਵਾਲਾ “ਅਸਥਾਨ` ਸੀ ।- ਇਸ 
ਜੰਗਲ ਵਿਚ ਜੰਗ੍ਲੀ ਦਰੱਖਤਾਂ .ਤੋਂ ਇਲਾਵਾ ਬੇਰੀਆਂ ਤੋਂ ਅੰਬ- ਬਹੁਤ 
ਸਨ । ਇਹਨਾਂ ਦਰੱਖਤਾਂ ਵਿਚਕਾਰ ਇਕ -ਕੁਦਰੜੀ ਛੱਪੜ - ਸੀ, . -ਜਿਥੋ 
ਕਦੇ ਕਦਾਈਂ ਰੁੱਬ੍ਰ. ਦੂੰ ;ਮ੍ਿਆਰੇ;ਜੰਗਲ . ਵਿਚੋਂ ਲੰਘਦੇ ਆ .ਇਕਦੇ 

`8੫ 


ਤੇ ਪਰਮ-ਤਮਾ ਦੇ ਸਿਮਰਨ ਵਿਚ ਜੁੜੇ ਰਹਿੰਦੇ । 

`_ ਡਾ: ਹਰੀ ਰਾਮ ਗੁਪਤਾ ਅਨੁਸਾਂਰ ਸਿਕੈਦਰ ਦੇ ਹਮਲੇ ਸਮੇ 
ਇਸ ਧਰਤੀ ਤੇ ਇਕ ਨਿੱਕਾ ਜਿਹਾ ਕਿਲ੍ਹਾ ਬਣ ਚੁਕਾ ਸੀ, ਜੋ ਕਿ 
'ਬਾਅਦੇ ਵਿਚ ਵਰਤੋ" ਵਿਚ ਨਾ ਆਣ ਕਰਕੇ ਢਹਿ-ਢੇਰੀ ਹੋ ਗਿਆ । 
ਪਰ ਸਮਾਂ ਬੀਤ ਜਾਣ ਤੇ ਸਿੱਖ ਧਰਮ ਦੇ ਵਿਕਾਸ `ਦੇ `ਨਾਲ ਇਹ 
ਅਸਥਾਨ,: ਉਜਾਗਰ . ਹੋਇਆ । ਇਤਿਹਾਸ ਦੇ ਪੰਨਿਆਂ ਤੋਂ 
'ਇਸ ਦਾ ਜ਼ਿਕਰ ਹੋਣ ਲੱਗਾ । ਇਸ ਦਾ `ਪੰਜਾਬ ਦੇ ਇਤਿਹਾਸ 
ਵਿਚ ਵਿਸ਼ੇਸ਼ ਥਾਂ ਰਿਹਾ ਹੈ । ਇਸ ਵਿਚ ਕੋਈ _ਅਤ-ਕੱਥਨੀ ਨਹੀ” 
ਹੋਵੇਗੀ ਕਿ'ਅੱਧਾ ਸਿੱਖ ਇਤਿਹਾਸ ਅੰਮ੍ਰਿਤਸਰ ਜਾਂ ਇਸ ਦੇ ਦੁਆਲੇ 
ਘੁੰਮਦਾ 'ਇਤਿੰਹਾਸ ਹੈ । ਵਾਹਗੇਂ ਵਲੋ“ ਭਾਰਤ-ਪਾਕਿਸਤਾਨ ਦੀ 
ਸਰਹੱਦ ਦੇ ਨੇੜੇ ਹੋਣ ਕਰਕੇ ਇਸ ਦੀ ਅਹਿਮੀਅਤ _ਹੋਰ ਵੀ ਵਧ 
ਗਈ ਹੈ ਤੇ ਭਾਰਤ ਦੇ ਇਤਿਹਾਸ ਵਿਚ ਨਹੀ', ਸਗੋ` ੧੯੬੫ ਦੇ 
ਪਾਕਿਸਤਾਨ ਦੇ ਹਮਲੋਂ :ਪਿਛੋ` ਸੈਸਾਰ ਦੇ ਇਤਿਹਾਸ ` ਵਿਚ ਪ੍ਰਸਿੱਧੀ 
ਪ੍ਰਾਪਤ ਕਰ ਲੋਈ ਹੈ । ' 


ਸਿਖ ਧਰਮ ਦੇ ਮੋਢੀ, ਗੁਰੂ ਨਾਨਕ ਦੋਵ, ਇਕ ਡ ਵਧ ਵੇਰ 
ਇਥੇ ਆਏ ਜਾਂ ਇਥੋ” ਲੰਘੇ । ੧੫੫੨ ਈ: ਵਿਚ ਭਾਈ ਮਰਦਾਨੇ ਦੇ 
ਨਾਲ ਪਹਿਲੀ ਵੇਰ ਇਥੋ” ਲੰਘੇ ਅਤੇ ਇਥੋ ਦੀ ਪਵਿੱਤਰਤਾ ਤੇ 
ਮਹੱਤਤਾ ਦੀ ਪੇਸ਼ੀਨਗੋਈ ਕੀਤੀ] । ਇਸ ਤੋ` ਮਗਰੋ” ਫਿਰ ਕਈ 
ਵਾਰੀ ਗੁਰੂ ਜੀ ਭਾਈ ਲਹਿਣਾ ਜੀ (ਜੋ ਕਿ ਬਾਅਦ ਵਿਚ ਗੁਰੂ ਅੰਗਦ 
ਦੇਵ ਜੀ ਦੇ ਨਾਂ ਨਾਲ ਪਰਸਿੱਧ ਰੋਏ) ਨੂੰ ਨਾਲ ਲੈ ਕੇ ਇਥੇ ਆਂਦੇ 
ਰਚੇ । ਕਹਿੰਦੇ ਹਨ ਇਸ _ਜੈਗਲ ਵਿਚ ਹੀ ਗੁਰੂ ਨਾਨਕ ਦੇਵ ਜੀ 





"ਜਪਤਾਹਿਕ ਸਪੌਕਸਮੈਨ (ਅੰਗਰੇਜ਼ੀ) ਸਾਲਾਨਾ ਰਿ ੧੯੬੫ 
_ਤਿਰੀਖ਼ ਖ਼ਾਲਸਾ, ਪੰਨਾ ੬੪੪ 
ਹੰਕਵੀ ਸੈਤੌਖ ਸਿੰਘ, ਸ਼ੂਰਜ ਪ੍ਰਕਾਸ਼ (ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ) 


- ੩੬ 


ਤੀ 


੧ 


ਨੂੰ ਬਾਬਾ ਬੁੱਢਾ ਜੀ ਬਾਲ ਅਵਸਥਾ ਵਿਚ ਮਿਲੋ” । ਮਹਾਂ ਕਵੀ ਭਾਈ 
ਸੈਤੌਖ ਸਿੰਘ ਅਨੁਸਾਰ ਗੁਰੂ ਨਾਨਕ ਦੋਵ ਜੀ ਨੇ ਇਸ ਬਾਂ ਦੀ ਕੁਦਰਤੀ 
ਖਿੱਚ, ਮਹੱਤਤਾ ਤੇ ਵਡਿਆਈ ਬਾਰੇ ਗੁਰੂ ਅੰਗਦ ਵੇਵ ਜੀ  ਨੂੰ` ਦੱਸਿਆ 
ਅਤੋ ਉਨ੍ਹਾਂ ਨੇ ਅਗਾਂਹ ਆਪਣੇ ਜਾ-ਨਸ਼ੀਨ ਗੁਰੂ ਅਮਰਦਾਸ ਜੀ ਨੂੰ[ । 
ਤੀਜੋ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ, ਜੋ ਕਿ ਮਗਰੋਂ ਗੁੰਰੂ ਰਾਮਦਾਸ 
ਅਖਵਾਏ, ਇਸ ਥਾਂ ਤੇਂ ਸਰੋਵਰ ਖੁਦਵਾਣ, _ਧਰਮ-ਕੋਦਰ ਬਣਾਣ ਤੇ 
ਨਗਰ ਵਸਾਣ ਲਈਂ ਭੱਜਿਆ। _ 
ਗੁਰੂ ਰਾਮਦਾਸ ਜੀ ਦੀ ਸੇਵਾ- ਰ 

ਜਿਸ ਤਰ੍ਹਾਂ ਦੂਸਰੇ ਗੁਰੂ ਜੀ ਦੀ ਮੌਜੂਦਗੀ ਵਿਚ ਸ੍ਰੀ (ਗੁਰੂ 
ਅਮਰਦਾਸ ਜੀ ਨੋ ਗੋਇੰਦਵਾਲ -ਵਸਾ ਕੇ ਲੌਕ-ਸੇਵਾ ਦਾ -ਕੰਮ ਸ਼ੁਰੂ 
ਕਰ ਦਿਤਾ ਸੀ, ਗੁਰੂ ਰਾਖ਼ਦਾਸ ਜੀ ਨੇ. ਅੰਮ੍ਰਿਤ-ਸਰੋਵਰ ਦੀ ਖੁਦਵਾਈ 
ਤੇ ਨਗਰ ਵਸਾਣ ਦੀ ਸੇਵਾ ਤੀਜੇ ਸਤਿਗੁਰੂ ਦੀ ਆਗਿਆ ਅਨੁਸਾਰ 
ਅਰੇਭ ਦਿਤੀ । ਬਾਉਲੀ ਸਾਹਿਬ ਗੋਇੰਦਵਾਲ ਦੀ ਸੇਵਾ ਲਗਾਤਾਰ 
ਛੇ ਸਾਲ ਹੁੰਦੀ ਰਹੀ ਸੀ । ਉਸ ਸੇਵਾ ਵਿਚ ਸ੍ਰੀ (ਗੁਰੂ) ਰਾਮਦਾਸ ਜੀ 
ਨੇ ਤਨੌ ਮਨੋ” ਹਿੱਸਾ ਪਾਇਆ ਅਤੇ ਤਜਰਬਾ ਹਾਸਲ ਕੀਤਾ । 
ਆਪ ਨੇ ਸੈਗਤ ਨਾਲ .ਰਲ ਕੇ ਸੋਵਾ ਕੀਤੀ । ,ਆਪ ਟੋਕਰੀ ਢੋਈ । 
ਰਿਸ਼ਤੇਦਾਰਾਂ ਤੋਂ ਸਬੋਧੀਆਂ ਦੇ ਮੋਹਣਿਆਂ ਤਾਹਨਿਆਂ ਦੀ ਪਰਵਾਹ 


` ਨਾ ਕੀਤੀ, ਸਗੋ ਅਡੋਲ ਰਹਿ ਕੇ, ਸ਼ਰਧਾ ਸਿਦਕ ਤੇਂ _ਗੁਰੂ-ਪਿਆਰ 


ਦਾ ਉਹ ਸਬੂਤ ਦਿਤਾ, ਜਿਸ ਦੀ ਮਿਸਾਲ ਲਭੇਣੀ. ਕਠਨ ਹੈ । ਵਜ 
ਅਡੌਲ ਨਿਸਚੇ, ਬੇਮਿਸਾਲ, ਸੇਵਾ, ਅਥਾਹ ਗੁਰੂ-ਪ੍ਰੋਮ ਤੇ ਇਕ-ਰ 
ਨਾਮ-ਸਿਮਰਨ ਸਦਕਾ ਆਂਪ ਨੂੰ ਗੁਰ-ਗੱਦੀ `ਦੋਣ ਤੋ” ਪਹਿਲਾਂ ਹੀ 


ਗੁਰੂ ਅਮਰਦਾਸ ਜੀ ਨੇ ਚੁਣ ਕੇ, ਅੰਮ੍ਰਿਤਸਰ:.ਨਗਰ _ਵਸਾਣ ਦੀ 


"ਸੱਯਦ ਮੁਹੈਮਦ ਲਤੀਫ਼, ਹਿਸਟਰੀ ਆਫ਼ ਦੀ ਪੰਜਾਬ,.ਪੰਨਾਂ ੨੪੭. 
(ਕਿਵੀ ਸੰਤੋਖ ਸਿੰਘ, ਸ੍ਰਰਜ ਪ੍ਰਕਾਸ਼ (ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ) 
ਪੰਨਾ ੨੦੮੮ ਤੇ ੨੦੮੯. 
੩੭ 


ਜ਼ਿਮੇਵਾਰੀ ਸੌੱਪੀ। ਫਿਰ ਆਂਪ ਦੀ ਵੀਹ ਸਾਲ ਦੀ ਲਗਾਂਤਾਰ_ ਇਕ-ਰਸ` 
ਕੀਤੀ ਭਗਤੀ ਤੇ. ਨਿਸ਼ਕਾਮ ਸੌਵਾ ਨੂੰ ਨੂੰ ਮੁਖ ਰਖ ਕੇ ਹੀ ਗੁਰੂ ਅਮਰਦਾਸ 


ਜੀ ਨੇ ਗੁਰ-ਗੱਦੀ ਲਈ ਆਪ ਨੂੰ ਚੁਣਿਆ ; 
'ਪੁਤੀ ਭਾੜੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ” _ 
ਲਾਹਿਓਨੁ ਸਭਨਾ ਕਾ ਅਭਿਮਾਨੁ [ (ਵਾਰ ਨ ਮੰ; ਨੀ 


ਗੁਰੂ- -ਚੱਕ ਵਸਾਣਾਂ 


ਗੋਇੰਦਵਾਲ ਵਿਚ ਬਾਉਲੀ ਦੀ ਰਤ ਤੇ ` ਚਿਲਾਈ ੧੫੬੦ 
ਸੈਨ ਦੇ ਲਗਪਗ ਹੋਈ । ਗੁਰੂ. ਅਮਰਦਾਸ 'ਜੀ ਨੂੰ ਗੁਰ-ਗੱਦੀ ਤੋਂ 
ਬੈਠਿਆਂ ਬਾਰ੍ਹਾਂ ਸਾਲ ਹੋਂ ਚੁਕੇ ਸਨ ਤੋਂ ਆਪ ਨੇ - ਗੋਇੰਦਵਾਲ ਨੂੰ ਹੀ 
ਆਪਣਾ ਕੇਦਰ ਬਣਾਇਆ । (ਬਾਉਲੀ ਸਾਹਿਬ ਬਣਨ .ਤੋ` ਬਾਅਦ 
ਆਪ ਜੌਤੀ ਜੋਤਿ ਸਮਾਣ ਤੱਕ ਦਸ ਸਾਲ ਹੌਰ ਇਥੋ ਹੀ ਵਿਚਰੇ) । 
ਜਰਨੰਲੀ ਸੜਕ ਦੇ ਕੰਢੇ ਹੋਣ ਕਰਕੇ ਇਥੋਂ ਆਵਾਜਾਈ ਸੌਖੀ ਸੀ.ਤੇ 
ਓਦੋ" ਤੱਕ ਸਿੱਖ-ਧਰਮ ਦੇ ਪਰਚਾਰ ਦਾ ਬੜਾ _ਰੀ ਉੱਘਾ ਕੇਦਰ 
ਬਣਿਆ ਰਿਹਾ । ਗੁਰੂ ਅਮਰਦਾਸ ਜੀ ਨੇ ਸਾਰਾ ਸਮਾ ਮਾਝੇ ਦੇ ਪਿੰਡਾਂ 
ਵਿਚ ਹੀ ਵਿਚਰ ਕੇ ਬਤੀਤ ਕੀਤਾ । ਸਤਿਗੁਰੂ ਜੀ ਇਸ ਇਲਾਕੇ ਦੇ 
ਚੰਗੀ ਤਰ੍ਹਾਂ ਜਾਣੂ ਸਨ | ਸਿੱਖਾਂ ਦੀ ਗਿਣਤੀ ਦਿਨੋ ਦਿਨ . ਵਧ -ਰਹੀ 
ਸੀ । ਤੀਜੇ ਸਤਿਗੁਰੂ ਜੀ ਨੇ ਇਹ ਜ਼ਰੂਰੀ ਸਮਝਿਆ ਕਿ ਸਿੱਖੀ ਦਾ 
ਕੇਦਰ ਮਾਝੇ ਦੇ ਵਿਚਕਾਰਲੇ ਇਲਾਕੇ ਵਿਚ ਬਣਾਇਆ_`ਜਾਏ । 
ਨਵੇ" ਕੇਂਦਰ ਵਾਸਤੇ ਸਤਿਗੁਰੂ ਜੀ ਨੇ ਇਹ ਨਵੀ” ਥਾਂ ਚੁਣੀ । ਲਾਗੇ 
ਦੇ ਪਿੰਡਾਂ-ਗੁਮਟਾਲਾ, ਡੰਗ, ਗਿਲਵਾਲੀ, ਸੁਲਤਾਨਵਿੰਡ ਅਦਿ ਦੇ 
ਪਤਵੰਤਿਆਂ ਨੂੰ ਬੁਲਵਾ ਕੇ ਦਸਿਆ ਕਿ ਉਰ ਚਾਹੁੰਦੇ ਹਨ ਕਿ ਇਥੋ 
ਪਿੰਡ ਵਸਾਇਆ ਜਾਏ । ਇਹ ਜ਼ਿਕਰ ਸੈਨ ੧੫੭੦ ਦੇ ਅੱਧ ਦਾ 
ਹੈ । ਇਥੇ ਪਰਗਣਾ ਲੈ ਲਿਆ ਗਿਆ ਅਤੇ ਜਦ ਗੋਇੰਦਵਾਲ ਵਿਖੋਂ 
ਬਾਉਲੀ ਦੀ-ਖੁਦਾਈ ਮੁਕੰਮਲ-ਹੋ ਗਈ ਤਾਂ ਰਿ, ਥੋੜੇ -ਚਿਰ ਮਗਰੋ” 


&੮ 


॥੭ 


94 


ਦਾ 


ਗੁਰੂ ਅਮਰਦਾਸ ਜੀ ਨੇ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਹੁਕਮ ਕੀਤਾ ਕਿ 
ਅੰਮ੍ਰਿਤਸਰ ਵਸਾਓ : ਰ੍ 


` ਅਹੈ ਪਰਗੁਣਾ ਤੁਮਰੇ ਪਾਸ॥ - __ ਤਾ 
ਰਤ ਥਲ ਆਛੋਂ ਪਿਖ ਕਰਹੁ ਨਿਵਾਸ ।। (ਸੂਰਜ ਪ੍ਰਕਾਸ਼ ਰਿ 


ਆਪ ਨੇ ੧੫੭੦ ਈਂ ਵਿਚ ਆ ਕੇ ਅੰਮ੍ਰਿਤਸਰ ਨਗਰ 
ਦੀ ਨੀ'ਹ ਰਖੀ । ਇਥੇ ਉਸ ਸਰੋਵਰ ਦਾ ਟੱਕ ਲਾਇਆਂ, ਜਿਸ ਦਾ 
ਨਾਂਮ ਸੌਤੋਖਸਰ ਹੈ । ਆਪ ਜਿਸ ਟਾਹਲੀ ਹੇਠ ਬੈਠ ਕੋ ਸੇਵਾ 
ਕਰਵਾਂਦੇ ਸਨ, ਉਹ ਹੁਣ ਤਕ ਮੌਜੂਦ ਹੈ । ਥੋੜੀ ਦੇਰ ਮਗਰੋ' ਅੰਮ੍ਰਿਤ 
ਸਰੋਵਰ (ਅੰ ਮ੍ਰਤਸਰ) -ਦਾ ' ਟੱਕ ਲਾਇਆ ਗਿਆਂ । “ਚੱਕ ਗੁਰੂ ` 
ਬਾਅਦ ਵਿਚ 'ਚੱਕ ਰਾਮਦਾਸ' ਅਤੇ ਫਿਰ` 'ਰਾਂਮਦਾਸਪੁਰ' ਕਰ ਕੇ ਵੀ 
ਪਰਸਿੱਧ ਹੋਇਆ । ਜਦੋਂ ਗੁਰੁ ਰਾਂਮਦਾਸ ਜੀ ਗੁਰੂ ਬੌਣੋ ਤੋ ਗੁਰੂ 
ਅਮਰਦਾਸ ਜੀ ਦੀ ਆਗਿਆ ਨਾਲ ਇਥੇ ਆ ਵੱਸੇ ਤਾਂ ਇਸ ਦੀ' ਵਸੋ 


ਦਿਨਾਂ ਵਿਚ ਹੀ ਬੜੀ ਵਧ ਗਈ । ਇਥੇ ਇਕ ਨਗਰ ਵਸ_ਜਾਣ `ਦੀ 


ਸੈਭਾਵਨਾ ਹੋ ਗਈ । ਇਹ ਪਿੰਡ ਜਾਂ ਚੱਕ ਨਾ ਰਿਹਾਂ:। ਗੁਰੂ ਕੀ 
`ਨਗਰੀ ਅਖਵਾਣ ਲਗ ਪਿਆ । ਸੈਨ ੧੫੭੭ ਵਿਚ ਗੁਰੂ ਰਾਮਦਾਸ 
ਜੀ ਨੇ ਪਿੰਡ ਤੁੰਗ ਵਾਲਿਆਂ ਤੋ ਪੰਜ ਸੰ`ਵਿਘੇ ਜ਼ਮੀਨ ਸਤ ਸੌ ਰੁਪਏ 


`ਦੇ ਕੇ ਹੋਰ ਖ਼ਰੀਦੀ ਅਤੇ ਪਟਾ ਕਰਾ ਲਿਆ [ ਇਹ ਨਵੀ ਖ਼ਰੀਦੀ 
ਜ਼ਮੀਨ ਪਿੰਡ ਤਰੰਗ ਦੀ ਮਾਲਕੀਂ ਸੀ । ਜਦੋਂ ਇਲਾਂਕੇ ਦੇ ਲੋਕਾਂ ਨੰ ਪਤਾ 


ਲਗਾ ਕਿ ਗੂਰ-ਸਿਖੀ ਦਾ ਕੇ'ਦਰੀ ਅਸਥਾਨ ਨਵੇ ਵਸ ਰਹੋ ਥਾਂ ਤੇ 


ਬਣਨਾ ਹੈ ਤਾਂ ਕਈ.ਕਿੱਤਿਆਂ .ਦੇ ਲੌਕਾਂ ਨੋ ਇਥੋ ਘਰ ਬਣਾਣੇ ਸ਼ੁਰੁ 
ਕਰ ਦਿੱਤ ਤੰ। ਭਾਈ ਸਾਲ੍ਹੋਂ ਤੇ ਕੁਝ ਕੁ ਹੋਰ ਗੁਰੂ ਘਰ ਦੇ ਅਨਿੰਨ 
"ਤਾ: ਗੌਡਾ ਸਿੰਘ ਅਨੁਸਾਰ ੧੫੬੪ ਈ:, ਖਾਲਸਾ ਤਵਾਰੀਖ਼ 


ਅਨੁਸਾਰ -੧੫੭੦ ਈ: ਕੁਝ ਇਤਿਹਾਸਕਾਰਾਂ ਨੇ ੧੫੭੩ ਈ: ਵੀ ਲਿਖਿਆ 
ਹੈ । ਇਨ੍ਹਾਂ ਵਿਚੋਂ ੧੫੭੦ ਈ: ਵਧੋਰੇ ਠੀਕ -ਪਰਤੀਤ ਹੁੰਦਾ ਹੈ । 





“੪੯ 


ਸੇਵਕਾਂ ਨੇ ਆਪਣੇ ਕੁਝ ਰਿਸ਼ਤੇਦਾਰਾਂ ਤੇ ਸੱਜਣਾਂ ਦੀ ਮਦਦ ਨਾਲ 
ਆਂਢ-ਗੁਆਂਢ ਦੇ ਪਿੰਡਾਂ ਵਿਚੋ ਕਈਆਂ ਨੂੰ ਪ੍ਰੇਰ ਕੇ ਇਥੇ ਲਿਆ 
ਵਸਾਇਆ 1 ਹੱਟੀਆਂ ਪੈਣੀਆਂ ਸ਼ੁਰੁ ਹੋ ਗਈਆਂ । 'ਗੁਰੂ ਬਜ਼ਾਰ 
ਵਿਚ ਤਾਂ ਚੈਗੀ ਰੌਣਕ ਸਿ ਸਹਿਜੇ ਸਹਿਜੇ ਜਦ ਵਸੋ' 
ਵਧਦੀ ਗਈ ਤਾਂ ਅੰਮ੍ਰਿਤਸਰ (ਸਰੋਵਰ) ਦੇ ਨਾਂ ਪਰ ਨਗਰ ਦਾ 
ਨਾਮ ਵੀ ਅੰਮ੍ਰਿਤਸਰ ਰੀ ਪੈ ਗਿਆ, ਜੌ ਹੁਣ ਤਕ ਪਰਸਿੱਧ ਤੇ ਪਰਚੱਲਤ 
ਹੈ ਅਤੇ ਇਸੇ ਨਾਂ ਤੋ ਜ਼ਲੋ ਦਾ ਨਾਂ ਵੀ ਹੈ । 


ਇਕ ਇਤਿਹਾਸਕ ਟਪਲਾ ` 


ਕੁਝ _ਇਤਿਹਾਸਕਾਰਾਂ ਨੂੰ ਇਹ _ਟਪਲਾ ਲੱਗਾ ਹੈ ਕਿ 
ਅੰਮ੍ਰਿਤਸਰ ਉਸ` ਥਾਂ ਤੇ ਵੱਸਿਆ ਹੈ ਜੋ ਜ਼ਮੀਨ ਅਕਬਰ ਵਲੋ” 
ਗੁਰੂ ਜੀ ਨੂੰ ਭੇਟ ਹੋਈ ਦੱਸੀ ਜਾਂਦੀ ਹੈ । ਇਥੋ ਤਕ ਕਿ ਅੰਮ੍ਰਿਤਸਰ 
ਗਜ਼ਿਟੀਅਰ ਵਿਚ ਲਿਖਿਆ ਹੈ ਕਿ ਗੁਰੂ ਰਾਮਦਾਸ ਸੈਨ ੧੫੭੪ 
ਈ: ਵਿਚ ਸਰੋਵਰ ਦੇ ਪਾਸ ਆ ਟਿਕੇ ਅਤੇ ਆਪ ਨੇ ੧੫੭੭ ਈ: 
ਵਿਚ ੫੦੦ ਵਿਘੇ ਜ਼ਮੀਨ ਅਕਬਰ ਪਾਸੋਂ ਪ੍ਰਾਪਤ ਕੀਤੀ । ਇਹ 
ਗੱਲ ਠੀਕ ਨਹੀ” । ਮੈਲਕਾਮ ' ਅਨੁਸਾਰ ਇਸ ਵਿਚ ਕੋਈ ਸ਼ੱਕ ਨਹੀ' 
ਕਿ ਅਕਬਰ ਸਿੱਖ ਗੁਰੂਆਂ ਨੂੰ ਮਿਲਣ ਲਈ ਆਉਦਾ ਰਿਹਾ ਅਤੇ 
ਉਸ -ਨੇ ਦੋ ਤਿੰਨ ਵੇਰ ਕੁਝ ਜ਼ਮੀਨ ਆਦਿ (ਕੁਝ ਇਤਿਹਾਂਸਕਾਰਾਂ 
ਅਨੁਸਾਰ, ਦਸ ਬਾਰ੍ਹਾਂ ਪਿੰਡ) ਭੇਟ ਕਰਨੀ ਚਾਹੀ, ਪਰ ਗੁਰੂ ਸਾਹਿਬਾਂ 
ਨੇ ਇਹ ਜਗੀਰ ਸਵੀਕਾਰ ਨਹੀ” ਸੀ ਕੀਤੀ,`' ਕਿਉਕਿ ਗੁਰੂ ਨਾਨਕ ਦੇ 
ਘਰ ਦਾ ਇਹ ਅਸੂਲ ਸੀ ਕਿ ਗੁਰੂ ਕਾ ਲੌਗਰ ਤੋਂ. ਹੋਰ ਸਿਖ ਸੈਸਥਾਵਾਂ 
ਸਿੱਖ ਸੇਵਕਾਂ ਦੇ ਗੂੜ੍ਹੇ ਪਸੀਨੇ ਦੀ ਕਮਾਈ .ਵਿਚੋ” ਆਈਆਂ ਭੇਟਾਂ 
ਨਾਲ ਹੀ ਚਲਾਈਆਂ ਜਾਣ । 

'ਬਾਬੇ .ਕਿਆਂ" ਤੋ .'ਬਾਂਬਰ -ਕਿਆਂ' ਦਾ ਮੋਲ ਹੁੰਦਾ _ ਰਿਹਾ, 
ਪਰ ਇਹੋ ਜਹੀ ਜਗ਼ੀਰ ਕਿਸੇ ਗੁਰੂ ਜੀ. ਨੇ ਵੀ ਪਰਵਾਨ ਨਹੀ .ਕੀਤੀ । 


੫੦ 


ਖ 


ਸੈ 


ਆ 


ਹੈ 


ਬਾਬਰ ਗੁਰੂ ਨਾਨਕ ਦੇਵ ਜੀ ਨੂੰ ਮਿੱਲਿਆ_ਤੇ ਹਮਾਬੂੰ ਗੁਰੂ ਅੰਗਦ 
ਦੇਵ ਜੀ ਨੂੰ । ਅਕਬਰ ਗੁਰੂ ਅਮਰਦਾਸ ਜੀ ਗੋਇੰਦਵਾਲ ਮਿਲਣ 

ਆਇਆਂ । ਕੁੰਝ ਇਕ ਇਤਿਹਾਸਕਾਰਾਂ ਨੇ ਲਿਖਿਆਂ ਹੈ ਕਿ ਅਕਬਰ 
ਨੈ ਗੁਰੂ ਕੇ ਲੰਗਰ ਲਈ ਕੁਝ ਪਿੰਡ ਜਗੀਰ ਵਜੋ” ਗੁਰੂ ਜੀ` ਨੂੰ` ਦੇਣੇ 
ਚਾਹੇ । ਗੁਰੂ ਜੀ ਨੇ ਆਪ ਤਾਂ ਇਹ ਜਗੀਰ ਪਰਵਾਨ ਨਾ ਕੀਤੀ, 
ਪਰ ਆਪਣੀ _ਲੜਕੀ ਬੀਬੀ ਭਾਨੀ ਲਈ ਲੈਣੀ ,ਮੁੰਨ ' ਲਈ, `ਅਤੇ 
ਇਥੇ ਹੀ ਗੁਰੂ ਅਮਰਦਾਸ ਜੀ ਦੇ ਆਦੇਸ਼ ਤੇ ਗੂਰੂ ਰਾਮਦਾਸ ਜੀ` ਨੇ 
ਨਗਰ ਵਸਾਇਆ । ਇੰਹ ਕਿਵੇ” ਰੌ ਸਕਦਾ` ਰੈ ਕਿ ਜੌ ਜਗੀਰ ਗੁਰੂ 
ਜੀ ਲੰਗਰ- ਲਈ ਸਵੀਕਾਰ _ਨਹੀ” ,ਕਰਦੇ, ਉਹ ਉਨ੍ਹਾਂ ` ਆਪੰਣੀ 
ਲੜਕੀ ਲਈ ਪੇਰਵਾਂਨ ਕੌਰ ਲਈ ? ਲੰਗਰ, ਜੰਕਿ ਸਭ ਦੀ ਸਾਂਝੀ 
ਸੈਸਥਾਂ ਹੈ, ਜਿਥੇ ਸਿੱਖਾਂ ਤੇ ਗ਼ੈਰ-ਸਿੱਖਾਂ ਨੂੰ ਇਕੋ 'ਤਰ੍ਹਾਂ 'ਜੀ ਆਇਆਂ' 


9 (੧. 7 


ਕਿਹਾ ਜਾਂਦਾ ਹੈ, ਉਸ ਵਾਸਤੇ _ਅਪਰਵਾਨ ਹੋਈ ਜਗੀਰ ਇਕ 


ਵਿਅਕਤੀ, ਉਹ ਭੀ ਸਤਿਗੁਰੂ ਜੀ ਦੀ ਆਪਣੀ ਬੀਬੀ ਲਈ, ਕਿਵੇ“ 
ਪਰਵਾਨ ਹੋ ਸਕਦੀ ਸੀ ? ਨ 

ਇਤਿਹਾਸਕਾਰਾਂ ਅਨੁਸਾਰ ਅਕਬਰ ਤਾਂ ਝਬਾਲ - ਦੇ ਇਰਦ- 
ਗਿਰਦ ਦੀ ਜੰਗੀਰ ਦੇਂਣਾ ਚਾਹੈਦਾ ਸੀ ਜੋ ਕਿ ਅੰਮ੍ਰਿਤਸਰ ਤੋਂ ਬਾਰ੍ਹਾਂ ਕੁ 
ਮੀਲ ਦਖਣ ਵਲ ਹੈ, ਨਾਂ ਕਿ ਅੰਮ੍ਰਿਤਸਰ ਵਾਲੀ ਜ਼ਮੀਨ । 

ਅਕਬਰ ਗੁਰੂ ਰਾਮਦਾਸ ਜੀ ਨੂੰ ਭੀ “ ਮਿਲਿਆ । ਤਾਰੀਖ਼ 
ਖ਼ਾਲਸਾ ਵਿਚ ਜ਼ਿਕਰ ਆਇਆ ਹੈ ਕਿ ਅਕਬਰ ਨੇ ਚੌਥੇਂ ਗੁਰੂ ਜੀ 
ਨਾਲ ਮੁਲਾਕਾਤ - ੧੫੭੯ ਵਿਚ _ਕੀਤੀ_।` ਉਸ ਇਸ ਸੰਕੇਂ ੧੦੧ 
(ਇਕ ਸੌ ਇਕ) ਮੌਹਰਾਂ ਭੇਟ ਕੀਤੀਆਂ, ਜੋ ਕਿ ਉਸੇ ਵੇਲੇ ਗ਼ਰੀਬਾਂ ਵਿਚ 


ਵਡ ਦਿਤੀਆਂ / ਗਈਆਂ 1 ਅਕਬਰ ਜਗੀਰ ਭੀ ਦੇਣੀ ਚਾਹੌਦਾ ਸੀ, ਪਰ 


ਉਹ ਉਨ੍ਹਾਂ ਸ਼ਬਦਾਂ ਨਾਲ ਹੀ ਅਸਵੀਕਾਰ ਕਰ ਦਿਤੀ ਗਈ, ਜੋ ਕਿ ਤੀਜੇ 
ਸਤਿਗੁਰਾਂ ਨੇ ਵਰਤੇ ਸਨ । 


ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਹੈ 'ਕਿ ਅਕਬਰ ਗੁਰੂ 


ਘ੍੧੍‌ 


ਅਰਜਨ ਦੇਵ ਜੀ ਨੂੰ ਮਿਲਿਆ) । ਅਕਬਰ ਪੰਜਵੇ ਗੁਰੂ ਜੀ 
ਮਿਲ ਕੇ ਬਹੁਤ ਪ੍ਰਸੈਨ ਹੋਇਆ । ਉਨ੍ਹਾਂ ਦੇ ਸੈਤ ਸੁਭਾ ਦਾ ਉਸ 
ਬੜਾ ਅਸਰ ਪਿਆ । ਪ੍ਰਿੰਸੀਪਲ -ਤੋਜਾ ਸਿੰਘ ਤੋਂ ਡਾਂ: ਗੰਡਾ ਸ਼ਿੰਘ ਨੇ 
ਸੁਜਾਨ ਰਾਏ ਤੇ ਬਦਾਉਨੀ ਦੇ- ਹਵਾਲੇ ਦੇ ਕੇ ਦੱਸਿਆ ਹੈ ਕਿ ਇਹ 
ਮੁਲਾਕਾਤ ਸੈਨ ੧੫੮੬ ਈ:] ਵਿਚ ਗੋਇੰਦਵਾਲ ਹੋਈ, ਜਦ ਕਿ 
ਕੁਝ ਇਕ ਨੇ ਇਹ ਮੁਲਾਕਾਤ ਆੰਮ੍ਰਿਤਜਰ (੧੬੦੬) ਹੋਈ ਲਿਖੀ 
ਹੈ[ । ਗੁਰੂ ਦੇ ਦਰਬਾਰ ਵਿਖੇ ਧ/ਰਮਕ _ਵਾਯੂ-ਮੰਡਲ ਦੇਖ ਕੇ 
ਅਕਬਰ ਬਹੁਤ ਪਰਭਾਂਫਤ ਹੋਇਆ- । ਉਹ ਸ਼ਬਦ ਆਦਿ ਸੁਣ ਕੇ 
ਬਹੁਤ ਖੁਸ਼ .ਹੋਇਆ ` ਤੱ ਉਸ ਨੇ ਆਪਣੇ. ਆਪ ਨੂੰ ਗੁਰੂ-ਘਰ ਦਾ 
ਸੇਵਕ ਕਹਿ ਗੁਰੂ ਦੇ ' ਦਰਬਾਰ ਲਈ ਜਗੀਰ ਦੇਣ ਦੀ ਇੱਛਾ 
ਪਰਗਟ ਕੀਤੀਂ । ਪੰਜਵੇ' ਗੁਰੂ ਜੀ ਨੇ ਭੀ ਪਹਿਲੋਂ ਗੁਰੂਆਂ ਵਰਗ _ਇਹ 
ਕਹਿ ਕੇ ਜਗੀਰ ਨਾਂ ਲਈ ਕਿ ਗੁਰੂ ਦਾ ਦਰਬਾਰ ਆਮ ਲੌਕਾਂ ਦੀ 
ਭੇਟਾ ਤੇ ਸੇਵਾ ਨਾਲ ਚਲੋਗਾ । ਅਕਬਰ ਨੇ ਫਿਰ ਇਹ ਕਿਹਾ -ਕਿ 
ਉਸ ਦੀ ਕੋਈ ਸੇਵਾ ਪਰਵਾਨ ਕੀਤੀ ਜਾਏ ਤਾਂ ਜੁ ਉਸ ਨੂੰ ਸੁਖ, ਤੋ 
ਸ਼ਾਂਤੀ ਦੀ ਪ੍ਰਾਪਤੀ ਹੋਵੇ । ਸਤਿਗੁਰੂ ਜੀ ਨੇ ਕਿਹਾ ਕਿ ਦੇਸ਼ ਵਿਚ ਕਾਲ 
ਪੈ ਗਿਆ ਹੈ, ਚੰਗਾ ਹੋਵੇ ਜੇ ਗ਼ਰੀਬ ਕਿਸਾਨਾਂ ਕੌਲ” ਇਕ ਸਾਲ ਦਾ 


4“ 0੬੭॥2੧੨ 


ਮਾਮਲਾ ਨਾਂ ਉਗਰਾਰਿਆ ਜਾਏ, ਕਿਉਂਕਿ _ਬਾਦਸ਼ਾਹਾਂ -ਦਾ ਸੂਖ 


ਪਰਜਾ ਦੇ ਸੁਖ ਵਿਚ ਹੁੰਦਾ ਹੈ । -ਅਕਬਰ ਲੋ ਆਪਣੇ ਸੁਖ ਤੋਂ ਸ਼ਾਂਤੀ 
ਲਈ ਇਵੇ` ਹੀ ਕੀਤਾ ਤੇਂ ਇਸ ਸਬੰਧ ਵਿਚ ਜ਼ਰੂਰੀ ਹੁਕਮ ਜਾਰੀ ਕਰ 
ਦਿੱਤਾ । ਕੁਝ ਇਕ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਪੰਜਾਬ ਦਾ ਦਸ 
ਬਾਰ੍ਹਾਂ ਫ਼ੀ ਸਦੀ ਮਾਮਲਾ ਮਾਫ਼ ਹੋ ਗਿਆ ॥. ਰੇ 


_ਸਪੱਥਣ ਹੈ ਕਿ ਸਿੱਖ. ਗੁਰੂ ਸਾਹਿਬਾਂ ਨੇ ਅਜਿਹੀ ਕੋਈ ਜਗੀਰ 


`“) ਮੋਕੰਲਿਫ਼, ਦੀ ਸਿਖ ਰਿਲੀਜਿਨ, ਪੋਥੀ ੩ _. ਲੱ 
__ਏ ਸ਼ਾਰਟ ਹਿਸਟਰੀ ਆਫ਼_ਦੀ ਸਿਖ੍ਜ, ਪੰਨਾਂ ੩੩. . ..' ਨ 
“ ਤ੍ੰਖਾਲੰਸਾਂ ਟੌਕਣੋਂ 'ਸੁਸਾਇਣੀ, ਟ੍ਰੈਕਟ ਨੈੱਥਰ ੬੦੧ _ ` 


ਹਾਂ 


ਣਾ 
ਦਾ 

ਰਾ 
ਦਰ 


ਦੁ. 
₹ ਡੱਘਂ 
ਦੇ 


1 


ਅਕਬਰ ਬਾਦਸ਼ਾਹ ਵਲੋ ਸਵੀਕਾਰ ਨਹੀ” ਕੀਤੀ ।.ਜੋ ਕੁਝ ਪਰਵਾਨ 
ਕੀਤਾ ਵੀ ਜਾਂ` ਕੁਝ ਕਰਵਾਇਆ ਵੀ ਤਾਂ ਗ਼ਰੀਬ ਸਿਸ: ਵਾਸਤੇ, 
ਮਿਨ 

-ਸਰਜ ਪਰਕਾਸ਼ ਵਿਚੋ``ਜੋ ਹਵਾਲਾ ਪਹਿਲਾਂ ਦਿੱਤਾ ਗਿਆ ਹੈ, 
ਜਿਸ ਵਿਚ ਗੁਰੂ ਅਮਰਦਾਸ ਜੀ ਨੇ ਸ੍ਰੀ (ਗੁਰ) ਰਾਮਦਾਸ ਜੀ ਨੂੰ 
ਇਉ ਕਿਹਾ ਕਿ “'ਅਹੈ ,ਪਰਗਣਾ ਤੁਮਰੇ ਪਾਸ ' ਤੋ" ਇਹ ਪਰਤੱਖ ਹੈ 
ਕਿ ਇਥੇ ਗੁਰੂ ਕਿਆਂ ਦੀ ਆਪਣੀ ਜ਼ਮੀਨ ਖ਼ਰੀਦੀ ਹੋਈ ਸੀ 1'. 

ਗੁਰੂ `ਸਾਹਿਬਾਂ ਨੇ ਇਹ `ਜ਼ਮੀਨ ਖ਼ਰੀਦ ਕੇ ਨਗਰ ਦੀ ਨੀ'ਹ 
ਰੱਖੀ । ਇਸ ਗੱਲ ਦਾ ਸਬੂਤ ਹੋਰ ਭੀ ਹੈ । ਉਹ ' ਇਹ ਕਿ ਜਦ 
ਭੀ ਸਿਖ ਗੁਰੂ ਸਾਹਿਬਾਂ ਨੇ ਕੋਈ ਨਵਾਂ ਨਗਰ ਵਸਾਇਆ 'ਤਾਂ ਜ਼ਮੀਨ 
ਮਾਲਕਾਂ ਤੋ" ਖ਼ਰੀਦੀ ਗਈ। -` ` 


ਅੰਮ੍ਰਿਤ-ਸਰ ਦੀ ਖੁਦੰਵਾਈ- 


<< 


ਗੁਰੂ ਰਾਮਦਾਸ ਨੇ ਸੈਨ ੧੫੭੩ ਈ- ਵਿਚ ਉਸ ਸਰੋਵਰ 
ਦਾ ਟੱਕ ਲਾਇਆ. ਜੋ ਕਿ 'ਆੰਮ੍ਰਿਤ-ਸਰ ਨਾਂ ਨਾਲ ਪਰਸਿਧ ਹੋਇਆ । 
ਇਸ ਸਰੋਂਵਰ ਨੂੰ ਗੁਰਬਾਣੀ ਵਿਚ ਪੰਜਵੇ. ਸਤਿਗੁਰੂ, ਜੀ ਨੇ “ਰਾਮਦਾਸ 
ਸਰੋਵਰ' ਦੇ ਨਾਂ .ਨਾਲ ਵੀ. ਸੰਬੋਧਨ ਕੀਤਾ ਹੈ ਚ ਗੁਰੂ ਜੀ ਨੇ ਇਹ 
ਟੱਕ ਦੁੱਖ ਭੰਜਨੀ ਬੇਰ ਦੇ ਕੋਲ ਲਾਇਆ। _,. _' 


-]ਇਹ ਬਿਕਰਮੀ ਸੰਮਤ ੧੬੩੦ ਬਣਦਾ ਹੈ। ਭਾਈ ਵੀਰ ਸਿੰਘ ਜੀ ਨੇ 
ਇਹੀ ਸੈਮਤ ਦਿਤਾ. ਹੈ । ਤ੍ਰਾਰੀਖ ਅੰਮ੍ਰਿਤਸਰ ਕ੍ਰਿਤ ਗਿ: ,ਗਿਆਨ ਸਿੰਘ ਵਿਚ' 
ਸੰਮਤ ੧੬੩੩ ਤੇ _ਡਿਸਟ੍ਰਕਟ ਗੰਜ਼ਿਟੀਅਰ ਵਿਚ_੧੬੩੧ ਹੈ । ਡਾ: ਗੰਡਾ. ਸਿੰਘ. 
ਨੇ ੧੬੩੪ ਦਿਤਾ, ਹੈ । ਗੁਰੂ ਰਾਮਦਾਸ ਜੀ ਸਰਵਰ_ ਦੀ ਸ਼ੋਵਾ ਸ਼ੁਰੂ ਕਰ ਚੁਕੇ 
ਸਨ ਤਾਂ ਗੁਕੂ ਅਮਰਦਾਸ 'ਜੀ ਕੋਈ ਇਕ ਸਾਲ ਪਿਛੋਂ` ਜੌਤੀਂ` ਜੌਤਿ ਸਮਾਏ 
(ਸੈਮਤ ੧੬੩੧ ਵਿਚ).। ਇਸ ਲਈ ੧੬੩੦ ਸੰਮਤ ਹੀ ਠੀਕ 'ਹੀ ਜਾਂਦਾ ਹੈ । ` 

(ਰਾਮਦਾਸ ਸ੍ਰਵਰ : ਨਾਤੇ ॥ ਸਭਿ ਉਤਰੇ ਪਾਪ _ਕਮਾਤੇ ।। 
ਨਿਰਮਲੁ ਹੋਇ, ਕਰਿ ਇਸਨਾਨਾ ।' ਗੁਰਿ ਪੂਰੈ, ਕੀਨੇ ਦਾਨਾ ।।- -”- 
/ਸੋਰਠਿ ਮ: ੫ ਘਰੁ ੩ ਦੁਪਦੇ) 


੫ੜ 


ਅਗਲੇ ਸਾਲ, ਭਵ ੧੫੭੪ ਈ: ਵਿਚ ਗੁਰੂ ਅਮਰਦਾਸ ਜੀ 
ਜੌਤੀ ਜੋਤਿ ਸਮਾ ਗਏ, ਇਸ ਲਈ ਗੁਰੂ ਰਾਮਦਾਸ ਜੀ ਨੂੰ ਸਰੋਵਰ ਦੀ 
ਸੇਵਾ ਦਾ” ਕੌਮ ਕੁਝ ਸਮੇ ਲਈ ਬੋਦ ਕਰਨਾ ਪਿਆ। . 

੧੫੭੭ ਈ: ਵਿਚ ਆਪ ਨੇ ਇਹ ਕੰਮ ਮੁੜ ਸ਼ੁਰੂ ਕੀਤਾ । ਹੁਣ 
ਸਤਿਗੁਰਾਂ ਨੇ “ਚੱਕ ਗੁਰੂ ਆ ਕੇ ਪੱਕੇ ਤੌਰ ਤੇ ਨਿਵਾਸ ਕਰ ਲਿਆ । 
ਗੁਰੂ ਅਮਰਦਾਸ਼ ਜੀ` ਦੇ ਸਮੇ ਆਪ ਭਾਈ ਜੇਠਾ ਦੇ ਰੂਪ ਵਿਚ ਇਕ 
ਅਨਿੰਨ ਸੇਵਕ ,ਤੇ` ਪਰਵਾਨ ਹੋਏ ਸਿਖ ਦੋ ਰੂਪ ਵਿਚ ਆਏ ਸਨ, 
ਪਰ ਹੁਣ ਗੁਰੂ.,ਨਾਂਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਚੱਥੇ ਗੁਰੂ ਦੇ 
ਰੂਪ ਵਿਚ ਆਏਂ। ` 

ਚਾਰ 'ਕੁ ਸਾਲ ਪਹਿਲਾਂ ਜਦ ਉਨ੍ਹਾਂ ਇਥੇ ਕੌਮ ਅਰੰਭਿਆਂ ਸੀ 
ਤਾਂ ਬਾਬਾ ਬੁੱਢਾ ਜੀ ਤੇ ਹੋਰ ਕੁਝ ਮੁਖੀ 'ਸਿਖ ਹੀ ਨਾਲ ਸਨ; ਪਰ 
ਹੁਣ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿ਼ 
ਸਿਖ-ਸੇਵਕ ਇਥੇ ਆਉਣ ਲਗ ਪਏ ਤੋਂ ਸੇਵਾ ਵਿਚ ਤਨ ਮਨ ਧਨ ਦੁਆਰਾ 
ਹਿੱਸਾ ਪਾਉਣ ਲਗ ਪਏ.ਸਨ । 

'ਚੁਗਿਰਦੇ ਦੇ ਪਿੰਡਾਂ ਵਿਚੋ ਕਈ ਸਿਖ 'ਚਕ ਗੁਰੂ' ਆ ਵਸੇ । 
ਕਈ ਲੱਕੀ `ਤਾਂ ਦੂਰ-ਦੁਰਾਡਿਓ" ਸਤਿਗੁਰੂ ਜੀ ਦੀ ਖਿੱਚ ਕਰਕੇ ਇਥੇ 
ਆ ਆਬਾਦ ਹੋਏ । 'ਉਦੋ' ਇਹ 'ਨਿੱਕਾ ਜਿਹਾ ਪਿੰਡ ਸੀ_1 ਬੇਰੀਆਂ 
ਤੋਂ ਅੰਬਾਂ ਦੇ ਝੁੰਡ ਵਿਚ ਕੁਝ ਕੁ ਕੋਠੇ ਛੱਤੇ ਗਏ । ਕੁਦਰਤ ਦੀ ਗੋਦੀ 
ਵਿਚ ਇਥੇ, ਜ਼ਿੱਥੇ-ਸ਼ਾਦੇ, ਸ਼ਰਧਾਲੂ, ਮਿਹਨਤੀ ਡੇ ਕਿਰਤੀ `ਸਿੱਖ ਆ 
ਵੱਸੇ, ਜੌਕਿ ਸਤਿਗੁਰੂ ਸਾ 'ਚਰਨਾਂ -ਵਿਚ ਰਹਿ' ਕੇ ਸੈਵਾ ਤੇ ਸਿਮਰਨ 
ਦਾ ਸਮਾ ਬਤੀਤ ਕਰਨ ਲੱਗੇ ਰੇ 

ਓਦੋਂ ਸਬਿਦ ਸਿੱਖਾਂ ਨੂੰ `ਚਿੱਤ ਚੇਤੇ ਵੀ ਨਰੀ' -ਚੋਣਾ ਕਿ ਇਹ 
ਪਿੰਤ ਕਦੇ “ਇਕ ਵੱਡਾ ਸ਼ਹਿਰ ਬਣ ਜਾਏਗਾ--ਸਿੱਖੀ ਦਾ ਕੇਂਦਰ 'ਹੀ 
ਨਹੀਂ', ਸਗ” ਵਪਾਰ ਦੀ ਬੜੀ ਭਾਰੀ ਮੰਡੀ ਵੀ 1 ਅੱਜ ਕਲ੍ਹ ਭਾਰਤੀ 
ਪੰਜਾਬ ਦਾ ਇਹ ਸਭ ਤੋਂ` ਵਡਾ. ਸ਼ਹਿਰ ਹੈ, ਵੱਲੋਂ 'ਲਗਖਗ ਪੰਜ ਲੱਖ 


ਅ੩ 


੨੩ 


੮੨ 


ਆ 


ਹੈ । ਸਿੱਖ ਰਾਜ ਦੇ ਸਸੇ ਅੰਮ੍ਰਿਤਸਰ ਦੀ ਵੱਸੋ ਲਾਹੌਰ ਤੋ” ਭੀ 


ਜ਼ਿਆਦਾ 'ਸੀ । ਮਹਾਂਰਾਜਾ ਰਣਜੀਤ ਸਿੰਘ ਦੇ ਸਮੇ ਇਸ ਸ਼ਹਿਰ ਦਾ 
ਵਪਾਂਰ ਰੂਸ ਨਾਲ, ਸਿੱਧੇ ਤੌਰ ਤੋਂ ਕਾਇਮ ਹੋ ਚੁਕਾਂ ਸੀ । ਵਪਾਰ ਦੀ 
ਹੁਣ ਇਹ ਇਤਨੀ'ਵੱਡੀ ਮਾਰਕੀਟ ਹੈ_ਕਿ ਦਿੱਲੀ ਤੋਂ ਬਾਅਦ ਇਥੇ 
ਸਭ ਤੌ ਵੱਧ ਬੈਕ ਹਨ ਤੋਂ ਬੈਕਾਂ ਦੁਆਰਾ ਲੈਣ ਦੇਣ ਹੈ। 

ਮਹਿਮਾ ਪਰਕਾਸ਼ ਵਿਚ ਲਿਖਿਆ ਹੈ ਕਿ ਸਰੋਵਰ ਦੀ ਖੁਦਾਈ 
ਗੁਰੂ ਅਮਰਦਾਸ ਜੀ `ਲੇਂ ਆਪ ਕਰਵਾਈ । ਇਹ ਗੱਲ ਠੀਕ ਨਹੀ” ਹੈ । 
ਹਾਂ, ਸਰੋਵਰ ਦੀ ਖੁਦਾਈ ਦਾ ਕੰਮ ਗੁਰੂ ਅਮਰਦਾਸ ਜੀ ਦੀ ਆਗਿਆ 
ਅਨੁਸਾਰ ਜ਼ਰੂਰ ਹੋਇਆ । ਤੀਜੇ ਗੁਰੂ ਜੀ ਦੇ ਸਮੇ ਇਕ ਸਾਲ ਦੇ 
ਲਗ ਪਗ ਕੌਮ ਹੋਇਆ । ਪਰ ਜਦ ਗੁਰੂ ਅਮਰਦਾਸ ਜੀ ਜੌਤੀ ਜੋਤਿ 
ਸਮਾ ਗਏ ਤਾਂ ਤਿੰਨ ਚਾਰ ਸਾਲ ਲਈ ਕੰਮ ਬੰਦ ਰਿਹਾ । ਮੁੜ ਇਹ 
ਕਾਰਜ.ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾ ਕੇ 'ਸੈਪੂਰਨ ਕਰਵਾਇਆ, 
ਇਸ ਗੱਲ ਦੀ . ਗਵਾਂਹੀ ਭਾਈ ਗੁਰਦਾਸ ਜੀ ਦੀਆਂ ਜਿ 
ਮਿਲਦੀ ਹੈ : 
“ਪੂਰਨ -ਤਾਂਲ ਖਟਾਇਆ ਆੰਮ੍ਰਿਤਸਰ ਵਿਚਿ ਜੌਤਿ ਜਗਾਵੈਂ 1੪੭॥੧॥ 
ਚੌਥੇ ਸਤਿੰਗੁਰੂ ਜੀ ਨੇ 'ਪੂਰਨ ਤਾਲ' ਖੋਟਵਾਂ ਲਿਆ ਸੀ । ਪੰਜਵੇ" 
ਮਚਿਗਰੂ ਨ ਨੇ ਸਰੋਂਵਰ ਨੂੰ ਪੱਕਿਆਂ ਕਰਵਾਇਆ ਸੀ 1 

_ਅੰਮ੍ਰਿਝ-ਸਰੋਵਰ ਦੀ ਖੁਦਾਈ ਦਾਂ ਕੇਮ ਗੁਰੂ ਰਾਮਦਾਸ ਜੀ ਦੇ 
ਮੇ ਢੂਜੀ ਵੇਰ, ੧੫੭੭ ਈ: ਤੋ ੧੫੮੧ ਈ:' ਤੱਕ. ਕੋਈ ਚਾਰ ਪੰਜ 
ਸਾਲ ਹੋਇਆਂ ਇਕ ਪਾਸੇ ਤਾਂ ਚੱਕ ਗੁਰੂ. ਐਬਾਦ ਹੋ ਰਿਹਾ ਸੀ ਤੇ 
ਦੂਜੇ ਪਾਸੇ ਸਰੋਵਰ ਖਟਿਆ ਜਾ ਰਿਹਾ ਸੀ । ਲਾਹੌਰ ਦੇ ਕੁਝ ਕੁ ਸੋਢੀ 
ਖੱਤਰੀ, ਜਿਨ੍ਹਾਂ ਨੂੰ ਕਿ ਉਸ ਵੇਲੇ ਦੇ ਸੂਬੇ ਨੰ . ਉਜਾੜ ਦਿੱਤਾ ਸੀ, ਵੀ 
ਇਥੇ ਆ ਕੇ ਆਬਾਦ ਹੋਂ ਗਏ । 


ਇਹ ਥਾਂ, ਜਿਥੇ ਸਰੋਵਰ ਬੰਠਿਆ. ਤੋ ਗੁਰੂ .ਕੇ ਮਹਿਲ ਅਬਾਦ 


ਅਘ 


ਹੋਏ, .ਸੁਲਭਾਨਵਿੰਡ ਦੀ? ਜੂਹ. ਸੀ, :ਤੇ ਝਗੜੇ ਵਿਚ ਫਸੀ ਹੋਈ ਜਗ੍ਹਾ 
ਸੀ । ਇਥੇ .ਧਰਮ-ਕੇਦਰ ਬਣਨ ਨਾਲ ਜਗ੍ਹਾ -ਦੀ ਭੀ ਮੁਕਤੀ ਰੋ ਗਈ । 
ਆਪੋ ਦੇ ਝਗੜੇ ਵਿਚੋ ਨਿਕਲ ਕੇ ਇਕ ਮਹਾਨ. ਆਤਮਕ, ਵਿਵਹਾਰਕ 
ਤੇ ਸਮਾਜਕ ਖੇਤਰ ਵਿਚੇ ਪਰਸਿੱਧ ਅਸਥਾਨ ਹੋ ਗਿਆ । |, 


1 


ਗਰੂ ਰਾਮਦਾਸ ਜੀ ਤੇ ਲੰਗਰ ਦੀ ਸੇਵਾ- 


` ਗੁਰੂ ਰਾਮਦਾਂਸ ਜੀ ਭਾਈ- ਜੇਠਾ ਦੇ ਰੂਪ ਵਿਚ. ਸਿੱਖ' ਸੇਵਕਾਂ 
ਅਤੇ ਮਿਹਨਤ-ਮੁਸ਼ੱਕਤ ਕਰਨ _ਵਾਲਿਆਂ _ਕਾਮਿਆਂ, ਮਜ਼ਦੂਰਾਂ . ਤੋ 
ਸ਼ਰਧਾਲੂਆਂ 'ਵਿਚ . ਲੰਗਰ ` ਵਰਤਾਂਦੇ ਸਨ । 'ਭਾਈ ਜੇਠਾ. ਕਦੇ 
ਗੋਇੰਦਵਾਲ ਵਿਖੇ ਲੰਗਰ ਵਿਚ ਪ੍ਰਸ਼ਾਦ ਤਿਆਰ _ਕੌਰਨ ਵਿਚ ਕਈ 
ਪਰਕਾਰ-ਦਾ ਹਿੱਸਾ ਪਾਂਦੇ ਰਹੇ ਸਨ । ਉਥੇ ਲੈਗਰ ਲਈਂ ਕਈ ਵਰ੍ਹੇ 
ਬਾਲਣ ਅਤੇ ਪਾਣੀ ਆਦਿ ਢੋਣ ਤੋਂ ਸੈਗਤ ਨੂੰ ਪ੍ਰਸ਼ਾਦ- ਪਾਣੀ ਛਕਾਣ ਦੀ 
ਸੇਵਾ ਕਰਨੀ ਆਪ ਦਾ ਕੰਮ ਬਣ ਗਿਆ ਸੀ । ਜੂਠੇ ਭਾਂਡੇ ਮਾਂਜਣ ਤੋ 
ਪੱਤਲਾਂ ਚੁੱਕਣ ਵਿਚ ਆਪ ਨੂੰ ਅਨੰਦ ਆਂਦਾ ਸੀ । 
2 $ ਭਾਵੇ' ਭਾਈ ਜੇਠਾ ਜੀ ਵੱਧ ਤੌ” ਵੱਧ ਰੀ 
ਜੇਵਾਂ ਵਿਚ ਬੜੀਤ ਕਰਦੇ, ਪਰ ਆਪਣੀ ਉਪ-ਜੀਵਕਾ ਲਈ ਉਬਾਲੇ 
ਹੋਏ ਛੋਲਿਆਂ ` ਦੀਆਂ ਘੁੰਗਣੀਆਂ ਆਦਿ ਵੇਚ ਕੌ ਗੁਜ਼ਾਰਾ. ਕਰਦੇ । 
ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ _ਹੈ ਕਿ ਭਾਈ ਜੇਠ੍ਹਾ ਜੀ ਆਪਣੀ 
ਆਮਦਨੀ ਦਾ ਚੌਥਾ ਹਿੱਸਾ ਧਰਮ ਨਮਿੱਤ ਦੇ ਦਿੰਦੇ ਸਨ ]ੰ ' 
ਚੱਕ ਗੁਰੂ ਵਿਖੇ ਜਦ ਸ੍ਰੀ ਗੁਰੂ ਰਾਮਦਾਸ ਜੀਂ ਨੇ ਆ ਕੇ ਨਿਵਾਸ 
ਕਰ ਲਿਆ ਤਾਂ ਉਨ੍ਹਾਂ ਵੱਲੋ” ਇਥੇ ਬਾਕਾਇਦਾ ਲੰਗਰ ਜਾਰੀ ਕਰ 
ਦਿਤਾ ਗਿਆ 1 ਬਾਬਾ ਬੁੱਢਾ ਜੀ ਓਸ ਬੇਰ ਹੇਠ, ਜੋ ਕਿ ਸਿ ਤਕ 
ਸੀ੍‌ ਦਰਬਾਰ ਸਾਹਿਬ ਦੀ ਪਰਕਰਮਾ ਵਿਚ ` ਕਾਇਮ ਹੈਂ ਤੇ 


(ਖਜ਼ਾਨ ਸਿੰਘ, ਹਿਸਟਰੀ ਐੱਡ ਫ਼ਿਲਾਸਫ਼ੀ ਆਫ਼ ਸਿੱਖ ਰਿਲੀਜਨ, 
_ ਪਹਿਲਾ ਹਿੱਸਾ, ਪੰਨਾਂ ੧੧੫ (ਅੰਗਰੇਜ਼ੀ) । 


੫੬ 


੮੧੬ 


ਹ# 


ਬੁੱਢਾ ਜੀ ਦੀ ਬੇਰ ਕਰਕੇ ਪਰਸਿੱਧ ਹੈ, ਗੁਰੂ ਕਾ ਲੰਗਰ ਉਹਨਾਂ ਸਿੱਖ 
ਸੇਵਕਾਂ ਵਿਚ ਵਰਤਾਂਦੇ, ਜੋ ਕਿ ਰੀ ਅੰਮ੍ਰਿਤ-ਸਰ (ਚ ਦੀ ਖੁਦਾਈ 
ਦੀ ਸੇਵਾ ਕਰਦੇ ਸਨ । ਸਣ 

ਗੁਰੂ ਕੇ ਲੌਗਰ ਵਿਖੇ ਕੇਵਲ ਸੇਵੇਕਾਂ. ਨੂੰ `ਹੀ ਨਹੀਂ, ਸਗੋ” ਹੋਰ 
ਅਭਿਆਰਤਾਂ ਤੋਂ ਲੌੜਵੰਦਾਂ ਨੂੰ ਭੀ ਬਗ਼ੈਰ ਕਿਸੇ ਧਰਮ ਤੇ ਜ਼ਾਤ .ਦੇ 
ਵਿਤਕਰੇ ਦੇ ਖਾਣਾ ਆਦਿ ਮਿਲਦਾ ਸੀ । ਲੰਗਰ ਹਰ ਵੇਲੇ ਜਾਰੀ 
ਰਹਿਣ ਦੇ ਕਾਂਰਨ. ਇਥੋ” ਦੀ ਆਬਾਦੀ ਦਿਨੋ-ਦਿਨ ਵਧਦੀ ਜਾਂਦੀ ਸੀ, 
ਅਤੇਂ ਆਈਆਂ ਗਈਆਂ ਸੰਗਤਾਂ ਦੀ ਗਿਣਤੀ ਵੀ ਬਹੁਤ ਰਹਿੰਦੀ ਸੀ।. _ 

ਅੰਮ੍ਰਿਤ ਸਰੋਵਰ :ਦੀਂ ਖੁਦਾਈ ਵਿਚ ਕਈ ਸਿੱਖ` ਤਾਂ ਸੇਵਾ-ਭਾਵ 
ਨਾਲ ਕੌਮ ਕਰਦੇ ਸਨ, ਪਰ ਕਈ `ਦਿਹਾੜੀਦਾਰਾਂ ਨੂੰ ਨਿੱਤ ਦੀ ਮਜੂਰੀ 
ਵੀ ਦਿੱਤੀ ਜਾਂਦੀ ਸੀ । ਏਸ ਕੰਮ ਲਈ ਤੇ ਸਤਿਗੁਰਾਂ ਦੇ ਬਾਕਾਇਦਾ 
ਚਲ ਰਹੇ ਲੰਗਰ ਵਾਸਤੇ ਹਰ ਰੋਜ਼ ਸੈਕੜੇ ਰੁਪਏ ਖ਼ਰਚ ਹੋ ਜਾਂਦੇ 
ਸਨ । ਰਾਮਦਾਸਪੁਰ ਤਾਂ ਅਜੇ ਇਕ ਪਿੰਡ ਹੀ ਸੀ`। ਵਧੇਰੇ ਵੱਸੋ ਨਾ 
ਹੋਣ ਕਰਕੇ ਜ਼ਿਆਦਾ ਆਮਦਨ ਚੜ੍ਹਾਵੇ ਤੇ ਹੀ ਨਿਰਭਰ ਸੀ । ਕਈ 
ਵੇਰੀ ਚੜ੍ਹਾਵਾ ਚੋਗਾ ਚੋਖਾ ਆ ਜਾਂਦਾ, ਪਰ ਜਦ ਵਾਹੀ .ਦੇ ਮੌਸਮ 
ਵਿਚ ਜਾਂ ਸਖ਼ਤ ਗਰਮੀ ਸਰਦੀ ਦੀ ਰੁੱਤੇ ਸੋਗਤਾਂ ਘੱਟ ਗਿਣਤੀ ਵਿਚ 
ਆਉਂਦੀਆਂ .ਤਾਂ. ਚੜ੍ਹਾਵਾ ਵੀ ਘੱਟ ਹੀ ਹੁੰਦਾ । ਇਸ. ਕਾਰਨ 
ਸਰੋਵਰ ਦੀ ਖੁਦਾਈ ਆਦਿ ਇਵ ਲੰ ਗੇ ਹੋਏ ਸਨ, ਉਨ੍ਹਾਂ 
ਦਿਹਾੜੀ ਦੀ ਉਜਰਤ ਦੇਣ ਲਈ ਤੇ ਕੇ ਲੰਗਰ ਨੂੰ ਚਲੇ 
ਰੱਖਣ ਲਈ ਕਦੇ ਕਦੇ ਮਾਇਆ ਦੀ ਤ- ਕੌਨ ਹੈਦੀ । ਇਕ ਵੇਰ 
ਬਾਬਾ ਬੁੱਢਾ ਜੀ ਤੋਂ ਹੋਰ ਸਿੱਖ ਸੇਵਕਾਂ ਨੇ ਸ੍ਰੀ ਗੁਰੂ ਰਾਮਦਾਸ..ਜੀ ਨੂੰ 
ਬੇਨਤੀ ਕੀਤੀ ਕਿ ਸੈਗਤਾਂ ਵਧੇਰੇ ਆਉਣ ਕਰਕੇ ਲੰਗਰ ਆਦਿ ਦੇ 
ਪਰਬੈਧ ਲਈ ਵਧੇਰੇ ਮਾਇਆ ਦੀ ਲੋੜ ਹੋਏਗੀ । ਸਤਿਗੁਰੂ ਜੀ ਨੇ 
ਵਿਚਾਰ ਕਰਨ ਮਗਰੋ” ਇਹ ਫ਼ੈਸਲਾ ਕੀਤਾ ਕਿ ਗੁਰੂ ਨਾਨਕ.ਦੇਵ ਜੀ ਦੀ 
ਸਿੱਖੀ ਦੇ ਪਰਚਾਰ ਲਈ ਅਤੇ ਲੰਗਰ ਆਦਿ. ਦੇ . 'ਖ਼ੌਰਚਾਂ ਲਈ 


ਉਨ 
੫ 


, 0੮੧ 


ਉਚ 


124 
ਘ ਰੀ 


੫੭ 


ਦੱਸੰਵੰਧ ਉੱਗਰਾਹੁਣ ਖ਼ਾਤਰ ਮਸੈਦ ਥਾਪੇ ਜੀਣ । 

ਜਿਥੇ 'ਸਤਿੰਗੁਰੂ ਜੀ. ਨੇ ਆਖਣਾਂ ਨਿੱਜੀ ਰਿਹਾਇਸ਼ੀ ਅਸਥਾਨ 
ਬਣਾਇਆ ਸੀ ਤੇ ਜਿਥੇ ਮਗਰੋ ਸ੍ਰੀ ਗੁਰੂ ਅਰਜਨ ਦੇਵ ਜੀ ਵੀ 
ਰਹਿੰਦੇ ਰਹੇਂ ਅਤੇ ਜਿਥੇਂ ਹੁਣ 'ਗੁਰਦੁਆਰਾ ਗੁਰੂ ਕੇਂ ਮਹਿਲ' ਕਾਇਮ 
ਹੈ, ਇਥੇ ਸਤਿਗੁਰਾਂ ਦਾਂ ਆਪਣਾ ਲੈਂਗਰ ਸੀ_।: ਸਤਿਗੁਰੂ ਜੀ - ਨਿਤ 
ਸੈਗਤਾਂ ਨੂੰ ਦਰਸ਼ਨ ਦੇਣ ਲਈ, ਅੰਮ੍ਰਿਤ-3ਰਵਰ .ਦੀ ਕਾਰ ਸੇਵਾ ਦੇਖਣ 
ਲੋਈ ਅਤੇ ਕਈ ਵੇਰ ਆਖ ਸੇਵਾ ਕਰਨ ਲੋਈ ਆਉਦੇ । ਸੰਗਤਾਂ 
ਵਿਚੋਂ ਨਿਤ ਸੈਂਕੜੇ ਸ਼ਰਧਾਂਲੂ ਮੈਂਤਿਗੁਰਾਂ ਦੇ ਮਹਿਲੀ' ਵੀ ਆਂਦੇ ਰਹਿੰਦੇ 
ਸਨ । ਇੱਥੇਂ ਬੀਬੀ ਭਾਨੀ ਜੀ ਫਲੋ" ਲੰਗਰ ਦੀ ਸੇਵਾ ਹੁੰਦੀ । 

ਜਦ ਸ਼ੋਹਿਜੇ ਸਹਿਜੇ ਅੰਮ੍ਰਿਤ-ਸਰੋਵਚ .ਦੇ ਗਿਰਦ ਇਕ 
ਬਾਕਾਇਦਾ ਨਗਰੀ ਵਸ ਗਈ ਤਾਂ ਸਤਿਗੁਰਾਂ ਨੇ ਆਪਣੇ ਘਰ ਤੇ 
ਨਿੱਜੀ ਲੰਗਰ ਲਈ ਅੰਨ ਪਾਣੀ ਆਦਿ ਦਾ ਇੰਤਜ਼ਾਮ ਆਪਣੇ ਵੱਡੇ 
_ਬੇਂਟੇ ਖ੍ਰਿਥੀ ਚੋਦ ਦੇ ਸਪੁੰਰਦ ਕੀਤਾ ਅਤੇ _ਬਾਬਾਂ ਬੁੱਢਾ ਜੀ ਨੂੰ ਉਹਨਾਂ 
ਦੀ ਨਿਗਰਾਨੀ ਕਰਨ ਲਈ ਆਗਿਆ ਕੀਤੀ ਗਈ । ਸਾ 

__ ਸੀ ਗੁਰੂ ਰਾਮਦਾਸ ਜੀ ਦਾ ਖ਼ਾਸ ਹੁਕਮ ਸੀ `ਕਿ ਸੇਵਾ ਲਈ 

ਹਮੇਸ਼ਾ ਤੱਤਪਰੇ ਰਹੇ । ਆਏ ਗਏ ਮੁਸਾਂਫ਼ਰ, ਯਾਤਰੂ ਤੇ ਅਭਿਆਗਤੇ 
ਦੀ ਸੇਵਾ ਕਰੋ ਤੇ ਲੈਗਰ ਪਾਣੀ ਪੁੰਛ ਕੋ ਦਾਤੇ ਦੀਆਂ. ਖ਼ੁਸ਼ੀਆਂ ਪ੍ਰਾਪਤ 
ਕਰੋ । ਆਪ ਦੇ ਸਮੇ ਕਿਵੇ" ਸਿਖ ਸੰਗੰਤਾਂ ਜਲ-ਪਾਣੀ . ਵਰਤਾ ਕੇ, 


ਪੱਖਾ ਝੱਲ ਕੇ, ਥੱਕੇ ਟੁੱਟੇ ਮੁਸਾਫ਼ਰਾਂ ਦੀ ਖ਼ੁੱਠੀ-ਚਾਂਪੀ ਕਰ ਕੇ ਤੇ ਪ੍ਰਸ਼ਾਦ 


ਆਂਦਿ ਛਕਾ ਕੇ ਇਕ ਦੂਜੈ ਦੀ ਸੇਵਾ 'ਕਰਨ_'ਲਗ: ਪਈਆਂ ਅਤੇ ਗੁਰੂ 
ਰਾਮਦਾਸ ਜੀ ਦੇ ਸਮੇ ਕਿਵੇ” ਗ਼ਰੀਬਾਂ ਤੇ . ਅਲਾਂਥਾਂ'ਦੀ ਸਹਾਇਤਾ ਕੀਝੀ 
ਖਾਂਦੀ ਰਹੀ, ਇਹ ਸਤਿਗੁਰੂ ਦੀਆਂ ਕਈ ਸਾਖੀਆਂ ਤੋ ਸਪੱਸ਼ਟ ਹੈ । 
_ਇਕ ਦਿਨ ਸ੍ਰੀ ਗੁਰੂ.ਰਾਮਦਾਸ.ਜੀ ਆਪ . ਲੰਗਰ ਵਿਚ .ਚੋਲੋ 
ਰੋਏ 1ਆਪ ਨੇ ਉਥੇ ਕੁਝ . ਸਿੱਖਾਂ ਨੂੰ ਸੇਵਾ ਕਰਦਿਆਂ ਦੇਖਿਆਂ .। 
ਉਹਨਾਂ ਵਿਚੋਂ“ ਇਕ ਸਿੱਧਾਂ-ਸ਼ਾਦਾ ਸਿਖ .ਸੀ, ਜ਼ਿਸ ਦਾ ਨਾਮ ਸ਼ੀ ਭਾਈ 


੫੮ 


੮੮੬ 


। 


ਹੀ”: 


ਹੈਦਾਲ, ਜੋ ਸੇਵਾ ਲਈ ਹਰ ਵੇਲੇ ਤੱਤਪਰ ਰਹਿੰਦਾ ਸੀ” । 

ਸਤਿਗੁਰੂ ਜੀ ਉਸ ਦੀ ਨਿਸ਼ਕਾਮ ਸੇਵਾ, ਸੱਚੀ ਭਗਤੀ `ਤੇ 
ਨਿਮਰ ਭਾਵ ਤੋਂ ਬਹੁਤ ਪਰਸੈਨ ਹੋਏ । ਖੇੜੇ ਵਿਚ ਆ ਕੇ ਸਤਿਗੁਰਾਂ ਨੇ 
ਫ਼ੁਰਮਾਇਆ : 'ਹੈਦਾਲ ! ਤੂੰ ਮੇਰੇ ਚਿੱਤ ਨੂੰ ਬਰੁਤ ਪ੍ਰਸੈਨ ਕੀਤਾ ਹੈ । 
ਤ੍ਰੰ ਨਿਤ ਸੇਵਾ ਤੇ ਭਗਤੀ ਵਿਚ ਮਸਤ ਰਿਹਾ ਹੈ ਅਤੇ ਹੁਣ ਨਵੇ' ਹੀ 
ਢੈਗ ਨਾਲ ਡੰਡਉਤ ਕਰ ਕੇ ਦਿਖਾਈ ਹੈ । ਤੋਰੀ ਸੇਵਾ ਤੇ ਘਾਲ 
ਥਾਇ ਪਈ ਹੈ । ਇੰਜ ਕਹਿ ਕੇ ਸਤਿਗੁਰਾਂ ਨੇ ਭਾਈ ਹੋਦਾਲ ਨੂੰ 
ਸਿਰੋਪਾ ਬਖ਼ਸ਼ਿਆ, _ਜੀਵਨ-ਮੁਕਤ 'ਕਰ _ਦਿਤਾ ਤੋਂ ਪਰਚਾਰਕ 
ਥਾਪਿਆ । ਹਾ 

ਇਕ ਵੇਰ ਸਤ ਸਿੱਖ ਗੁਰੂ ਜੀ ਦਦੇ ਦਰਬਾਰ ਵਿਚ ਆਏ, ਉਹ 
ਸਨ : ਧਰਮ ਦਾਸ, ਡੁਗਰ ਦਾਸ, 'ਦੀਪਾ, ਜੇਠਾ, ਸੰਸਾਰੀ, ਬੂਲਾ ਤੋ 
ਤੀਰਥ । ਇਨ੍ਹਾਂ ਸਤਿਗੁਰੂ ਜੀ ਅਗੇ ਬੇਨਤੀ ਕੀਤੀ: “ਸੱਚੇ 


ਪਾਤਸ਼ਾਹ ! ਸਾਨੂੰ ਜੀਵਨ ਸਫਲ ਕਰਨ ਦਾ ਮਾਰਗ ਦਰਸਾਓ ।' 


ਸਤਿਗੁਰੂ 'ਜੀ ਨੇ ਮਿਹਰ ਦੀ ਨਿਗਾਹ ਕੀਤੀ ਤੇ ਫਿਰ 
ਫੁਰਮਾਇਆ : “ਮਾਣ ਦਾ ਤਿਆਗ ਕਰ ਕੇ ਨਿਰਮਾਣਤਾ ਧਾਰਨ 
ਕਰੋ, ਪੁੰਨ ਗ੍ਰਹਿਣ ਕਰੋ ਤੇ ਪਾਪਾਂ ਦਾ ਤਿਆਗ ਕਰੋ । ਆਪਣੀ 
ਜਰਾ ਅਨਾਰ ਸਿਖਾਂ ਦੀ ਸਵਾ ਕਰ ਕੜਵੰਦ ਤੁਹਾਡੇ ਰਹ 
ਵਿਖੇ ਆਉਣ ਤਾਂ 'ਉਹਨਾਂ ਨੂੰ ਪ੍ਰਸ਼ਾਦ ਖਾਣੀ ਤੇ" ਛੁੱਟ ਕੰਪੜ੍ਹਾ-ਲ 
ਵੀਂ ਦੇ ਕੇ ਤੋਰੋ ।... ਤੇ ਇੰਜ ਸਤਿਗੁਰੂ ਦੀਆਂ ਖ਼ੁਸ਼ੀਆਂ ਭਿ 
ਕਰੋ।'__ ਰ ...! 
ਸ੍ਰੀ ਗੁਰੂ ਰਾਮਦਾਸ ਜੀ ਦਾ ਬਚਨ ਹੈ 'ਕਿ੍‌ ਜਿਨ੍ਹਾਂ ਨੂੰ ਸੱਚ -ਦੀ, 
ਸੋਝੀ ਪਰਾਪਤ ਹੋਈ ਹੈ ਉਹਨਾਂ ਕੌਲ ਕਦੇ ਨਾ=ਮੁਕਣ ਵਾਲਾ ਖ਼ਜ਼ਾਨਾ 
ਹੈ 4 ਜੋ ਪਰਮਾਤਮਾ ਦੀ.ਯਾਦ ਵਿਚ ਜ਼ਹਿ ਕੇ. ਖਾਂਦੇ ਹਨ -ਉਹਨਾਂ 'ਦ 


ਨੌਜਿਜ ਦਾ ਸਵਿਸਥਾਰ ਜ਼ਿਕਰ ਪੰਨਾ ੩੭-੩੮ ਤੇ ਆ ਚੁਕਾ'ਹੈ। _ 


ਸਵ 
੬ 


ਖਾਣਾ ਤਾਂ ਸਫਲ ਹੈ, ਪਰ ਜੋ ਉਸ ਨੂੰ ਵਿਸਾਰ ਦਿੰਦੇ ਹਨ ਉਹ 
ਹੱਥ ਟੱਡ ਕੇ ਮੰਗਦੇ ਫਿਰਦੇ ਹਨ : ਰ 
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥ 
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ. ਤੜਾਇਆ -1੮। 
`... (ਸਿਰੀ ਰਾਗ ਕੀ ਵਾਰ ਮ: ੪, ਪੰਨਾ ੮੫) 
ਬਿਹਾਗੜੇ ਕੀ :ਵਾਰ ਵਿਚ ਗੁਰੂ ਰਾਮਦਾਸ ਜੀ ਦੀ ਇਕ 
ਪਉੜੀ ਹੈ, ਜਿਸ ਨੂੰ, ਕਈ ਵਾਰ ਲੰਗਰ ਵਰਤਾਣ ਮਤਰੋ` ਪੜ੍ਹਿਆ 
ਜਾਂਦਾ ਹੈ । ਕਈ ਵਾਰੀ ਸਿਖ ਸੈਗਤਾਂ ਪੰਗਤਾਂ ਦੇ ਰੂਪ ਰਾ ਬੈਠੀਆਂ 
ਹੋਈਆਂ ਰਲ ਕੇ ਵੀ ਇਸ ਪਉੜੀ ਦਾ ਗਾਇਨ ਕਰਦੀਆਂ ਹਨ :' __ 
ਆਪੇ ਧਰਤੀ ਆਪੇ ਹੈ ਰਾਹਕੁ, ਆਪਿ ਜੋਮਾਇ ਪੀਸਾਵੈ । 
`_` ਆਪਿ ਪਕਾਵੈ ਆਪਿ ਭਾਂਡੇ ਦੋਇ ਪਰੋਸੈ, ਆਪੇ ਹੀ ਬਹਿ ਖਾਵੈ ॥ 
_ ਆਪੇ ਜਲੂ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ ।। 
ਆਪੇ ਸੈਗਤਿ ਸਦਿ ਬਹਾਲ, ਆਪੇ ਵਿਦਾ ਕਰਾਵੇ । ਰ 
ਜਿਸ ਨੇ ਕਿਰਪਾਲੁ ਹੋਵੈ ਹਰਿ ਆਪੇ, ਤਿਸ ਨੌ ਹੁਕਮੁ ਮਨਾਵੈ । 
_(ਬਿਹਾਗੜੇ ਕੀ ਵਾਰ ਮ: ੪, ਪੰਨਾ ੫੫੦) 
ਅੰਤਿਮ ਆਦੇਸ਼- 
ਗੁਰੂ ਰਾਮਦਾਸ ਜੀ ੧੫੭੪ ਈ: ਤੋ ੧੫੮੧ ਈ:. ਤਕ 
ਗੁਰੂ ਰੂਪ ਹੋ, ਸੀ ਅੰਮ੍ਰਿਤਸਰ ਵਿਖੋ ਵਿਚਰੇ । ਆੰਮ੍ਰਿਤ-ਸਰੋਵੁਰ ਦੀ 
ਖੁਦਵਾਈ ਦਾ ਕੰਮ ਆਪ ਨੌ ਦੂਜੀ ਵੇਰ ੧੫੭੭ ਈ:. ਵਿਚ ਮੁੜ ਸ਼ੁਰੂ 
ਕਰਾਇਆ ਤਾਂ ਬਰੁਤ ਸਾਰੋ ਸਿੱਖ ਸੇਵਕ ਇਕੱ “ਠੇ ਕੀਤੇ । ਤਾਲ. ਦੀ 
ਖੁਦਾਈ ਬਹੁਤ ਸਰਗਰਮੀ ਨਾਲ ਹੋਣ ਲੱਗੀ । ਗੁਰੂ ਜੀ ਜਦ ਕੈਮ 
` ਕਰਦੇ ਜਾਂ ਕਰਾਉਂਦੇ ਤਾਂ ਇਕ ਬੇਰੀ ਹੇਠ ਬੈਠਿਆਂ ਕਰਦੇ ਸਨ`। ਉਹ 
ਇਲੈਚੀ ਬੋਰ ਦੇ ਨਾਮ ਨਾਲ ਪਰਸਿਧ ਹੈ, ਕਿਉ'ਕਿ ਇਸ ਨੂੰ ਛੋਟੀ 
ਇਲੈਚੀ ਜਿਡੇ ਨਿੱਕੇ ਨਿੱਕੇ ਬੇਰ ਲਗਦੇ ਹਨ । ਉਸ ਬੇਰੀ ' ਹੇਠ 
ਦਰਸ਼ਨੀ ਦਰਵਾਜ਼ੇ, ਦੇ ਕੌਲ ਸ੍ਰੀ ਦਰਬਾਰ ਸਾਹਿਬ -ਦੀ ਪਰਕਰਮਾ 


੬6: 


੧੪ 


ਲਾ 


# 


ਵਿਖੇ ਆਪ ਦੀ ਯਾਦ ਵਿਚ ਹੁਣ ਛੋਟਾ ਜਿਹਾ ਗੁਰਦੁਆਰਾ ਹੈ । 
ਜਦ 'ਤਾਲ , ਤੀਰਥ' ਬਣ ਚੁਕਾ ਤੋਂ 'ਨਗਰ' ਘੁੱਗ ਵੱਜ 
ਗਿਆ ਤਾਂ ਸਤਿਗੁਰੂ ਜੀ ਨੇ ਇਸ ਪਾਸਿਓ” ਨਿਸਚਿੰਤ ਤੋਂ ਸੰਤੁਸ਼ਟ ਹੋ ਕੇ 
ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਤੀਜੇ ਸਤਿਗੁਰੂ ਜੀ ਦੇ ਆਦੇਸ 
ਅਨੁਸਾਰ ਸੇਵਾ ਸੰਪੂਰਨ ਹੋਈ ਹੈ । ਅੰਤ ਸਮਾ ਨੇੜੇ ਆਉਦਾ ਦੇਖ ਕੇ 
ਆਪ ਨੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ । ਨਗਰ _ਨਿਵਾਸੀ 
ਖੱਤ੍ੀਆਂ ਨੂੰ ਸੱਦ ਕੇ, ਆਪਣਾ ਇਰਾਦਾ ਦੱਸਿਆ ਤੇ ਫ਼ੁਰਮਾਇਆ : 
“ਇਹ ਤੀਰਥ ਤੁਹਾਡੇ ਹਵਾਲੇ ਅਸਾਂ ਕਰਿਆ । 
ਤੁਸੀ ਹੋ ਅਸਾਡੇ, ਅਸਾਂ ਤੁਸਾਂ ਨੂੰ ਆਂਦਾ ਆਪਿ । 
ਤੀਰਥ ਹਵਾਲੇ ਤੁਸਾਡੇ, ਇਥੇ ਕੋਈ ਬਹਾਓ ਥਾਪਿ ॥੨੨। 
'ਖੱਤਰੀਆਂ ਰਲਾ ਕੇ ਇਹ ਬਿਨਤੀ ਉਚਾਰੀ-- 
ਗਰੀਬ ਨਿਵਾਜ ! ਅਸੀ ਹਾਂ ਖੱਤੀ, ਨਹੀ' ਪੂਜਾ ਦੇ ਅਧਿਕਾਰੀ । 
ਕ੍ਰਿਪਾ ਕਰ _ਕੇ, _ਏਥੇ _ਕੋਈ _ਆਪਿ _ਬਹਾਈਐ । 


ਕਿਰਤਿ ਬਰਕਤਿ ਅਸਾਨੂੰ ਦੇਉ ਸੇ 
ਬਚਨ ਕੀਤਾ : 'ਚਾਉਕਾ ਪਾਇ ਹੱਟੀ ਬਰ 
ਜੋ ਚਾਹੋ, ਸੋ ਸਤਿਗੁਰੂ ਤੋ ਲਹੋ`__॥੨੪।1” 
ਇਉ” ਨਗਰ-ਨਿਵਾਸੀਆਂ ਨੂੰ ਸੈਤੋਖ ਦੇ ਕੇ ਤੇ -ਤਾਲ ਤੀਰਥ ਦੀ ਸੇਵਾ- 
ਸੈਭਾਲ ਦੀ ਜ਼ਿਮੇਵਾਰੀ ਦੇ ਕੇ ਸਤਿਗੁਰੂ ਜੀ ਸ੍ਰੀ ਅਰਜਨ ਦੇਵ ਤੇ ਸਿੱਖ 
ਮੁਖੀਆਂ ਨੂੰ ਨਾਲ ਲੈ ਕੇ ਚੱਕੋ` ਵਿਦਾ ਹੋ ਗੋਇੰਦਵਾਲ ਚਲੋ ਗਏ । 
ਅਗਲੇ ਹੀ ਦਿਨ, ਸੋਗਤ ਦੇ ਸਾਹਮਣੇ, ਸ੍ਰੀ ਅਰਜਨ ਜੀ ਨੂੰ 
ਗੁਰੂ-ਘਰ ਦੀ ਸਾਰੀ ਮਰਯਾਦਾ ਦੱਸ ਕੇ `ਤੇ ਸਿਖਿਆ-ਦੀਖਿਆ ਦ੍ਰੜ੍ਹ 
ਕਰਵਾ ਕੇ ਆਪਣੀ 'ਥਾਂ ਤੋਂ `ਗੁਰੂ-ਗੱਦੀ ਤੇ ਬਹਾ `ਦਿੱਤਾ, ਮੀਸ 


“ਕੇਸਰ ਸਿੰਘ ਛਿਬਰ, ਬੈਸਾਵਲੀਨਾਮਾ, ਹੱਥ ਲਿਖਤ ਖਰੜਾ, ਸਿੱਖ 
ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ । 
੬੧ 


ਨਿਵਾਇਆ ਤੇ ਸੋਮਤ ਸੋਲ੍ਹਾਂ ਸੈ ਔਠੱਤੀ ਬਿਕ੍ਰਮੀ ਮਿਤੀ 'ਭਾਦਰੋ” ਸੁਦੀ 
ਤੀਜ-੨ ਅੱਸੂ (੧ ਸਤੰਬਰ ੧੫੮੧) ਸ਼ੁੰਕਰਵਾਰ ਨੂੰ ਜੋਤੀ ਜੋਤਿ 
ਸਮਾ ਗਏ 1 ਵਕ 


ਸਿੱਖਾਂ ਦੇ ਉਜਾਗਰ ਭਵਿੱਖ ਦੀ ਨੀ'ਹ- 


ਡਾਕਟਰ ਸ਼ੱਯਦ ਮੁਹੈਮਦ ਲਤੀਫ਼ ਨੇ ਅੰਮ੍ਰਿਤਸਰ ਤੇ ਦਰਬਾਰ 
ਸਾਹਿਬ ਦੀ ਨੀਹ ਰੱਖੇ ਜਾਣ ਦਾ ਜ਼ਿਕਰ ਕਰਦਿਆਂ _ਲਿਖਿਆ ਹੈ” 
ਕਿ ਗੁਰੂ (ਰਾਮਦਾਸ) ਜੀ ਨੇ ਆੰਮ੍ਰਿਤਸਰ ਦੀ ਨੀਂਹ ਇਕ ਕੇ'ਦਰੀ 
ਅਸਥਾਨ ਤੋਂ ਰੱਖ ਕੇ ਸਿੱਖਾਂ ਦਾ ਭਵਿੱਖ ਬਤੌਰ ਇਕ ਕੌਮ ਦੇ ਉਜਾਗਰ 
ਕਰਨ. ਦੀ .ਨੀਹ ਰੱਖੀ 1 ਹੁਣ ਸਿਖ ਇਕ - ਅਜਿਹੇ ਸਾਂਝੇ ਧਰਮ- 
ਅਸਥਾਨ ਤੇ ਇਕੱਠੇ ਹੋਣ ਲੱਗ ਪਏ, ਜਿਥੋਂ ਵੱਖ ਵੱਖ ਥਾਵਾਂ ਤੋ” 
ਪਹੁੰਚ ਸੌਖੀ ਸੀ ਅਤੇ _ਜਿਥੋ' ਦੀ ਧਰਤੀ ਵੀ ਬੜੀ ਉਪਜਾਊ ਸੀ । 
ਇਹਨਾਂ ਸ਼ਾਂਤ-ਚਿੱਤ ਤੇ -ਨੇਕ ਸੁਭਾਅ` ਵਾਲੋਂ ਸਿੱਖਾਂ ਨੇ ਆਪਣੇ ਆਦਿ 
ਗੁਰੂ ਦੇ ਪਾਏ ਪੂਰਨਿਆਂ ਤੇ ਚਲਣ ਦਾ ਯਤਨ ਕਰਦੇ ਹੋਏ, ਇਕ 
ਸਾਂਝੇ ਭਾਈਚਾਰੇ ਤੋਂ ਪ੍ਰੋਮ ਤੇ ਕੌਮੀ ਸ਼ਕਤੀ ਨੂੰ ਪੱਕਿਆਂ ਕਰਨਾ ਜਿਖਣਾ 
ਅਰੋਭਿਆ । ਇਸ ਤਰ੍ਹਾਂ ਉਨ੍ਹਾਂ ਨੇ ਸੱਚੇ ਦੇਸ਼-ਪ੍ਰੌਮ ਦੇ ਨੇਮਾਂ ਤੇ ਇਕ 
ਸਾਂਝਾ ਰਾਜ ਕਾਇਮ ਕਰਨ ਲਈ ਰਸਤਾ ਪੱਧਰਾ ਕਰ ਲਿਆ । 
ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੋ ਬਾਅਦ ਪੰਜਵੇ" 
ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਤੇ ਛੇਂਵੇਂ'` ਸਤਿਗੁਰੂ ਮੀਰੀ ਤੋ 
ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ . ਤਖ਼ਤ 
ਸਾਹਿਬ ਦੀ ਉਸਾਰੀ ਕਰਵਾਈ । 
ਗੁਰੂ ਸਾਹਿਬਾਂ ਤੋ ਲੈ ਕੇ ਹੁਣ ਤਕ ਦਰਬਾਰ ਸਾਹਿਬ ਤੋਂ 
ਅੰ ਮ੍ਰਿਤਸਰ ਸ਼ਹਿਰ ਨੇ ਬੜੇ. ਉਤਾਰ ਚੜ੍ਹਾ ਵੇਖੇ ਹਨ । ਅਹਿਮਦ ਸ਼ਾਹ 
ਅਬਦਾਲੀ ਨੇ ਜਦ ੧੭੬੧ ਈ: ਵਿਚ ਇਥੇ ਹਮਲਾ ਸਿ 


“ਹਿਸਟਰੀ ਆਫ਼ ਦੀ ਪੰਜਾਬ, ਪੰਨਾਂ ੨੫੩ । 


੬੨ 


ਦਰਬਾਰ ਸਾਹਿਬ ਤੇ ਸ਼ਹਿਰ ਦਾ ਕਾਫ਼ੀ ਹਿੱਸਾ ਢਹਿ-ਢੇਰੀ ਕਰ ਦਿੱਤਾ । 
ਪਰ ਜਦ ਸਿੱਖ ਮਿਸਲਾਂ ਨੇ ਮੁੜ ਤਾਕਤ ਫੜੀ ਤੇ ਮਹਾਰਾਜਾ - 
ਰਣਜੀਤ ਸਿੰਘ ਦੇ ਰਾਜ ਸਮੇ ਲੌਕਾਂ ਨੇ ਸੁਖ ਦਾ ਸਾਹ ਲਿਆ ਤਾਂ 
ਦਰਬਾਰ ਸਾਹਿਬ ਦੀ ਨਵ-ਉਸਾਰੀ ਤੇ ਸਜਾਵਟ ਵਲ ਬਹੁਤਾ ਧਿਆਨ 
ਦਿੱਤਾ ਗਿਆ । ਓਦੋ" ਹੀ ਸੋਨੇ, ਗੱਚ, ਟੁਕੜੀ ਤੇ ਸੈਗਮਰਮਰ ਦਾ ਕੌਮ 
ਹੋਇਆ । ਓਸ ਸਮੇ ਤੋ” ਲੈ ਕੇ ਹੁਣ ਤਕ ਸ੍ਰੀ ਗੁਰੂ ਰਾਮਦਾਸ ਜੀ ਦੀ 
ਇਹ ਅਮਰ ਯਾਦਗਾਰ ਕਈ ਪ੍ਰਬੋਧਕ-ਹੱਥਾਂ ਵਿਚੋ" ਲੰਘ ਕੇ ਅਜੋਕੇ 
ਰੂਪ ਵਿਚ ਆਈ ਹੈ । 


ਸਰਬ ਸਾਂਝੀਵਾਲਤਾ ਦਾ ਚਿੰਨ੍ਹ, ਅੰਮ੍ਰਿਤਸਰ-- 


ਅੰਮ੍ਰਿਤਸਰ ਸਰਬ ਸਾਂਝੀਵਾਲਤਾ ਦਾ ਚਿੰਨ੍ਹ ਹੈ । ਇਕ 
- ਔਜਿਹਾ ਧਰਮ-ਕੇੱਦਰ ਬਣਾ ਕੇ ਜਿਥੇ ਊਚ-ਨੀਚ, ਜਾਤ-ਪਾਤ ਜਾਂ 
ਧਾਰਮਕ ਵਿਤਕਰੇ ਦਾ ਕੋਈ ਸੁਆਲ ਨਹੀਂ, ਗੁਰੂ ਰਾਮਦਾਸ ਜੀ ਨੇ 
ਇਕ ਸਾਂਝੀ ਕੌਮੀਅਤ ਦਾ ਆਦਰਸ਼ ਪਰਚਾਰਿਆਂ । ਸਾਂਝੀ ਕੌਮੀਅਤ ਦੇ 
ਆਦਰਸ਼ ਨੂੰ ਗੁਰੂ ਅਰਜਨ ਦੇਵ ਜੀ ਨੇ ਹੋਰ ਭੀ ਪੱਕਿਆਂ ਕਰ ਦਿੱਤਾ, 
ਜਦ ਕਿ ਉਨ੍ਹਾਂ ਇਕ ਸਾਂਝਾ ਧਰਮ-ਮੰਦਰ-ਹਰਿਮੰਦਰ ਦੇ ਰੂਪ ਵਿਚ- 
ਰਚ ਕੇ ਉਸ ਵਿਚ ਸਰਬ ਸਾਂਝਾ ਗ੍ਰੰਥ-ਆਦਿ ਗ੍ਰੰਥ ਦੇ ਰੂਪ ਵਿਚ- 
ਇਕੱਤਰ ਕੀਤੀ ਬਾਣੀ ਦਾ ਪ੍ਰਕਾਸ਼ ਕੀਤਾ । ਗੁਰੂ ਜੀ ਨੇ ਐਸਾ ਧਰਮ- 
ਮੰਦਰ ਬਣਾਇਆ ਜਿਸ ਦੇ ਚੌਂਹੀ"` ਪਾਸੀ' ਚਾਰ ਦਰਵਾਜ਼ੇ ਰੱਖੋ ਗਏ, 
ਜਿਸ ਦਾਂ ਪਰਤੱਖ ਭਾਵ ਹੈ ਕਿ ਚੌਹਾਂ ਪਾਸਿਆਂ ਤੋ -_ ਚੌਹਾਂ ਹੀ ਵਰਨਾਂ ਦੇ 
ਲੋਕੀ` ਇਥੇ ਆ ਸਕਦੇ ਹਨ `। ਇੰਜ ਧਰਮ ਤੇ ਮਜ਼ਹਬ ਦੇ ਨਾਂ ਤੇ 
ਵਿਤਕਰੇ ਦੀ ਬਾਂ ਇਥੇ ' ਧਾਰਮਕ ਮੋਲ-ਮਿਲਾਪ ਤੇ ਰੇ ਪਰਸਪਰ ਪਿਆਰ 
ਤੇ ਜ਼ੋਰ ਦਿੱਤਾ ਗਿਆ । ਰ੍ ਇੰ 

` ਗੁਰੂ ਕੇ ਚੱਕ ਵਿਚੇ ਜਿਥੇ ਸਿੱਖਾਂ ਨੇ ਡੇਰੇ ਲਾਏ, ਉਥੇ ਹਿੰਦੂਅ' 
ਤੋਂ ਮੁਸਲਮਾਨਾਂ ਨੂੰ ਭੀ ਵਸਾਇਆ ਗਿਆ ਗੁਰੂ ਆ ਨੇ ਇਥ 


੬੩ 


ਮੁਸਲਮਾਨਾਂ ਲਈ ਇਕ ਮਸਜਿਦ ਤੋਂ ਹਿੰਦੂਆਂ ਵਾਸਤੇ ਇਕ ਮੰਦਰ 
- ਵੀ ਆਪਣੇ ਖ਼ਰਚ ਤੇ ਬਣਵਾਇਆ 1 ਇਹ ਸੀ ਸਾਂਝੀਵਾਲਤਾ ਤੇ 
ਭ੍ਰਾਤਰੀ-ਭਾਵ ਦੇ ਉੱਚੇ ਆਦਰਸ਼ ਦੀ ਝਲਕ, ਜਿਸ ਨੂੰ ਗੁਰੂ ਨਾਨਕ 
ਦੇਵ ਜੀ ਨੇ ਪਰਚਾਰਿਆਂ ਸੀ । 
ਹਿੰਦੂ _ਧਰਮ-ਅਸਥਾਨਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ 
ਜਾਣ ਦੀ ਆਗਿਆ ਨਹੀ" ਸੀ। ਗੁਰੂ ਜੀ ਨੇ ਕੇਵਲ ਨਗਰ ਹੀ ਨਹੀ', 
ਸਰੋਵਰ ਵੀ ਸਭ ਲਈ ਸਾਂਝੇ ਤੌਰ ਤੋਂ ਬਣਵਾਇਆ । ਇਥੇ ਹਰ ਧਰਮ 
ਤੋਂ ਹਰ ਜਾਤ ਦੇ ਲੋਕਾਂ ਨੂੰ ਚੁੱਭੀ ਲਾਣ ਦੀ ਖੁਲ੍ਹ ਸੀ _। ਜਦ 
ਸਰੋਵਰ ਦੀ ਖੁਦਾਈ ਹੋਈ ਤਾਂ ਗੁਰੂ ਰਾਮਦਾਸ ਜੀ ਨੇ ਆਪ 
ਆਪਣੇ ਪਵਿੱਤਰ ਹੱਥਾਂ ਨਾਲ ਸੇਵਾ ਕੀਤੀ ਅਤੇ ਮੁਖੀ ਸਿਖਾਂ ਤੇ 
ਸੈਗਤਾਂ ਨੇ ਹਿੱਸਾ ਪਾਇਆ । ਕਹਿੰਦੇ ਹਨ ਕਿ ਕੁਝ ਕੁ ਹਿੰਦੂ ਤੇ 
ਮੁਸਲਮਾਨ ਭੀ ਸ਼ਾਮਲ ਹੋਏ । 
ਹਿੰਦੂ ਧਰਮ ਵਿਚ ਤੀਰਥਾਂ ਉਤੇ ਜਾ ਕੇ ਇਸ਼ਨਾਨ .ਕਰਨ ਤੇ 
ਬਹੁਤ ਜ਼ੋਰ ਦਿਤਾ ਗਿਆ ਹੈ । ਗੁਰੂ ਜੀ ਨੇ ਮੁਕਤੀ-ਦਾਤਾ ਤੀਰਥ ਤਾਂ 
ਨਾਮ ਨੂੰ ਮੰਨਿਆ ਹੈ: ਰਹ 
'ਤੀਰਥਿ,ਨਾਵਣ ਜਾਉ ਤੀਰਥੁ ਨਾਮੁ ਹੈ ।' ਧਨਾਸਰੀ ਮ: ੧, ੬੯੭ 


ਗੁਰੂ ਸ਼ਾਹਿਬਾਂ ਨੇ ਨਾਮ ਬਾਣੀ ਦੇ ਸਿਮਰਨ, ਭਜਨ, ਕੀਰਤਨ; 
ਸਤਸੈਗ ਤੋ ਸੇਵਾ ਆਦਿ ਚੰਗੇ ਗੁਣਾਂ ਦੁਆਰਾ ਜੀਵਨ ਉਚਿਆਂ ਕਰਨ 
ਦੀ ਜਾਚ ਸਿਖਾਈ । ਇਨ੍ਹਾਂ ਗੁਣਾਂ ਦੇ ਪਰਚਾਰ ਦਾ ਕੇਦਰ ਬਣਾਇਆ 
ਗਿਆ ਅੰਮ੍ਰਿਤਸਰ । ਇਸ ਥਾਂ ਦੀ ਰਚਨਾ ਜਿਥੇ ਸਿਖੀ ਆਚਰਨ 
ਉਚਿਆਂ ਕਰਨ ਲਈ ਕੀਤੀ ਗਈ, _ਉਥੇਂ ਭਾਈਚਾਰਕ ਸਮਾਨਤਾ ਨੂੰ 
ਭੀ ਮੁਖ ਰਖਿਆ ਗਿਆ । ਸੋ ਸਰੀ ਅੰਮਿ੍‌ਤਸਰ ਕੇਵਲ ਸਿੱਖਾਂ ਦਾ 
-ਧਾਰਮਕ ਕੇਦਰ ਹੀ ਨਹੀ, ਕੌਮੀ ਏਕਤਾ ਤੇ ਆਰਥਕ _ ਖ਼ੁਸ਼ਹਾਲੀ 
ਦੀ ਦ੍ਰਿਸ਼ਟੀ ਤੌ ਭੀ ਇਕ ਆਦਰਸ਼ਕ ਰਚਨਾਂ ਬਣ ਗਿਆ । ਗੁਰੂ 


੬੪ 


.। 


- ਕਿਰਤ ਕਰਨ ਵਾਲੋਂ ਗ੍ਰਿਰਸਤੀਆਂ 


ਰਾਮਦਾਸ ਜੀ ਨੇ ਇਸ ਧਰਮ-ਕੇ'ਦਰ ਨੂੰ ਹਰ ਪੱਖੋ` ਮੁਕੰਮਲ ਤੋਂ 
ਆਰਥਕ ਤੌਰ ਤੇ ਨਿਪੁੰਨ ਬਣਾਣ ਲਈਂ ਏਥੇ ਬਵੌਜਾ ਕਿਤਿਆਂ ਦੇ 
ਲੋਕ ਵਸਾਏ । ਵਖ ਵਖ ਕੌਮ ਕਰਨ ਵਾਲੇ ਇਹ ਲੌਕੀ` ਸੈੱਕੜਿਆਂ 
ਦੀ ਗਿਣਤੀ ਵਿਚ ਕਸੂਰ, ਪੱਟੀ ਤੋਂ ਕਲਾਨੌਰ ਤੋਂ ਲਿਆਂਦੇ ਗਏ. । 
ਇਸ ਕੰਮ ਵਾਸਤੇ ਗੁਰੂ ਜੀ_ ਨੇ ਬਾਬਾ ਬੁੱਢਾ, ਗੁਰੀਏ, ਰੂਪ. ਰਾਮ, 
ਜ਼ੰਦਰ ਭਾਨ ਤੇ ਭਾਈ ਸਾਲ੍ਹੇ ਆਦਿ ਦੀ ਸਹਾਇਤਾ ਲਈ | 

ਜੌ ਲੋਕੀ” ਇਥੋਂ ਆ ਕੇ ਵੱਸੇ ਉਨ੍ਹਾਂ ਵਿਚ ਹਿੰਦੂ ਤੋਂ ਮੁਸਲਮਾਨ 
ਦੌਹਾਂ ਧਰਮਾਂ ਦੇ ਚੋਖੇ ਲੋਕੀ" ਸਨ, ਜਿਨ੍ਹਾਂ ਵਿਚੋਂ. ਕਈ ਆਪੋ ਆਂਪਣੇ 
ਕੰਮਾਂ ਵਿਚ ਬਹੁਤ ਮਾਹਰ ਸਨ । ਉਹ ਦਸਤਕਾਰੀ ਦੇ ਕੰਮਾਂ ਤੋਂ ਵਖ ਵਖ 
ਹੁਨਰਾਂ ਤੇ ਵਪਾਰ ਦੇ ਚੌਗੇ ਜਾਣੂ ਸਨ । ਆਰਥਕ ਪੱਖ ਤੋ ਅਜਿਹੇ 
ਬੈਦਿਆਂ ਦੀ ਬਹੁੜ ਲੌੜ ਸੀ, ਜੋ ਕਿ ਵਪਾਰ ਦੇ ਵਾਧੇ ਤੇ ਉਪਜ ਵਿਚ 
ਸਹਾਈ ਹੋ ਸਕਣ । ਇਨ੍ਹਾਂ ਵਿਚ ਲੁਹਾਰ, ਤਖਾਣ, ਮੋਢੀ, ਜੁਲਾਹੇ, 
ਠਠਿਆਰ ਆਦਿ ਉਹ ਲੌਕੀ' ਭੀ ਸਨ ਜੋ ਕਿ ਕਿਰਤ ਦੇ ਲਿਹਾਜ਼ 
ਤੌ ਨੀਵੇਂ ਸਮਝੇ ਜਾਂਦੇ ਸਨ । ਗੁਰੂ ਰਾਮਦਾਸ ਜੀ ਨੇ ਆਦਿ ਗੁਰੂ 
ਦੇ ਮਿਸ਼ਨ ਦੀ ਪੂਰਤੀ ਕਰਦਿਆਂ ਇਨ੍ਹਾਂ ਨੀਵੀਆਂ ਜਾਤੀਆਂ 
ਨਿਵਾਜ ਕੇ ਉੱਚਿਆਂ ਕੀਤਾ । 

ਭਾਰਤ ਵਿਚ ਓਦੋ” ਧਰਮ-ਮੰਦਰ ਤਾਂ ਬੜੇ ਸਨ, ਪਰ ਉਹ 
ਅਜਿਹੇ ਧਰਮ-ਅਸਥਾਨ ਸਨ ਜਿਥੇ ਕਿ ਦਾਨ ਦੇ ਆਸਰੇ ਨਿਰਬਾਹ 
ਕਰਨ ਵਾਲੋਂ ਸਾਧੂ; ਪੁਜਾਰੀ ਤੋਂ ਬਿਹੰਗਮ ਬੈਠੇ ਰਹਿੰਦੇ ਸਨ ਅਤੇ ਕਈ 
ਤਾਂ ਵਿਹਲੜ ਬਣ ਕੋ ਜੀਵਨ ਹੀ ਵਿਅਰਥ ਗਵਾ ਦੇਂਦੇ । ਨਾ 


ਰੀ 


ਦੀਆਂ ਕਈਂ ਕੁਰੀਤੀਆਂ ਦਾ ਕਾਰਨ ਬਣੇ ਹੋਏ ਸਨ । ਗੁਰੂ ਜੀ ਨੇ. 
ਸਿੱਖੀ ਦਾ ਕੇਂਦਰ ਬਣਾਣ ਤੇ ਇਥੋਂ ਲੌਕਾਂ ਨੂੰ ਵਸਾਣ ਵੇਲੇ ਧਰਮ ਦੀ 
ਤਰਜੀਹ ਦਿੱਤੀ । ਉਨ੍ਹਾਂ ਵਾਹੀ, 


9. 


੬੫. 


ਵਪਾਰ, ਹੁਨਰ ਤੇ ਹੱਥੀ` ਕੈਮ ਕਰਨ ਵਾਲਿਆਂ ਨੂੰ 'ਜੀ ਆਇਆਂ 
ਕਿਹਾ । ਜੋ ਕਿਰਤ ਦੁਆਰਾ ਲੌਕਾਂ ਦੀ ਆਰਥਕ ਹਾਲਤ ਸੁਧਾਰਦੇ 
ਸਨ, ਮਿਹਨਤ ਤੇ ਮੁਸ਼ੱਕਤ ਨਾਲ ਰੋਜ਼ੀ ਕਮਾਂਦੇ ਸਨ, ਗੁਰੂ ਸਾਹਿਬਾਂ 
ਨੇ ਉਨ੍ਹਾਂ ਦੀ ਮਦਦ ਕੀਤੀ । ਸਪਸ਼ਟ ਹੈ ਕਿ ਭਗਤੀ, ਪ੍ਰੇਮ, ਸੇਵਾ ਤੋ 
ਆਚਰਨ ਦੀ ਉਸਾਰੀ ਦੇ ਨਾਲ ਨਾਲ ਲੋਕਾਂ `ਦੀਆਂ ਨਿਤ ਦੀਆਂ 
ਲੌੜਾਂ ਤੇ ਆਰਥਕ ਸਮੱਸਿਆਵਾਂ ਵਲ ਵੀ ਧਿਆਂਨ ਦਿੱਤਾ ਗਿਆ । 
ਪਰ-ਅਧੀਨ ਰਹਿ ਕੇ ਨਿਰਬਾਹ ਕਰਨ ` ਵਾਲਿਆਂ ਦੇ ਵਿਚਾਰ ਕਦੇ 
ਸੁਤੰਤਰ ਨਹੀ` ਹੋ ਸਕਦੇ । ਉਨ੍ਹਾਂ ਦੇ ਆਦਰਸ਼ ਕਦੇ' ਉੱਚੇ ਨਹੀ” ਹੋ 
ਸਕਦੇ । ਦੂਜੇ ਦੇ ਧਨ ਤੇ ਦਾਨ ਵਲ ਹੀ ਨਜ਼ਰ ਰੱਖਣ ਵਾਲਾ ਵਿਹਲੜ, 
ਮਖੱਟੂ ਤਾਂ ਸਮਾਜ ਲਈ ਬੋਝਲ ਹੋ ਜਾਂਦਾ ਹੈ, ਸਗੋ ਮਾਨਸਕ. ਤੌਰ ਤੋ 
ਨਿਰਜਿੰਦ ਵੀ। 

ਗੁਰੂ ਰਾਮਦਾਸ, ਜੀ ਨੇ ਸਿੱਖਾਂ ਦੇ ਹਮ ਮ੍ਰਿੰਤਸਰ- 
ਅਜਿਹਾ ਧਾਰਮਿਕ ਕੇਦਰ ਬਣਨ ਤੋ" ਬਚਾਇਆ ਅਤੇ ਇਥੋ? 
ਵਸਨੀਕਾਂ ਨੂੰ ਸੁਤੇਤਰ ਤੌਰ ਤੇ ਰੋਜ਼ੀ ਕਮਾਣ ਵਿਚ ਸਹਾਇਤਾ, ਦੇ 
ਉਨ੍ਹਾਂ ਦਾ ਉਪਜਾਉ ਤੋਂ ਉਸਾਰੂ ਪੱਖ ਉਜਾਗਰ ਕੀਤਾ । 

ਧਰਮ ਖੇਤਰ ਵਿਚ ਇਕ ਪੁਰਾਣਾ ਖ਼ਿਆਲ ਇਹ `ਸੀ ਕਿ 
ਰਿਸ਼ੀਆਂ, ਅਵਤਾਰਾਂ, ਗੁਰੂਆਂ, ਸੇਤਾਂ ਅਤੇ ਮਹਾਤਮਾ ਲੋਕਾਂ ਦਾ 
ਕੰਮ ਸਿਰਫ਼ ਆਤਮਕ ਉਪਦੇਸ਼ ਦੇਣਾ ਹੈ । ਇਹੋ ਕਾਰਨ ਹੈ ਕਿ ਪੁਰਾਣੇ 
ਸਮਿਆਂ ਵਿਚ ਰਿਸ਼ੀਆਂ ਮੁਨੀਆਂ ਜਾਂ _ਆਚਾਰਯ ਲੌਕਾਂ ਅਤੇ ਧਾਰਮਕ 
ਆਗੂਆਂ ਨੇ ਮਨੁੱਖ-ਜਾਤੀ ਨੂੰ ਕੇਵਲ ਇਕ ਪੱਖੰ` ਤੋਂ ਹੀ ਉੱ“ਚਿਆਂ 
ਕੀਤਾ ਤੇ ਉਹ ਸੀ ਪਰਮਾਰਥ । ਜੀਵਨ ਦੇ ਹੋਰ ਪੱਖਾਂ ਨੂੰ ਅੱਖ” 
ਓਹਲੇ ਰਖਿਆ ਗਿਆ । ਪਰ ਸਿਖ-ਧਰਮ ਵਿਚ ਗੁਰੂ ਨਾਨਕ ਦੇਵ `ਜੀ 
ਤੌ ਲੈ _ਕੇ ਹੀ ਜ਼ਿੰਦਗੀ ਦੇ ਹੋਰ ਪਹਿਲੂਆਂ ਵਲ ਧਿਆਨ ਦਿੱਤਾ 
ਗਿਆ । ਕਹਿੰਦੇ ਹਨ-'ਗ਼ਰੀਬੀ ਤੇ ਪਾਪ ਇਕੱਠੇ ਤੁਰਦੇ ਹਨ । 


੨੮ 


੨੭ ਰੁ 
॥ ਹੂ 


ਭਾਵ ਇਹ ਕਿ ਗ਼ਰੀਬੀ ਤੋ ਭੁੱਖ ਨਾਲ ਮਰਦੇ ਇਨਸਾਨ 'ਜੁਰਮ ਵਲੋਂ .. 


੬੬ 


ਪ੍ਰੇਰੇ ਜਾਂਦੇ ਹਨ । ਮਨੁੱਖ ਨੂੰ ਅਜਿਹੀ ਗਿਰਾਵਟ ਤੇ ਮੰਗਣ ਦੀ ਭੈੜੀ 
ਵਾਦੀ ਤੋ` ਬਚਾਣ ਲਈ ਗੁਰੂ ਰਾਮਦਾਸ ਜੀ ਨੇ ਆਤਮਕ ਉਚਤਾ, 
ਸਮ-ਜਕ ਤੇ ਭਾਈਚਾਰਕ ਸਾਂਝ ਦੇ ਨਾਲ ਨਾਲ ਆਰਥਕ ਉਸਾਰੀ ਤੇ 
ਸੰ-ਸੰਪੂਰਨਤਾ ਦੀ ਵੀ ਪ੍ਰੇਰਨਾ ਕੀਤੀ । 
ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਬੇਅੰਤ ਹਨ ਤੋ ਅਕਥਨੀਯ 
ਹਨ । ਸਾਡੀ ਸੋਚ ਸਮਝ ਤੇ ਕਲਮ ਵਿਚ ਇਤਨੀ ਤਾਕਤ- ਨਹੀਂ" ਕਿ 
ਸਤਿਗੁਰੂ ਜੀ ਦੇ ਸਾਰੇ ਗੁਣ ਬਿਆਨ ਕਰ ਸਕਣ । ਗੁਣਾਂ ਦੇ ਖ਼ਜ਼ਾਨੇ 
ਸੋਢੀ ਸੁਲਤਾਨ ਦੀ ਇਕ ਬਹੁਮੁੱਲੀ ਦੇਣ ਹੈ 'ਅੰਮ੍ਰਿਤਸਰੁ ਸਿਫਤੀ ਦਾ 
ਘਰੁ` । ਆਪ ਦੀ ਇਹ ਆਦਰਸ਼ਕ ਰਚਨਾ ਹੁਣ ਤਕ ਕਾਇਮ ਹੈ 
ਜੋ ਕਿ ਆਪ ਦੀ ਅਮਰ ਯਾਦਗਾਰ ਹੈ, ਜਿਥੇ ਨਿੱਤ ਨਵੇ ਸੂਰਜ 
ਹਜ਼ਾਰਾਂ ਦੀ ਗਿਣਤੀ ਵਿਚ ਸੋਗਤਾਂ ਸ਼ਰਧਾ ਤੇ ਉਤਸ਼ਾਹ ਨਾਲ 
ਆਂਦੀਆਂ ਹਨ ਤੋਂ ਮਨ ਉਤੇ ਆਤਮਕ ਸ਼ਾਂਤੀ ਲੈ ਕੇ ਪਰਤਦੀਆਂ ਹਨ । 
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ .ਸਵਾਰਿਆ ॥ 
ਪੂਰੀ ਹੋਈ _ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ।। 
ਸਿਖੀ ਅਤੈ. ਸੈਗਤੀ . ਪਾਰਬ੍ਰਹਮੁ ਕਰਿ _ਨਮਸਕਾਰਿਆ ॥ 
ਅਟਲ ਅਥਾਰੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥ 
(ਸਭੇ ਬਲਵੰਡ ਦੀ ਵਾਰ) 


੬੭ 


_ # ਕਰਦ ਕ ੪੩੦੦੦-੩੧੨੦੨ ਤਕਰਨਅਤਾਕਰ=ਆ ,=ਰ੩੦- 62੨੩੦ `_(%) ੪ <੦.....-ਕ੩੦-- 

4 ਪੰਚ-ਸ਼ਬਦੀ __ 

ਕੀਰਤਨ ਆਸਾ ਦੀ ਵਾਰ 

ਰ ਇਹ ਪੰਥੀ 

ਰ 'ਕੀਰਤਨ-ਪ੍ਰਕਾਸ਼ ਦੇ ਗੁਟਕਿਆਂ ਦੀ ਥਾਂ ਰ 
ਨਵੀ ਸੁਗਾਤ ਹੈ । ਇਸ ਵਿਚ ਇਕ ਇਕ 

| ਫ ਨਾਲ ਰਲਦੋ ਮਿਲਦੇ ਪੰਜ ਪੰਜ ਰ 
ਸਤ ਸਤ ਸ਼ਬਦ ਹਨ । ਹਰ ਚੌਥੇ ਸਫ਼ੇ ਤੇ 

| ਨਵਾਂ ਛੱਕਾ ਹੈ ਅਤੇ ਚਾਰ-ਗੁਣਾਂ ਕੀਤਿਆਂ 
ਛੱਕਾ, ਸਲੋਕ ਤੇ ਪਉੜੀਆਂ ਝੱਟ-ਪੱਟ ਰਿ 
ਲੱਭ ਪੈਂਦੀਆਂ ਹਨ । ਰ 

ਪੋਥੀ ਵਿਚ ਦਿੱਤੇ ੨੩੫ ਸ਼ਬਦਾਂ ਦਾ 

ਪੂਰਾ ਤਤਕਰਾ ਅਰੱਭ ਵਿਚ ਹੈ ਅਤੇ ਭੂ 

[ ਅਖ਼ੀਰ ਵਿਚ “ਪਾਠ _ ਕਰਨ - ਵਿਚ [ 
ਪਰਚੱਲਤ ਭੁੱਲਾਂ ' ਦਿੱਤੀਆਂ ਹਨ । 

ਗੁਰਦਵਾਰਿਆਂ, ਸਤਿਸੈਗਾਂ ਤੇ ਆਮ [ 
ਘਰਾਂ ਵਿਚ _ਇਹ ਪੌਥੀ ਬਹੁਤ ਹੀ 

ਪਿਆਰੀ ਹੋ ਰਹੀ ਹੈ । ਇਕ ਵਾਰ ਜ਼ਰੂਰ ਰ 
ਦਰਸ਼ਨ ਕਰੋ । 
ਕਾਗਜ਼ ਛਪਾਈ ਵਧੀਆ, ਸਫ਼ੇ ੧੧੨ 

ਜਿਲਦ ਸਮੇਤ ਭੇਟਾ ੫-੫੦ 


ਵਿਨ ਰਰਕਲਅ) ਦਲ 0 





###੩ਰੁਨਇਨਨਜਲ਼ਨਉਂ _#ਤੰਕੋਸਆਨ ਹਾਬਕਕਆ 





















































































੪ ੫ 
2 ਜੱ ਐਂ ਰੰ ਪੱ. 
੭ ਲਾ ਵਿ ਕੰ ॥” ਵੱ ॥ 
੪ ਛੇ ੪ ੪. ਸਾ 
ਸਿ 
ਕਿ ਦੁ - ੪ ਤਮ $ 
1 ਕੇ 
ਛੇ ਦੋ ਰੇ ੪ ਨ ੭ ਵਾ 1੭ 
੪ 2. ਨ ਸਿ 2੫, 
" ਰੇ . ਦੇ ਲਾ 
1. ਹੂ ਨ, ਕਿ 
8 ੧ ॥ 2 “ 1 ਨ 
ਨਾ 98 7 1 " ੧ 
ਹੇ ਰੀ ਨ ੨ 0 ੮ ਰਹ ॥ ੫ ਵਿ 
- ੫ << ਰਹ ਜੇ ਪਿ ਤੇ 
੍” ੨ ਨ ਤੱ ॥ ਨ 7 ਲੇ - ਵਯ 
॥੪ ੨1 ੭੧ ਡਾ ਰੀ ਰੰ ਮਦ 
” । = 1 
- ੪ ਆ ਗੀ 
੪ ਮੀ #. ੪੩ 
੮ " 2" 4” 7 ਵਰ 
੬ ਰੰ ਵੈ 1 ॥ ੪ ਲੇ ੪ ਦੀ ੧ 
7 - -? ੨. $ 8 ਨ ਰੰ ਡ ਲੱ ਇੰ" 
1 4 ਆ £ 1 ਡੇ "੪ 
ਸ ਨ ਸਦ ਸਿ ਸੰ ੪ 
ਡ ਵਡ .' "੪ ਲਾ ਵੰ 
ਰੇ ਨ । ੪ ਰੇ _ ਦੇ ਉ 
ਹੈ ਕੇ ਹੁ ਹੂ ੪ ਇ ਦ 
। ਵੇ ੨ ਜਿ "ਦੇ ॥ ਕਾ :੍‌ ੪ 4 
ਰਿ 9੧ ( ਡ” £ ੍ 
<< ਹਦ ਯੇ ਹੁ ਸੂ ਲੇ (੯ 
ਹਦ ] ਘਾ ੫ 
ਤੇ ਮੱ ਹੂ 1 ੭ ਵਰ ੪ ਵਕ 
& ਸੱ ੨ ੧ [ ੪ 
॥ ਸਿ ੍੍‌ ਗਿ % ਨ ਸਵ 1 . 
:੍‌ ਰੱ ਰੋ ਲੇ ,% ੪ ੪ ੍੍‌ ੨ 
- ੫ " ਨ ਰਾ ੪ ਕੀ ਹੁ ਸਾ 
ਸਿ ੧੮੬ [ਨ ੩” ਸਰ ਦੀ 
"4 ਦੂ ਸੀ 
“ ਰ੍ ੫ ਤ ਸੈ ਆ 1 = ਹੂ ਹੇ 
9 ਨ ਵਾ ਹਰ ੭ 4 
੨ ੨ ਨ ੪ ਝੱ ੭੧ 
ਸਿ - ੪ ਤੂ“ ਹਣ ਰੀ 
੪ ਰੰ. ੮੪ ਹਰ (ਵਡ 
੧ । ਰਾ ਫ੍ (ਛੱ ਵਿ ੮੬ 
= $ 0 - #ਇਂ- ੭ ੭ ਦੇ 
ਨ ” ਵਾ ਦ 1 ੫ ਰੇ 
1” 1 . ਛਛ ੪ ਤੂ 
2੭ ੍੍‌ 
੪ ਹਨ ॥ < ੨ ੫. ੨ 
ਸੀ ਨ ੮ ਸਿ ਰੂ , ੮ ਵ ਡਾ 
੨੫ 28 ੨ ਰ੍ ਰੰ 
1 ਨ ਗੀ ਚ 
ਰ੍੍‌ ੧੨ 1 ਭੈ 
ਪ੍ਦ ਪੇ ਸਿ ਗੀ , ਰੰ !- 
2” ਹੁੰ [ਏ ." ੧ 9 


ਪ੍ਰੋ ਸਾਹਿਬ ਸਿੰਘ ਲਿਖਤ ਪੁਸਤਕਾ 

੧. ਬਾਬਾਣੀਆਂ ਕਹਾਣੀਆਂ ੨, ਮੌਰੀ ਜੀਵਨ ਕਹਾਣੀ 
੩. ਗੁਰਬਾਣੀ ਵਿਆਕਰੇਣ ੪. ਸਿਮਰਨ ਦੀਆਂ _ਬਰ ਕਤ 
੫. ਆਦਿ _ ਬੀੜ _ ਬਾਰੇ ੬. ਸਦਾਚਾਰਕ ਲੰਖ 
੭, ਸਰਬੱਤ _ਦਾ ਭਲਾਂ ੮.ਧਰਸ ਤੇ ਸਦਾਚਾਰ 
੯. ਬੁਰਾਈ ਦਾ ਟਾਕਰਾ ੧੦, ਸਿਖੁ ਸਿਦਕ ਨਾਂ ਹਾਰੇ 


੧੧. ਗੁਰਬਾਣੀ ਤੇ ਇਤਿਹਾਸ ਬਾਰੇ 
੧੨, ਜੀ: ਬਿ: ਗੁਰੂ ਨਾਨਕ ਦੇਵੇ ਜੀ ੧੩, ਜੀ: ਬ੍ਰੋ: ਗਰ ਗੋ ਬਿੰਦ ਸਿੰਘ ਜੀ 


੧੪, ੪ ਗੁਰੂ ਅੰਗਦ ਦੇਵ ਜੀ ੧੫, _,, ਗੁਰੂ ਅਮਰਦਾਸ ਜ਼ੀ 
੧੬. ੪ ਗੁਰੂ ਰਾਮਦਾਸ ਜੀ ੧੭, , ਗੁਰੂ ਅਰਜਨ ਦੋਵ ਜੀ 
੧੮, _ ੪ ਗ੍ਰੂ ਹਰਿ ਗੋਬਿੰਦ ਜੀ ੧੯, ਗੁਰੂ ਤੇਗ ਬਹਾਦਰ ਜੀ 
੨੦, ੪ ਗੁਰੂ ਹਰਿ ਰਾਇ ਜੀ ਤੇਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ 


੨੧. ਗਰ ਇਤਿਹਾਸ ੫: ੨ ਤੋ ੯ ਇਕੋ ਜਿਲਦ ਵਿਚੇ 


੨੨, ਜਪੁਜੀ _ਸਾਰਿਬ ਸਟੀਕ ੨੩, _ਆਸਜਾਂ ਦੀ ਵਾਰ ਸਟੀਕ 
੨੪, ਸੁਖਮਨੀ ਸਾਹਿਬ ਸਟੀਕ ੨੫, ਨਿਤਨੇਮ ਸਟੀਕ 
੨੬, ਭੱਟਾਂ ਦੇ ਸਵਈਏ ਸਟੀਕ ___੨੭, ਸੱਤੇ ਬਲਵੰਡ ਦੀ ਵਾਰ ਸਟੀਕ 
੨੦ ਸਿੱਧ _ਗੌਸਟਿ ਸਟੀਕ ੨੯, ਰਾਮਕਲੀ _ ਸਦ _ ਸਟੀਕ 
੩੦ ਸਲੌਕ ਫਰੀਦ ਜੀ ਸਟੀਕ ੩੧, _ਸਲੌਕ _ਕੱਬੀਹ _ਜੀ ਸਟੀਕ 

੩੨. ਭਗਤ ਬਾਣੀ ਸਟੀਕ _ (ਪੰਜ ਜਿਲਦਾਂ) 

੩੩. ਸਲੌਕ ਗੁਰੂ ਅੰਗਦ _ ਸਾਹਿਬ ਸਟੀਕ 

੩੪, ਬਾਰਹਮਾਹ ਤੁਖਾਰੀ _ਤੇ ਮਾਝ ਸਟੀਕ 

੩੫, ਜਾਪ ਸਾਹਿਬ, ਸਵੱਈਏ, ਚੌਪਈ ਸਈਕ 
੩੬ ਜਸ ਗੁਰੂ ਗਰੰਥ ਸਾਹਿਬ ਦਰਪਣ (ਸੀ ਗੁਰ੍ਹ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ 

੩੭, ਜਪੁਜੀ ਸਟੀਕ (ਹਿੰਦੀ ਵਿਚ) 


)7 


੧ਓਂ ਜੰਚਗੁਰਪ੍ਰਸਾਦਿ ॥ 
।=ਇਤਿਹਾਸ ਨੰਬਰ ੫ 
ਜੀਵਨ-ਬਿ੍‌ਤਾਂਤ 


ਸ੍ਰੀ ਗੁਰੂ ਅਰਜਨ ਦੇਵ ਜੀ 


੧ ਪ੍ਰੋਫੈਜਰ ਸਾਹਿਬ ਸਿੰਘ ਡੀ. ਲਿਟ. 








ਤੇ ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


40060 0ਭ 0. £, ।. ੮1186 
੪106 01੧੦ ੪0. 3/30-68 (ਸ: ਪ:) ਮਿਤੀ 8-4-68 


ਪੱ 


੧੯੬੭, ੧੯੬੯, ੧੯੭੫, ੧੯੭੬, ੧੯੭੭ 
੧੬੭੮, ੧੯੭੯, ੧੯੮੦, ੧੯੮੪, ੧੯੮੮, ੧੯੯੮ 
੧੨ਵ' ਛਾਪ ਅਗਸਤ ੧੯੬੨ 


ਮੁੱਲ ੭-੫੦ 


1580੫ 81-7206-001-1 


ਪ੍ਰਕਾਸ਼ਕ 
ਸਿੰਘ ਬ੍ਰਦਰਜ਼, ਮਾਈ ਸੇਵਾਂ, ਆਮ੍ਰਿਤਸਰ 
ਛਾਪਕ 
ਰਵਿੰਦਰ ਪ੍ਰਿੰਟਿੰਗ ਪ੍ਰੈਸ, ਸਦਰ ਨਗਰ, ਆੰਮ੍ਰਿਤਸਰ __ 





ਪਹਿਲਾ ਕਾਂਡ 
-ੱਜਨਮ-ਅਸਥਾਨ 
ਜਨਮ-ਤਰੀਕ 
ਬਾਲ ਉਮਰ 
ਪਿਤਾ=ਗੁਰੂ ਦੀਆਂ ਜ਼ਿਮੇਵਾਰੀਆਂ 
ਦੂਜਾ ਕਾਂਡ 
ਗੁਰਿਆਈ 
#' ਬਾਬਾ ਪ੍ਰਿਥੀ ਚੋਦ ਜੀ ਦੀ ਵਿਰੌਧਤਾ 
_ ਦਸਤਾਰ ` ਬੈਦੀ, ਭੱਟਾਂ ਦਾ ਆਉਣਾ 
ਤੀਜਾ ਕਾਂਡ 
ਦੇ ਗੁਰ ਘਰ ਦੀ ਨਾਕਾਬੰਦੀ 
ਬਲਵੰਡ ਤੇ ਸੱਤੇ ਦਾ ਰੁਸੋਵਾਂ 
ਚੌਥਾ ਕਾਂਡ 
ਸ਼ਹਿਰ ਦੀ ਤਰੱਕੀ, ਸੰਤੌਖਸਰ 
"ਦਸਵੈਧ 
ਅੰਮ੍ਰਿਤ-ਸਰੋਵਰ, ਹਰਿਮੰਦਰ ਸਾਹਿਬ 
ਸ਼ਾਦੀ 
_ ਪੰਜਵਾਂ ਕਾਂਡ 
ਮਾਝੇ ਦੇ ਪਿੰਡਾਂ ਦੀ ਸੰਭਾਲ 
(ਉ) ਦੱਖਣ ਪਾਸੋ 
(ਅ) ਬਿਆਸਾਂ ਤੋ ਪਾਰ ਤਕ 
(ਏ) ਅੰਮ੍ਰਿਤਸਰ ਤੋ" ਲਹਿੰਦੇ ਪਾਸੇ 
(ਸ) ਲਾਹੌਰ ਚੂਨੀਆਂ, ਬਹੜਵਾਲ ਵਲ 
ਦ'(ਹ) ਪਹਾੜ ਪਾਸੋ ਤ ਜਿ: ਗੁਰਦਾਸਪੁਰ 
ਛੇਵਾਂ ਕਾਂਡ 
 ਬਾਬਾਂ ਪ੍ਰਿਥੀਚੈਦ ਜੀ ਦੀ ਵਿਰੋਂਧਤਾ 
ਸਰਕਾਰੀ ਰਸੂਖ਼ ਬੀਰਬਲ 
ਹੇਹਰੀ” ਦੂਖ `ਨਿਵਾਰਨ 


`ਝੱਜੁਲਹੀ ਖਾਂ 
ਗੁਰਬਾਣੀ ਵਿਰ੍ਧ ਸ਼ਿਕਾਇਤਾਂ 


ਤਤਕਰਾ 


੪ 7 0ਨ => 


ਸੱਤਵਾਂ ਕਾਂਡ 


ਅੰਮ੍ਰਿਤਸਰ ਵਿਚ ਵਾਪਸੀ 


(ਗੁਰੂ) ਹਰਿਗੌਬਿੰਦ ਸਾਹਿਬ ਨੂੰ ਸੀਤਲਾ 


ਆਦਿ ਬੀੜ 
ਪਹਿਲਾ ਪਰਕਾਸ਼ __ 
ਭਾਈ ਬੈਨੋ ਵਾਲੀ ਬੀੜ 


` ਉਤਾਰਾ ਕਿਵੇ' ਹੋਇਆ ? 


ਖਾਰੀ ਬੀੜ 


ਹੋਰ ਉਤਾਰੇ, ਫ਼ਾਲਤੂ ਨਕਲੀ ਬਾਣੀਆਂ 


_ਨੌਵਾਂ ਕਾਂਡ 


ਗੁਰੂ ਅਰਜਨ ਸਾਹਿਬ ਦੇ ਵਿਰੋਧੀ 
ਇਆ 


ਜਹਾਂਗੀਰ ਦਾ ਤਖ਼ਤ ਉਤੇ ਬੈਂਠਣਾ 


ਵਿਰੋਧੀਆਂ ਦੀ ਸਾਜ਼ਸ਼ 


ਤਸੀਹੇ, ਸ਼ਹੀਦੀ, ਵਲੀ ਮੀਆਂ ਮੀਰ 
ਸ਼ਹੀਦੀ ਬਾਰੇ ਗਵਾਂਹੀਆਂ__ 
ਦਸਵਾਂ ਕਾਂਡ'`' 


ਕੁਝ ਕੁ ਗ੍ਰਰ=ਅਸਥਾਨ 


੧. ਸਹਿਨ ਸ਼ੀਲਤਾ 


੨. ਆਪਾ ਵਾਰਨ ਦਾ ਇਸ਼ਕ 
ਗੁੰਰੂ ਅਰਜਨ ਦੇਂਵ ਜੀ ਦੀ ਤਾਲੀਮ 


(€) ਖਾਲਕੂ ਖਲਕ-ਮਹਿ 
ਭਾਈ ਬਹਿਲੌਂ 


ਪੰਡਤ ਗੰਗਾ ਰਾਸ ' 
ਭਾਈ ਮੰਝ 


ਭਾਈ 
(ਅ) 0 ਪਰਤੀਤ 


ਘ - 


: | ਗੁਰੂ ਅਰਜਨ ਸਾਹਿਬ ਦੀ ਬਾਂਣੀ 
ਯਾਰ੍ਹਵਾਂ ਕਾਂਡ ` 
ਗੁਰੂ ਅਰਜਨ ਸਾਹਿਬ ਦੀ ਸ਼ਖ਼ਸੀਅਤ 


੪੯ 


ਉਆ 


੮੫ 


- ੮੬ 


_` ੮੬ 
੮੭ 


੮੮ 


` ੮੯ 


੮੯੧ 


ਦੂਜੀ ਐਡੀਸ਼ਨ 


` ਗੁਰੂ - “ਗੋਬਿੰਦ ਜਿ ਜੀ ਦੇ ਤਿੰਨ-ਸੌ-ਸਾਲਾ ਗੁਰਪੁਰਬ ਸਮੇਂ 


੧੯੬੬ ਦੇ ਅਖ਼ੀਰ: `ਤੇ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਰੀ 


` ਗਿਣਤੀ ਵਿਚ ਛਪਿਆ ਸੀ ਅਤੇ ਕੁਝ ਹੀ ਮਹੀਨਿਆਂ ਬਾਅਦ ੧੯੬੭ ਵਿਚ 
` ਉਸ ਦੀ ਦੂਜੀ ਐਡੀਸ਼ਨ ਛਪਵਾਣੀ ਪੈ ਗਈ ਸੀ । ਫਿਰ ੧੯੬੭ ਵਿਚ 
_, ਹੀ ਲੁਧਿਆਣਾ ਦੀ -ਭੁਲਾ-ਸਤਸੰਗ ਕਮੇਟੀ ਦੇ ਉੱਦਮ ਦੇਣ ਨਾਲ ਸ੍ਰੀ 
` ਗੁਰੂ ਅਮਰਦਾਸ ਜੀ ਦਾ ਜੀਵੰਨ-ਬ੍ਰਿਤਾਂਤ ਛਪਿਆ ਸੀ । ਲਗਦੇ ਹੱਥ ਉਸ 


ਦੇਂ ਨਾਲ ਰੀ ਸ੍ਰੀ ਗੁਰੂ ਅਰਜਨ ਸਾਹਿਬ ਦਾ ਜੀਵਨ ਵੀ ਮਈ ੧੯੬੭ ੮ 


_ ਵਿਚ ਛਪ ਗਿਆ ਸੀ । ਇਸ ਤੋ ਬਾਅਦ ਸਿੰਘ ਬ੍ਰਦਰਜ਼ ਨੇ ਉੱਦਮ ਕਰ ਕੇ 
੧੯੬੮ ਵਿਚ ਬਾਕੀ ਗੁਰੂ ਸਾਹਿਬਾਨ ਦੋ ਜੀਵਨ-ਬ੍ਰਿਤਾਂਤ ਵੀ ਇਕ ਇਕ 
ਕਰ ਕੇ ਛਪਵਾ ਦਿਤੇ । ਆਖ਼ਰੀ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ 


੧੯੬੯ ਵਿਚ ਪੰਜ-ਸੌ ਸਾਲਾ ਜਨਮ-ਉਤਸਵ ਸਮੇ ਕਾਫ਼ੀ ਗਿਣਤੀ ਵਿਚ 


__ ਛਪ ਰਿਹਾ ਹੈ । ਇਉ” ਮੋਰਾ ਕਈ ਸਾਲਾਂ `ਦਾ ਲਿਖਿਆ ਹੋਇਆ ' ਗੰਰ- - 


_ਇਤਿਹਾਸਾਂ ਮੁਕੌਮਲ ਰੋ ਕੇ ਪਾਠਕਾਂ ਦੇ ਹੱਥਾਂ ਤਕ ਅੱਪੜ ਰਿਹਾ ਹੈ । 


ਹੁਣ ਜੀਵਨ-ਬ੍ਰਤਾਂਤ ਸਰੀ ਗੁਰੂ ਅਰਜਨ ਦੇਵ ਜੀ ਦੀ ਇਹ ਦੂਜੀ _. 


__ ਐਡੀਸ਼ਨ ਪਾਠਕਾਂ ਤੇ ਗੁਰਸਿੱਖ-ਸਗਤਾ ਦੀ ਮਿਲਵਰਤਣ ਨਾਲ _ਛਪ 
ਰਹੀ ਹੈ। ` 


ਇਹ ਸਾਰੀ ਮਿਹਰ ਸਤਿਗੁਰੂ ਪੰਤਿਸਾਰ ਦੀ ਹੈ, ਜਿਸ ਲਈ _ 
-ਉਨ੍ਹਾਂ ਦਾ ਕੋਟਾਨ ਕੌਟ ਧੰਨਵਾਦ ਹੈ । ਰ੍ 


_ ੧੦ ਡਾ; ਦਲਜੀਤ ਸਿੰਘ ਨ.੨. 
੬ਇ-13 ਮੈਡੀਕਲ ਕਾਲਜ ਰਿ ਰੋ 


ਇੰ _ ਸਾਹ੍ਹਿਬ ਸਿੰਘ 


 -੫,੩,੧੯੬੯ ਨੀ. ` “8 


ਐਕਦ 


ਉਆ 
੧ਓਂ ਸਤਿਗੁਰਪ੍ਰਸਾਦਿ ॥ 
ਜੀ ਵਨ-ਬ੍ਰਿਤਾਂਤ 
ਸੀ ਗੁਰੂ ਅਰਜਨ ਸਾਹਿਬ _ ? 
 [੧੫੬੩-੧੬੦੬] 
ਪਹਿਲਾ ਕਾਂਡ 
ਜਨਮ ਅਸਥਾਨ- ੍ 


(ਗੁਰੂ) ਅਰਜਨ ਦੇਵ ਜੀ ਦੇ ਪਿਤਾ (ਗੁਰੂ) ਰਾਮਦਾਸ ਜੀ 
੧੨ ਸਾਲਾਂ ਦੀ ਉਮਰੇ ਗੋਇੰਦਵਾਲ ਆਏ ਸਨ । ਗੋਇੰਦਵਾਲ 
ਸੈਨ ੧੫੪੬ ਵਿਚ ਵੱਸਿਆ ਸੀ । ਗੁਰੁ ਅੰਗਦ ਸਾਹਿਬ ਦੋ ਹੁਕਮ 
ਅਨੁਸਾਰ (ਗੁਰੂ ਗੁਰੂ) ਅਮਰਦਾਸ ਜੀ ਨੇ ਵਸਾਇਆ ਸੀ। ਉਹਨਾਂ ਹੀ ਇਹਨਾਂ 
ਨੂੰ ਆਖਿਆ ਕਿ ਬਾਸਰਕੇ ਤੋਂ ਆਪਣੇ ਸਾਕਾਂ-ਅੰਗਾਂ ਨੂੰ ਗੋਇੰਦਵਾਲ 
ਲਿਆ ਵਸਾਓ । (ਗੁਰੂ) ਰਾਮਦਾਸ ਜੀ ਦਾ ਨਾਨਕਾ ਪਿੰਡ ਸੀ ਬਾਸਰਕੇ । 
ਜਦੌ' ੧੫੪੧ ਵਿਚ ਇਹਨਾਂ ਦੋ ਪਿਤਾ ਜੀ ਦਾ ਦੇਹਾਂਤ ਹੋ ਗਿਆ, ਮਾਤਾ 
ਤਾਂ ਪਹਿਲਾਂ ਹੀ ਗੁਜ਼ਰ ਚੁਕੀ ਸੀ ਤਾਂ ਇਹਨਾਂ ਦੀ ਨਾਨੀ. ਇਹਨਾਂ ਨੂੰ 
ਲਾਹੌਰ ਤੋ“ ਬਾਸਰਕੇ ਲੈ ਆਈ । ਉਸ ਵੇਲੋ ਇਹਨਾਂ ਦੀ ਉਮਰ ੭ ਸਾਲ 
ਸੀ । ਬਾਸਰਕੇ ਆਉਦੇ ਹੀ ਇਹ ਗੁਰੂ ਅਮਰਦਾਸ ਜੀ ਦੀ ਨਜ਼ਰੇ 
ਪੈ ਗਏ, ਉਹਨਾਂ ਨੂੰ ਹੋਣਹਾਰ ਜਾਪੇ, ਪਿਤਾ ਵਾਲਾ ਨਿੱਘਾ ਪਿਆਰ ਦੇਣਾ 
ਸ਼ੁਰੂ ਕਰ ਦਿਤੋ ਨੇ । ਇਸੇ ਤਰ੍ਹਾਂ ਦੁਵੱਲੀ ਇਹ ਖਿੱਚ ਇਤਨੀ `ਵਧੀ ਕਿ 
ਜੰਦੋ` ਗੋਇੰਦਵਾਲ ਵੱ ਸਿਆ ਤਾਂ (ਗੁਰੂ ਗੁਰੂ) ਰਾਮਦਾਸ ਜੀ ਨੂੰ ਭੀ ਗੋਇੰਦ- 
ਵਾਲ ਆ ਵੱਸਣ ਦਾ ਮੌਕਾ ਮਿਲਿਆ । ਸੈਨ ੧੫੫੨ ਵਿਚ ਗੁਰੂ ਅੰਗਦ 

੫ 


ਦੇਵ ਜੀ ਦੇ ਥਾਂ ਗੁਰੂ ਅਮਰਦਾਸ ਜੀ ਗੁਰੂ ਬਣੇ, ਖਡੂਰ ਤੋ ਇਹ ਗੋਇੰਦ- 
ਵਾਲ ਆ ਗਏ । ਅਗਲੇ ਸਾਲ ਸੋਨ ੧੫੫੩ ਵਿਚ ਆਪਣੀ ਲੜਕੀ 
ਬੀਬੀ ਭਾਨੀ ਜੀ ਦੀ ਸ਼ਾਦੀ (ਗੁਰੂ) ਰਾਮਦਾਸ ਨਾਲ ਕਰ ਦਿਤੀਓ ਨੇ । 

ਗੋਇੰਦਵਾਲ (ਗੁਰੂ) ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਜਨਮੋ । 
ਸਭ ਤੋੱ ਛੋਟੇ ਗੁਰੂ ਅਰਜਨ ਦੇਵ ਜੀ ਸਨ । 
ਜਨਮ ਤਰੀਕ-- ਵਾ 

(ਗੁਰੂ) ਅਰਜਨ ਸਾਹਿਬ ਦਾ ਜਨਮ ੧੯ ਵੈਸਾਖ ਸੰਮਤ ੧੬੨੦ 
ਨੂੰ ਹੋਇਆ ਸੀ । ਚੰਦਰਮਾ ਦੇ ਹਿਸਾਬ ਉਸ ਦਿਨ ਵੈਸਾਖ ਸੁਦੀ ੭ ਸੀ, 
ਭਾਵ, ਪੂਰਨਮਾਸ਼ੀ ਤੋਂ ਪਿਛੋ" ਸੱਤਵਾਂ ਦਿਨ । ਈਸਵੀ ਸੰਨ ੧੫੬੩ ਅਤੇ 
ਅਪ੍ਰੈਲ ਦੀ ੧੫ ਤਰੀਕ ਸੀ । ਇਥੇ ਇਹ ਗੱਲ ਚੇਤੇ ਰਖਣ ਵਾਲੀ ਹੈ ਕਿ 
ਗੁਰੂ ਨਾਨਕ ਦੇਵ ਜੀ ਦਾ ਜਨਮ ਭੀ ੧੫ ਅਪ੍ਰੈਲ ਨੂੰ ਹੋਇਆ ਸੀ, ਪਰ 
ਉਸ ਸਾਲ ਉਸ ਦਿਨ ੨੦ ਵੈਸਾਖ ਸੀ । ਇਕ ਹੌਰ ਸੁਆਦਲੀ ਇਤਿ- 
ਹਾਸਕ ਗੱਲ ਭੀ ਚੇਤੈ ਰਖਣੀ । ਅਤੇ ਗੁਰੂ ਅੰਗਦ ਸਾਹਿਬ ' ਦਾ ਜਨਮ ਭੀ 
ਵੈਸਾਖ ਦੇ ਮਹੀਨੇ ਹੋਇਆ ਸੀ।- _ 

ਗੁਰੂ ਨਾਨਕ ਦੇਵ ਜੀ-੨੦ ਵੈਸਾਖ । 
ਗੁਰੂ ਅੰਗਦ ਸਾਹਿਬ-'4 ਵੈਸਾਖ | 

:-.. ਗੁਰੂ ਅਰਜਨ ਸਾਹਿਬ-੧੯ ਵੈਸਾਖ । ਰ 
ਗੁਰੂ) ਅਰਜਨ ਦੇਵ ਜੀ ਦੇ ਜਨਮ-ਸਮੇਂ (ਗੁਰੂ) ਰਾਖ਼ਦਾਸ 5 
ਦੀ ਉਮਰ ਸਾਢੇ ਅਠਾਈ ਸਾਲ ਸੀ, ਅਤੇ ਗੁਰੂ ਅਮਰਦਾਸ ਜੀ ਉੱਸ ਵੇ 
੮੪ ਸਾਲਾਂ ਦੇਸਨ।. 


ਬਾਲ ਉਮਰ 


(ਗੁਰੂ) ਅਰਜਨ ਸਾਹਿਬ ਸਭ ਤੋ ਪਹਿਲੇ ਸਨ, ਜਿਨ੍ਹਾਂ 


ਨੂੰ ਜ ਜੋਮਦਿਆਂ ਜ਼ੀ ਗੁਰਮਤਿ ਦੀ ਗੁੜ੍ਹਤੀ ਮਿਲੀ ਸੀ । ਗੁਰੂ ਅਮਰਦਾਸ ਜੀ 
ਇਹਨਾਂ ਦੇ ਨਾਨੇ ਸਨ, ਜੋ. ਗੁਰੂ ਅੰਗਦ ਸਾਹਿਬ ਦੀ ਆਗਿਆ 
੬ 


(“ 


੧ 


44 


ਅਨੁਸਾਂਰ ਗੋਇੰਦਵਾਲ ਵਿਚ ਰਿਹਾਇਸ਼ ਬਣਾ ਚੁਕੇ ਸਨ । ਸੋ, (ਗੁਰੂ) 


ਅਰਜਨ ਦੇਵ ਜੀ ਆਪਣੇ ਨਾਨਕੇ ਪਿੰਡ ਜੋਮੇ ਅਤੇ ਨਾਨਾ ਗੁਰੂ ਅਮਰਦਾਸ 


ਜੀ ਦੀ ਗੋਦੀ ਵਿਚ ਹੀ ਪਲੇ !ਪਲੋਂ ਤਾਂ ਵੱਡੇ ਦੋਵੇ ਭਰਾ ਬਾਂਬਾ ਪ੍ਰਿਥੀ 
ਚੰਦ ਅਤੇ ਬਾਬਾਂ ਮਹਾਂਦੇਵ ਭੀ ਗੂਰੂ-ਗੋਦ ਵਿਚ ਹੀ ਸਨ । ਪਰ ਦੂਜਿਆਂ 
ਨਾਲ ਪਿਆਰ ਹੁੰਦਿਆਂ ਭੀ ਪਿਆਰ ਦੀ ਅਸਲ ਬਾਜ਼ੀ (ਗੁਰੂ) ਅਰਜਨ 
ਦੇਵ ਹੀ ਲੈ ਗਏ । ਨਾਨੋ ਦੌਹਤਰੇ ਦਾ ਪਰਸਪਰ ਪਿਆਰ ਇਤਨਾ ਵਧਿਆ 
ਕਿ ਇਸ ਦੀ ਬਰਕਤ ਨਾਲ ਉੱਚੀ ਮਨੁੱਖਤਾ ਦੇ ਸਾਰੇ ਗੁਣਾਂ ਦੇ ਅੰਕੁਰ 
ਇਹਨਾਂ ਦੇ ਅੰਦਰ ਫੁੱਟਣ ਲੱਗ ਪਏ । ਗੁਰੂ ਅਮਰਦਾਸ ਜੀ ਦੀ ਪਾਰਖੂ 
ਅੱਖ ਨੇ ਜਿਵੇ ਇਹਨਾਂ ਦੇ ਪਿਤਾ (ਗੁਰੂ) ਰਾਮਦਾਸ ਜੀ ਨੂੰ ੭ ਸਾਲਾਂ ਦੀ 
ਉਮਰੇ ਹੀ ਪਛਾਣ ਲਿਆ ਸੀ ਤਿਵੇ' ਇਹਨਾਂ ਦੇ ਅੰਦਰੋ ਭੀ ਫੁਟਦੀ 
ਹੋਣਹਾਰਤਾ ਉਹਨਾਂ ਨੂੰ ਦਿਸਣ ਲਗ ਪਈ । ਗੁਰੂ ਅਮਰਦਾਸ ਜੀ ਹੋਣ- 
ਹਾਰਤਾ ਦੇ ਉਸ ਅੰਕੁਰ ਨੂੰ ਹੋਰ ਵਧੀਕ ਹੋਰ ਵਧੀਕ ਪਿਆਰ-ਜਲ ਪਾਂਦੇ 
ਗਏ । ਸਾਢੇ ਯਾਰ੍ਹਾਂ ਸਾਲ (ਗੁਰੂ) ਅਰਜਨ ਦੋਵ ਜੀ ਨੂੰ ਗੁਰਮਤਿ ਦੀ ਇਹ 
ਖ਼ੁਰਾਕ ਆਪਣੇ ਨਾਨਾ .ਗੁਰੂ ਅਮਰਦਾਸ ਜੀ ਤੋ” ਮਿਲਦੀ ਰਹੀ, ਸੈਨ 
੧੫੭੪ ਤਕ, ਜਦੋ” ਕਿ ਗੁਰੂ ਅਮਰਦਾਸ ਜੀ ਪਹਿਲੀ ਸਤੰਬਰ ਨੂੰ ਜੋਤੀ 
ਜੋਤਿ ਸਮਾਏ 1 ਯਾਰ੍ਹਾਂ ਸਾਢੇ ਯਾਰ੍ਹਾਂ ਸਾਲਾਂ ਦਾ ਬੱਚਾ ਅੰਵਾਣ ਉਮਰੋ` ਲੰਘ 
ਚੁਕਿਆ ਹੁੰਦਾ ਹੈ, ਉਸ ਏ ਕਈ ਲੱਛਣ ਇਸ ਉਮਰ ਤਕ ਉੱਘੜ 
ਆਉਦੇ ਹਨ, ਉਸ ਦੀਆਂ ਕਈ ਰੁਚੀਆਂ ਦਿਸ ਪੈਦੀਆਂ ਹਨ । ਹੋਣਹਾਰ 
ਬੱਚੇ ਦੀਆਂ ਰੁਚੀਆਂ ਅਤੇ ਲੱਛਣ ਤਾਂ ਇਤਨਾ ਲਿਸ਼ਕਾਰਾ ਮਾਰਨ ਲਗ 
ਪੈੱਦੇ ਹਨ ਕਿ ਉਸ ਦਾ ਜੀਵਨ-ਰੂਖ਼ ਪਰਤੱਖ ਪਿਆ ਦਿਸਦਾ ਹੈ 1 ਗੁਰੂ 
ਕੀ ਬਾਣੀ ਨਾਲ (ਗੁਰੂ) ਅਰਜਨ ਦੇਵ ਜੀ ਦਾ ਅੱਤ ਦਰਜੇ ਦਾ ਪਿਆਰ 
ਕਹੀ ਹਰਿ ਸੀ ਕਿ ਇਹ 'ਦੋਹਿਤਾ 
ਬਾਣੀ ਦਾ ਬੋਹਿਬਾ' (ਜਹਾਜ਼) ਹੋਵੇਗਾ 


ਪਿਤਾ-ਗੁਰੂ ਦੀਆਂ ਜ਼ਿਮੇਵਾਰੀਆਂ ਵਿਚ ਦਿਲਚਸਪੀ 


(ਗੁਰੂ) ਅਰਜਨ ਦੇਵ ਜੀ ਦੇ ਪਿਤਾ _ ਗੁਰੂ- ਰਾਮਦਾਸ ਜੀ 
ਸਤੰਬਰ ੧੫੭੪ ਵਿਚ ਗੁਰੂ ਬਣੇ । ਗੁਰੂ ਅਮਰਦਾਸ ਜੀ ਦੀ_ ਤਜਵੀਜ਼ 
ਅਨੁਸਾਰ ਉਹਨਾਂ ਮਾਝੇ ਦੀ ਧੁਨੀ ਵਿਚ . ਨਵਾਂ ਨਗਰ ਗੁਰੂ-ਚੱਕ 
ਵਸਾਣਾ ਸ਼ੁਰੂ ਕੀਤਾ । ਇਹ ਕੋਈ ਨਿੱਕਾਂ ਜਿਹਾ ਕੰਮ ਨਹੀਂ” ਸੀ । 
ਬਾਦਸ਼ਾਹਾਂ ਵਾਲਾ, ਜਿਥੇ ਲਖਾਂ ਜ੍ਰੌੜਾਂ ਇੱਟਾਂ, ਮਣਾਂ-ਮੂੰਹੀ ਚੂਨਾ ਅਤੇ 
ਕੰਮ'ਉਤੇ ਲੱਗੇ ਹੋਏ ਬੰਦਿਆਂ ਲਈ ਰਿਹਾਇਸ਼. ਤੋਂ ਹਜ਼ਾਰਾਂ ਮਣਾਂ ਅੰਨ 
ਦੀ ਲੌੜ ਸੀ। ਇਸ ਕੈਮ ਨੂੰ ਸਿਰੇ ਚਾੜ੍ਹਨ ਲਈ ਜੱਥੇਬੋਦ ਮਿਹਨਤ _ਦੀ 
ਲੌੜ ਸੀ । ਗੁਰੂ ਰਾਮਦਾਸ ਜੀ ਨੇ ਯੋਗ ਸੇਵਕਾਂ ਨੂੰ ਯੋਗ ਕੰਮਾਂ ਉਤੇ ਲਾ 
ਦਿਤਾ । ਉਹਨਾਂ ਦੇ ਵਿਚਕਾਰਲੇ ਸਾਹਿਬਜ਼ਾਦੇ ਬਾਬਾ . ਮਹਾਂਦੇਉ ਜੀ _ਤ 
ਮਸਤ ਸੁਭਾਵ ਦੇ ਸਨ । ਬਾਬਾ ਪ੍ਰਿਥੀ ਚੰਦ ਜੀ ਦੁਨਿਆਵੀ ਕੰਮਾਂ ਵਿਚ 
ਚੁਸਤ ਸਾਬਤ ਹੋਏ, ਕਈ ਕੰਮ ਉਹਨਾਂ ਦੇ ਸਪੁਰਦ ਕੀਤੇ ਗਏ | ` 

ਰ (ਗੁਰੂ) ਅਰਜਨ ਦੇਵ ਜੀ ਦਾ ਬਾਣੀ ਵਾਲਾ ਇਸ਼ਕ ਤਾਂ ਹੁਣ 
ਤਕ ਉੱਘੜ ਹੀ ਜ਼ੁਕਾ ਸੀ । ਸ਼ਹਿਰ ਦੀਆਂ_ ਇਮਾਰਤਾਂ ਦੀ ਉਸਾਰੀ, 
ਸ਼ਹਿਰ ਵਿਚ ਹਰ ਕਿੱਤੇ ਦੇ ਲੋਕ ਲਿਆਂ ਕੇ ਵਸਾਣੋ, ਸਰੋਵਰ ਦੀ 


ਪੁਟਾਈ ਅਤੇ ਉਸਾਰੀ-ਇਹਨਾਂ ਸਭਨਾਂ ਗੱਲਾਂ ਵਿਚ ਭੀ ਇਹਨਾਂ ਪੂਰੀ 
ਵਿ ਦਰੀ ਲਈ । 


ਵਖ 


ਤਾ ਰੇ ਦੈ 


)4 


ਦੁਜਾ ਕਾਂਡ 
ਗੁਰਿਆਟੀ- 


_ਵੌਖਣ ਨੂੰ ਭਾਵੇ' ਬਾਬਾ ਪ੍ਰਿਥੀ ਚੰਦ ਜੀ ਪਿਤਾ-ਗੁਰੂ ਰਾਮਦਾਸ 
ਜੀ ਤੋ ਸਰੋਵਰ ਆਦਿਕ ਦੀ ਉਸਾਰੀ ਅਤੇ ਸੈਗਤਾਂ ਦੀ ਰਿਹਾਇਸ਼, 
ਲੰਗਰ ਦੀ ਮਿਲੀ ਸੇਵਾ ਬੜੀ ਮਿਹਨਤ ਨਾਲ ਕਰ ਰਹੇ ਸਨ, ਪਰ 
ਪਰਖਣ ਵਾਲੀ ਅੱਖ ਤੋ" ਇਹ ਗੱਲ ਲੁਕੀ ਨਾ ਰਹਿ ਸਕੀ ਕਿ (ਗੁਰੂ) 
ਅਰਜਨ ਸਾਹਿਬ ਅਤੋਂ ਬਾਂਬਾ ਪ੍ਰਿਥੀ ਚੋਦ ਜੀ ਦੇ ਰਵੱਈਏ ਅਤੇ 
ਦ੍ਰਿਸ਼ਟੀ-ਕੋਣ ਵਿਚ ਧਰਤੀ-ਅਸਮਾਨ ਦਾ ਫ਼ਰਕ ਸੀ । (ਗੁਰੂ) ਅਰਜਨ 
ਸਾਹਿਬ ਦੇ ਅੰਦਰ ਨਿਸ਼-ਕਾਮਤਾ ਅਤੇ ਸਰਲਤਾ ਸੀ । ਬਾਬਾ ਪ੍ਰਿਥੀ 
ਚੋਦ ਜੀ ਆਪਣੇ ਆਪ ਨੂੰ ਸਿਆਣਾ ਪਰਬੋਧਕ ਸਮਝ ਕੌ ਇਹ ਆਸ਼ਾਂ 
ਭੀ ਮਿਥਣ ਲੱਗ ਪਏ ਕਿ ਗੁਰੂ-ਪਿਤਾ ਤੋ ਪਿਛੋ ਗੁਰਿਆਈ ਲਈ 
ਯੋਗ ਅਧਿਕਾਰ ਮੋਰਾ ਹੀ ਹੈ । ਦਿਲਾਂ ਨੂੰ ਦਿਲਾਂ ਨਾਲ ਸਾਂਝ ਬਣ 
ਜਾਂਦੀ ਹੈ । (ਗੁਰੂ) ਅਰਜਨ ਦੇਵ ਜੀ ਦਾ ਨਿਸ਼ਕਾਮ ਪਿਆਰ ਉਹਨਾਂ ਨੂੰ 
ਪਿਤਾ-ਗੁਰੂ ਰਾਮਦਾਸ ਜੀ ਦੇ ਦਿਲ ਦੇ ਨੌੜੇ ਲਿਆਉਂਦਾ ਗਿਆ, 
ਪਰ ਬਾਬਾ ਪ੍ਰਿਥੀ ਚੋਦ ਦਾ ਸੁਆਰਥ ਇਹਨਾਂ ਨੂੰ ਸਤਿਗੁਰੂ ਜੀ ਦੋ 
ਦਿਲ ਤੋ" ਦੁਰੇਡਾ ਕਰਦਾ ਗਿਆ _ । ਇਹ ਸੁਆਰਥ _ਵਧਦਿਆਂ 
ਵਧਦਿਆਂ ਹਾਲਤ ਇਥੋ" ਤਕ ਜਾ ਅੱਪੜੀ, ਕਿ ਗੁਰੂ ਰਾਮਦਾਸ ਜੀ 
ਦੀਆਂ (ਗੁਰੂ) ਅਰਜਨ ਸਾਹਿਬ ਵਲ ਪੈਦੀਆਂ ਪਿਆਰ-ਨਿਗਾਹਾਂ 
ਬਾਬਾ ਪ੍ਰਿਥੀ ਚੰਦ ਜੀ ਨੂੰ ਦੁਖਦਾਈ ਜਾਪਣ ਲੱਗ ਪਈਆਂ, ਕਈ 
ਵਾਰੀ ਉਹ ਸਤਿਗੁਰੂ ਜੀ .ਨਾਲ ਖਰ੍ਵੇ_ ਭੀ ਹੋਣ ਲੱਗ ਪਏ, ਬਾਹਰੋ” 
ਸੈਗਤਾਂ ਪਾਸੋ ਮਾਇਆ ਤੇ ਰਸਦ ਲਿਆਉਣ ਵਾਲੋ ਮਸੈਦਾਂ ਨਾਲ 

੯ 


ਗਠ-ਜੌੜ ਭੀ ਕਰਨ ਲੱਗ ਪਏ ਕਿ ਜੇ ਪਿਤਾ-ਗੁਰੂ ਆਪ ਮੈਨੂੰ ਗੁਰਿਆਈ 
ਨਾ ਦੇਣ, ਤਾਂ ਮੁਖੀ ਮਸੰਦਾਂ ਤੇ ਪੈੱਚਾਂ ਚੌਧਰੀਆਂ ਦੀ ਹਮ-ਦਰਦੀ ਨਾਲ 
ਆਪਣਾ ਪੱਲਾ ਭਾਰੀ ਕੀਤਾ। ਜਾ ਸਕੇ । ਜਿਸ ਉੱਚ ਵਿਅਕਤੀ 
ਸਧਾਰਨ ਬੰਦਿਆਂ ਦੇ ਸਾਹਮਣੇ ਮਨੁੱਖਤਾ ਦੇ ਪੂਰਨੇ ਪਾਏ ਹੋਣ , ਉੱਸ 
ਇਹ ਗੱਲਾਂ ਨਹੀ” ਸੋਭਦੀਆਂ । ਗੁਰੂ ਰਾਮਦਾਸ ਜੀ ਬਾਬਾ ਪ੍ਰਿਥੀ ਚੋਦ 
ਜੀ ਨੂੰ ਸਦਾ ਇਸ ਕੌਝੇ ਵਤੀਰੇ ਵਲੋ ਵਰਜਦੇ ਰਰੇ । ਪਰ ਉਹ ਜਿਉ” 
ਜਿਉ” ਵਰਜਦੇ ਗਏ, ਤਿਉ" ਤਿਉ” ਬਾਬਾ ਪ੍ਰਿਥੀ ਚੰਦ ਜੀ ਦਾ ਪਿਤਾ- 
ਗੁਰੂ ਵਲ ਰਵੱਈਆ ਮੰਦਾ ਹੁੰਦਾ ਗਿਆ । 

ਰਿ ਹੋਈ ਜੌ ਗੁਰੂ ਅਮਰਦਾਸ 
ਜੀ ਦੀ ਪਾਰਖੂ ਅੱਖ ਸੱਤ ਸਾਲ ਪਹਿਲਾਂ ਹੀ ਕਰ ਚੁਕੀ ਸੀ । ਨਾ 
ਬਾਬਾ ਪ੍ਰਿਥੀ ਚੰਦ ਜੀ ਦੀ ਨਿਜੀ ਦੁਨਿਆਵੀ ਚਤੁਰਤਾ ਗੁਰਤਾ ਲਈ 
ਫਬਵਾਂ ਗੁਣ ਸੀ; ਅਤੇ ਨਾ ਬਾਬਾ ਮਹਾਦੋਵ ਜੀ ਦੀ ਦੁਨੀਆ ਵਲੋ“ 
ਉਪਰਾਮਤਾ ਖ਼ਲਕਤ ਦੀ ਅਗਵਾਈ ਕਰ ਸਕਦੀ ਸੀ । ਗੁਰੂ ਰਾਮਦਾਸ 
ਜੀ ਨੂੰ ਉੱਚੀ ਮਨੁੱਖਤਾ ਦੇ ਦੀਨ ਅਤੇ ਦੁਨੀਆਂ ਵਾਲੋਂ ਸਾਵੇ ਪੱਲੜੇ 
(ਗੁਰੂ) ਅਰਜਨ ਸਾਹਿਬ ਵਿਚ ਦਿੱਸੇ । ਮਨੁੱਖ-ਜਾਮੇ ਵਿਚ ਰੱਬੀ ਨੂਰ 


ਇਥੋਂ ਹੀ ਝਲਕਾਂ ਮਾਰ ਰਿਹਾ ਸੀ । ਕੰ 


ਜਦੋ” ਸਤਿਗੁਰੂ ਜੀ |ਨੇ ਆਪਣਾ ਦੋਹਾਂਤ _ਨੌੜੇ ਆਉਦਾ 
ਅਨੁਭਵ _ਕੀਤਾ, ਤਾਂ _ਭਾਦਰੋ" ਸੰਮਤ ੧੬੩੮ (ਅਗਸਤ ਸੈਨ 
੧੫੮੧) ਵਿਚ ਸੰਗਤ ਇਕੱਠੀ ਕਰ ਕੇ ਆਪ ਨੇ ਗੁਰਿਆਈ ਦੀ 
_ ਜ਼ਿਮੋਵਾਰੀ ਗੁਰੂ ਅਰਜਨ ਦੇਵ |ਜੀ ਨੂੰ ਸੌਂਪ ਦਿੱਤੀ । ਗੁਰੂ ਅਰਜਨ 
ਸਾਹਿਬ ਨੂੰ ਚੌਕੀ ਉਤੋਂ ਬਿਠਾਂ |ਕੇ ਆਪ ਉਹਨਾਂ ਅੱਗੇ ਮੱਥਾਂ ਟੇਕਿਓ 
ਨੇ। ਸਾਰੀ ਸੰਗਤ ਕੋ ਭੀ ਗੁੰਰੂ “ਰਾਮਦਾਸ ਜੀ ਦੇ ਹੁਕਮ ਅਨੁਸਾਰ 
ਗੁਰੂ ਅਰਜਨ ਸਾਹਿਬ _ਅੱਗੇ` ਸਿਰ ਨਿਵਾਇਆ 1 ਸਤਿਗੁਰੂ ਜੀ 
ਨੇ ਇਹਨਾਂ ਨੂੰ ਬਾਣੀ ਦਾ ਉਹ ਸਾਰਾ ਖ਼ਜ਼ਾਨਾ ਭੀ ਦੋ ਦਿੱਤਾ, ਜਿਸ 
-ਵਿਚ ਉਹਨਾਂ ਦੀ ਆਪਣੀ ਬਾਣੀ, ਗੁਰੂ ਨਾਨਕ ਦੇਵ ਜੀ ਦੀ, ਗੁਰੂ 
` ੧੦ 


(1 ॥ 21“ 





6 





`ਤ. 


"ਰੀ" 


੧੪ 


੧ 


2੫ 


ਅੰਗਦ ਸਾਹਿਬ ਜੀ ਦੀ, ਗੁਰੁ ਅਮਰਦਾਸ ਜੀ ਦੀ ਅਤੇ ਭਗਤਾਂ ਦੀ ਬਾਣੀ ` 
ਸੀ । ਗੁਰਿਆਈ ਮਿਲਣ ਵੇਲੇ ਗੁਰੂ ਅਰਜਨ ਸਾਹਿਬ ਦੀ ਉਮਰ ੧੮ ਸਾਲ 


_ ੪ ਮਹੀਨੇ ਸੀ 1 


ਬਾਬਾਂ ਪ੍ਰਿਥੀ ਚੈਦ ਜੀ ਦੀ ਵਿਰੋਧਤਾ- 


ਗੁਰਿਆਈ ਵਾਲਾ ਫ਼ੈਸਲਾ ਬਾਬਾ ਪ੍ਰਿਥੀ ਚੰਦ ਜੀ ਦੀ ਤਸੱਲੀ 
ਨਾ ਕਰਾ ਸਕਿਆ । ਉਹ ਇਸ ਫ਼ੈਸਲੇ ਨੂੰ ਆਪਣੇ' ਹੱਕ ਉਤੇ ਛਾਪਾ ਪਿਆ 
ਹੀ ਸਮਝਦੇ ਰਹੋਂ । ਮਸੰਦਾਂ ਨਾਲ ਬਣਾਈ ਹੋਈ ਸਾਂਝ ਨੇ ਹੌਰ ਕਿਸ ਵੇਲੇ 
ਕੌਮ ਦੇਣਾ ਸੀ ? ਘੋਰ-ਮਸੋਰੇ ਅੰਦਰ ਅੰਦਰ ਸ਼ੁਰੂ ਹੋਏ । ਗੁਰੂ ਰਾਮਦਾਸ 
ਜੀ ੭ ਸਾਲਾਂ ਦੀ ਭਾਰੀ ਮਿਹਨਤ ਤੌ ਪਿਛੋ” ਆਪਣੇ ਅਖੀਰਲੇ ਦਿਨ 
ਗੋਇੰਦਵਾਲ ਬਿਆਸਾ ਦੀ ਏਕਾਂਤ ਵਿਚ ਬਿਤਾਣ ਲਈ ਪਹਿਲਾਂ ਹੀ 
ਫ਼ੈਸਲਾ ਕਰੀ ਬੈਠੇ ਸਨ । ਬਾਬਾ ਪ੍ਰਿਥੀ ਚੰਦ ਜੀ ਨੂੰ ਭੀ ਯਕੀਨ ਦਿਵਾਣਾਂ 
ਸੀ ਕਿ ਗੁਣਾਂ ਤੋ” ਬਿਨਾ ਗੁਰਤਾ ਅਸੰਭਵ ਹੈ । ਗੁਰੂ ਚੱਕ ਤੋਂ ਜਾਣ ਲੱਗੇ 
ਗੁਰੂ ਅਰਜਨ ਸਾਹਿਬ ਨੂੰ ਭੀ ਨਾਲ ਲੈ ਗਏ, ਅਤੇ ਅਖਾੜਾ ਬਾਬਾ ਪ੍ਰਿਥੀ 
ਚੰਦ ਜੀ ਵਾਸਤੇ ਖ਼ਾਲੀ ਛੱਡ ਗਏ । 


ਗੋਇੰਦਵਾਲ ਜਾ ਕੌ ਗੁਰੂ ਰਾਮਦਾਸ ਜੀ ੨ ਅੱਜੂ ਸੈਮਤ ੧੬੩੮ 


(੧ ਸਤੰਬਰ ਸੈਨ ੧੫੮੧) ਨੂੰ ਜੌਤੀ ਜੋਤਿ ਸਮਾ ਗਏ । ਭਾਈਚਾਰਕ 


ਮਰਯਾਦਾ ਅਨੁਸਾਰ ਅਜਿਹੇ ਮੌਕੇ ਤੇ ਬਰਾਦਰੀ ਦੇ ਲੋਕ ਦਸਵੇ' ਦਿਨ 
ਇਕੱਠੇ ਹੋ ਕੋ ਜਾ-ਨਸ਼ੀਨ ਨੂੰ 'ਪੱਗ' ਦੇਦੇ ਹਨ। ਇਸ ਦਾ ਭਾਵ ਇਹ 
ਹੂੰਦਾ ਹੈ ਕਿ ਜਿਸ ਪੁੱਤਰ ਨੂੰ 'ਪੱਗ' ਦਿੱਤੀ ਜਾਂਦੀ ਹੈ, ਬਰਾਦਰੀ ਦੋ 
ਭਰਾ-ਭਾਈ ਉਸ ਨੂੰ ਉਸ ਦੇ ਪਿਤਾ ਦੀ ਥਾਂ ਜਾਇਜ਼ ਹੱਕਦਾਰ ਮੰਨਦੇ 
ਹਨ । ਆਮ ਤੌਰ ਤੋਂ ਇਹ 'ਪੱਗ' ਵੱਡੇ ਪੁੱਤਰ ਨੂੰ ਹੀ ਦਿੱਤੀ ਜਾਂਦੀ ਹੈ । 
ਜਦੋ" ਬਾਂਬਾ ਪ੍ਰਿਥੀ ਚੰਦ ਜੀ ਨੇ ਪਿਤਾਂ ਗੁਰੂ ਰਾਮਦਾਸ ਜੀ ਦੇ ਜੋਤੀ 
ਜੋਤਿ ਸਮਾਉਣ ਦੀ ਖ਼ਬਰ ਸੁਣੀ, ਤਾਂ ਦੁਸਤਾਰ-ਬੈਦੀ ਵਾਲੇ ਦਿਨ 
ਉਹ ਭੀ ਗੋਇੰਦਵਾਲ ਪਹੁੰਚ ਗਏ । ਬਰਾਦਰੀ ਦੇ ਲੌਕ ਵੇਖ ਚੁਕੇ ਸਨ, 
੧੧ 


ਗੁਰੂ ਰਾਮਦਾਸ ਜੀ ਨੇ ਆਪਣੇ ਥਾਂ ਆਪ ਹੀ ਗੁਰੂ ਅਰਜਨ 
ਹਿਬ ਨੂੰ ਥਾਪ ਦਿੱਤਾ ਸੀ । ਉਹ ਭੀ “ਦਸਤਾਰ! ਗੁਰੂ ਅਰਜਨ 
ਸਾਹਿਬ ਨੂੰ ਦੇਣਾ ਚਾਹੁੱਦੇਂ ਸਨ । ਬਾਬਾ ਪ੍ਰਿਥੀ ਚੰਦ ਜੀ ਨੇ ਸ਼ਰੀਕੇ 
ਭਾਈਚਾਰੇ ਨੂੰ ਆਖਿਆ ਕਿ ਮੈ ਵੱਡਾ ਪੁੱਤਰ ਹਾਂ, ਦਸਤਾਰ” ਮੈਨੂੰ 
ਮਿਲੋਂ । ਅਸਲ ਵਿਚ ਉਹਨਾਂ ਨੂੰ ਇਹ ਆਸ ਸੀ ਕਿ ਬਰਾਂਦਰੀ ਵਲੋ” 
“ਦਸਤਾਰ' ਮਿਲਿਆਂ ਗੁਰਿਆਈ ਵਾਸਤੇ ਭੀ ਮੇਰਾ ਹੀ ਹੱਕ ਮੰਨਿਆ 
ਜਾਏਗਾ । ਬਰਾਦਰੀ ਦੇ ਲੋਕ ਭਾਈਚਾਰਕ ਮਰਯਾਦਾ ਅਨੁਸਾਰ ਭੀ 
'ਪੱਗ ਬਾਬਾ ਪ੍ਰਿਥੀ ਚੰਦ ਨੂੰ ਦੇਣ ਲਈ ਤਿਆਰ ਨਹੀ” ਸਨ । ਪਰ 
ਗੁਰੂ ਅਰਜਨ ਸਾਹਿਬ ਦੀ ਪ੍ਰੇਰਨਾ ਨਾਲ ਆਖ਼ਰ ਪੱਗ ਬਾਬਾ ਵਿ 
ਚੰਦ ਜੀ ਨੂੰ ਦਿੱਤੀ ਗਈ । ਫਿਰ ਭੀ.ਇਹ ਗੱਲ ਕਿਸੇ ਨਾ ਮੰਨੀ ਕਿ ਗੁ 
ਰਾਮਦਾਸ ਜੀ ਤੋ ਪਿਛੋਂ ਗੁਰਿਆਈ ਬਾਬਾ ਪ੍ਰਿਥੀ ਚੰਦ ਜੀ ਨੂੰ ਆ 
ਸਕਦੀ ਹੈ । 


"ਪਾਠਕ ਇਥੇ ਇਹ ਚੋਤਾ ਰੱਖਣ ਕਿ ਇਸੇ ਨਗਰ ਗੋਇੰਦਵਾਲ ਵਿਚ 
ਜਾਤਿ-ਅਭਿਮਾਨੀ ਬ੍ਰਾਹਮਣ ਤੇ ਖੱਤ੍ਰੀਆਂ ਨੇ ਗੁਰੂ ਅਮਰਦਾਸ ਜੀ ਦੇ ਲੋਗਰ 
ਨੂੰ ਬੈਦ ਕਰਾਣ ਲਈ ਕਈ ਸਾਲ ਸਿਰ” ਪਰੇਂ ਜ਼ੋਰ ਲਾਇਆ ਸੀ, ਬਾਬਾ 
ਦਾੜ੍ੂ ਜੀ ਨੂੰ ਖੜੂਰ ਤੇ ਲਿਆ ਕੇ ਗੁਰਿਆਈ ਲਈ ਸ਼ਰੀਕ ਭੰ) ਖੜਾ ਕਰ 
ਦਿੱਤਾ ਸੀ, ਪਰ ਸਿੱਖਾਂ ਦੀ ਦ੍ਰਿੜ੍ਹ ਸ਼ਰਧਾ ਆੱਗੇ ਉਹਨਾਂ ਦੀ ਕੌਈ ਪੋਸ਼ ਨਹੀ" 
ਸੀ ਗਈ । ਲੰਗਰ ਤਾੰ ਗੁਰੂ ਰਾਮਦਾਸ ਜੀ ਦੇ ਵੋਲੇਂ ਭੀ ਉਹੀ ਸੀ, ਪਰ 
ਜਾਤਿ-ਅਤਿਮਾਨੀਆਂ ਨੂੰ ਕੋਈ ਗੁਰ-ਸ਼ਰੀਕ ਨਾ ਲੱਭਾ, ਜਿਸ ਨੂੰ ਰੱਥ-ਨੋਕਾ 


ਤੂ ਪਾ 


ਬਣਾ ਕੇ ਛੋੜਖਾਨੀਆਂ ਕਰ ਸਕਦੇ । ਗੁਰੂ ਰਾਮਦਾਸ ਜੀ ਦੇ ਜੌਤੀ ਜੋਤਿ ਸਮਾਣ 
ਤੈ ਜਦੋ 'ਦਸਤਾਰ-ਬੰਦੀ' ਵੇਲੇ ਬਾਬਾ  ,ਥੀ ਚੰਦ ਜੀ ਨੇ ਝਗੜਾ ਖੜਾ ਕੀਤਾ 
ਤਾਂ ਜਾਤਿ-ਅਭਿਮਾਨੀਆਂ ਦੀਆਂ ਦੱਠੀਆਂ ਮੰਦ-ਆਸਾਂ ਨੂੰ ਫਿਰ ਢਾਂਰਸ 
ਮਿਲਣ ਦੀ ਸੰਭ'ਵਨਾ ਹੋ ਗਈ । ਇਤਨੇ ਚਿਰ ਵਿਚ ਇਹ ਲੌਕ ਗੁਰੂ-ਘਰ 
ਦੇ ਵਿਰੁਧ ਕੁਝ ਕੁ ਸਰਕਾਰੀ ਰਸੂਖ਼ ਭੀ ਬਣਾ ਚੁਕੇ ਸਨ । ਉਸ ਨੂੰ ਵਰਤਣ 
ਲਈ ਸਿਰਫ਼ ਮੌਕੇ ਦੀ ਉਡੀਕ ਸੀ । ਉਹ ਰਸੂਖ਼ ਸੀ ਬੀਰਬਲ ਦੀ ਹਿਮਾ- 


ਇਤ, ਜਿਸ ਦਾ ਜ਼ਿਕਰ ਅਸੀਂ ਅਗਾਂਹ ਚਲ ਕੈ ਕਰਾਂਗੇ । 
੧੨੩ ਰ੍ 


੧" 


੮" 


ਵਾ 


& 


"੪ 


ਨ 


ਦਸਤਾਰ-ਬੋਦੀ ਦਾ ਇਕੱਠ, 
ਭੱਟਾਂ ਦਾ ਆਉਣਾ- 


ਜਦੋ? ਇਹ ਖ਼ਬਰ ਦੂਰ-ਨੌੜੇ ਸਭ ਥਾਂ ਅੱਪੜੀ ਕਿ 
ਰਾਂਮਦਾਸ ਜੀ ਆਪਣੇ ਥਾਂ ਗੁਰੂ ਤਿਸ ਆਪ 
ਗੋਇੰਦਵਾਲ ਜਾ ਕੈ ਜੌਤੀ ਜੋਤਿ ਸਮਾ ਗਏ ਹਨ, ਅਤੇ ਬਰਾਦਰੀ 
ਵਲੋ" ਦਸਵੀ' ਉੱਤੇ ਗੁਰੂ ਅਰਜਨ ਸਾਹਿਬ ਨੂੰ ਭਾਈਚਾਰਕ ਮਰਯਾਦਾ 
ਅਨੁਸਾਰ 'ਪੱਗ' ਦਿੱਤੀ ਜਾਣੀ ਹੈ, ਤਾਂ ਗੁਰੂ ਨਾਨਕ ਦੇਵ ਜੀ ਦੇ ਕਈ 
ਨਾਮ-ਲੋਵਾ ਸਿੱਖ ਉਸ ਸਮਾਗਮ ਉਤੋਂ ਪਹੁੰਚਣ ਲਈ ਘਰਾਂ ਤੋ ਆਏ । 
ਉਹਨੀ' ਹੀ ਦਿਨੀ" ਭੱਟ-ਜਾਂਤੀ ਦੇ ਕੁਝ ਪ੍ਰੇਮੀ ਸੱਜਣ `ਕਿਸੇ ਮਹਾਂਪੁਰਖ 
ਦੇ ਦਰਸ਼ਨ ਲਈ ਤੀਰਥਾਂ; ਧਰਮ-ਅਸਥਾਨਾਂ ਤੇ ਭਾਲ ਕਰ ਰਹੇਂ ਸਨ । 
ਇਹਨਾਂ ਨੂੰ ਇਸ ਭਾਲ ਵਿਚ ਭਟਕਦਿਆਂ ਇਕ ਸਾਲ ਹੋ ਚੁਕਿਆ 
ਸੀ । ਕਿਤੇ ਭੀ ਇਹਨਾਂ ਦੀ ਨਿਸ਼ਾ ਨਾ ਹੋਈ । ਜਿਥੋ ਭੀ ਇਹ 
ਗਏ, ਕਥਨੀ ਵਾਲੇ ਤਾਂ ਇਹਨਾਂ ਨੂੰ ਮਿਲੋ, ਕਰਣੀ -ਵਾਲਾ ਕੌਈ 
ਨਾਂ ਲੱਭਾਂ । ਸਬੱਥ ਨਾਲ ਗੋਇੰਦਵਾਲ ਨੂੰ ਜਾਂਦਾ ਇਕ ਸਿੱਖ-ਜੱਥਾਂ 
ਇਹਨਾਂ ] ਮਿਲ ਗਿਆ । ਉਸ ਦੇ ਨਾਲ ਇਹ ਭੀ ਗੌਇੰਦਵਾਲ 
ਆਏ । 
ਭੱਟਾਂ ਨੇ ਆਪਣੇ -ਥਾਂ ਇਹ . ਮਿਥਿਆ ਹੋਇਆ ਸੀ ਕਿ ਜਿਸ 
'ਗੁਰੂ ਦੀ ਸਿੱਖ ਇਤਨੀ ਵਡਿਆਈ ਕਰਦੇ ਜਾ ਰਹੇ ਹਨ, ਉਹ ਕੌਈ 
ਬੜਾ ਬਿਰਧ ਜਟਾਧਾਰੀ ਸਾਧੂ ਹੋਵੇਗਾ । ਪਰ ੧੮ ਸਾਲਾਂ ਦੋ ਇਕ 
ਗੱਭਰੂ ਨੂੰ ਗ੍ਰਿਹਸਤੀ ਲਿਬਾਸ `ਵਿਚੰ ਵੇਖੋ ਕੇ ਹੈਰ-ਨ ਜਿਹੇ ਹੋ .ਗਏ । 
ਦਰਸ਼ਨ ਕੀਤਿਆਂ ਅਤੋਂ ਨੌੜੇ ਹੋ ਕੇ ਸੁਭਾਉ ਵੈਖਿਆਂ-ਪਰਖਿਆਂ 
- ਇਹਨਾਂ ਨੂੰ ਗੁਰੂ ਅਰਜਨ ਸਾਹਿਬ ਦੀ ਮਹਾਨਤਾ ਉੜੋ ਯਕੀਨ ਆਂ 
ਗਿਆ । ਜਦੋ ਇਹਨਾਂ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਤੱਕੀ 
ਅਤੇ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਦਾ ਠੰਢਾ ਤੇ ਗੈਭੀਰ ਜਿਗਰਾ 
ਵੇਖਿਆ, ਤਾਂ ਇਹ ਭੀ ਬੋਲ ਉੱਠੇ । ਹੈਸਨ ਸਾਰੇ ਹੀ ਇਹ ਕਵੀ । 
੧੩ 


॥੦੧੭ 


ਗਿਣਤੀ ਵਿਚ ੧੧ ਸਨ । ਸਭਨਾਂ ਨੇ ਅੰਦਰੋ” ਉੱਠੀ ਨਾ ਅਨੁਸਾਰ 


'ਗੁਰੂ' ਦੀ ਉਸਤਤਿ ਵਿਚ ਸਵੱਈਏ ਲਿਖੋ । ਹਰੇਕ ਗੁਰ-ਵਿਅਕਤੀ 
ਦੀ. ਵਡਿਆਈ ਕਰਦਿਆਂ ਜਦੋ” ਗੁਰੂ ਅਰਜਨ ਸਾਹਿਬ ਦੀ ਵਡਿਆਈ 


ਤੋਂ ਅੱਪੜੋਂ ਤਾਂ ਸਾਫ਼ ਆਖਿਓ ਨੇ ਕਿ ਗੁਰੂ ਅਰਜਨ ਸਾਹਿਬ ਪਰੜੱਖ 


ਪਰਮਾਤਮਾ ਦਾ ਰੂਪ ਹਨ, ਗੁਰੂ ਰਾਮਦਾਸ ਜੀ ਦੋ ਸਹੀ ਜਾ-ਨਸ਼ੀਨ 
ਹਨ । 
ਗੁਰੂ ਨਾਨਕ ਦੋਵ ਜੀ ਦੇ ਚਲਾਏ ਰਾਹ ਦੀ ਜਿੱਤ- _ 
`___ ਅਜੇ ਕੋਈ ਬਹੁਤੇ ਸਾਲ ਨਹੀ" ਸਨ ਗੁਜ਼ਰੇ, ਜਦੋਂ ਗੁਰੂ ਨਾਨਕ 
ਦੇਵ ਜੀ ਦੋ ਤੋਰੇ ਧਰਮ-ਰਾਹ ਵਿਚ ਰੋਕਾਂ ਪਾਣ ਲਈ ਗੋਇੰਦਵਾਲ ਦੇ 
ਕੁਝ ਜਾਤਿ-ਅਭਿਮਾਨੀ ਬ੍ਰਾਹਮਣ ਤੋ ਖੱਤ੍ਰੀ, ਤਪੇ ਅਤੇ ਗੋੱਦੇ ਦੀ 
ਅਗਵਾਈ ਵਿਚ, ਸਿਰੋਂ ਪਰੇ ਜ਼ੋਰ ਲਾ ਚੁਕੇ ਸਨ, ਅਤੇ ਮੁਕਾਬਲੇ 
ਵਿਚ ਬਾਬਾ ਦਾਤੂ ਜੀ ਨੂੰ ' ਗੁਰੂ` ਬਨਾਣ ਦੇ ਜਤਨ ਭੀ ਕਰ ਚੁਕੋ. ਸਨ । 
ਅੱਜ ਫਿਰ ਉਹੀ ਮੌਕਾ ਉਸੇ ਨਗਰ ਵਿਚ ਆ ਬਣਿਆ । ਕਈ ਪੁਰਾਣੇ 
ਵਿਰੋਧੀਆਂ ਨੇ ਹੱਥ-ਪੈਰ ਮਾਰੇ । ਪਰ ਸਿੱਖ ਸੰਗਤਾਂ ਨੂੰ ਕੋਈ ਡੁਲਾ ਨਾ 
_ਸਕਿਆ । ਇਹਨਾਂ ਦੂਰੋਂ ਆਏ ਪਰਦੇਸੀ ਭੱਟਾਂ ਦੋ ਹੋਕੇ ਨੇ ਤਾਂ ਸਭ ਦੀਆਂ 
ਆਸਾਂ ਤੋਂ ਪਾਣੀ ਹੀ ਫੇਰ ਦਿੱਤਾ । ਸਿੱਖ-ਇਤਿਹਾਸ ਵਿਚ ਭੱਟਾਂ ਦੇ ਇਹ 
ਸੇਵੱਟੀਏ ਇਕ ਸੋਹਣੀ ਯਾਦਗਾਰ ਹਨ, ਜੋ ਦਸਦੇ ਹਨ ਕਿ ਵਿਰੋਧਤਾ ਦੇ 
ਝੱਖੜ ਝੁਲਣ ਤੋ ਭੀ ਕਿਵੇਂ ਗੁਰੂ ਅਰਜਨ ਸਾਹਿਬ ਰੰਭੀਰਤਾ ਵਿਚ 
ਰਹਿ ਕੇ ਪਰਬਤ ਵਾਂਗ ਅਡੋਲ ਰਹੇਂ, ਅਤੇ ਗੁਰੂ ਨਾਨਕ ਪਾਤਿਸ਼ਾਹ ਦੇ 
ਘਰ ਦੀ ਜਿੱਤ ਹੋਈ । 

ਗੁਰੂ ਅਰਜਨ ਸਾਹਿਬ ਨੇ ਭੱਟਾਂ ਪਾਸੋ` ਉਹਨਾਂ ਦੋ ਲਿਖੇ ਹੋਏ 
ਸਵੱਈਏ ਲੈ ਲਏ, ਗੁਰਬਾਣੀ ਦੇ ਉਸ ਖ਼ਜ਼ਾਨੇ ਵਿਚ ਜਮ੍ਹਾ ਕਰ ਲਏ 
ਜੋ ਉਹਨਾਂ ਨੂੰ ਗੁਰੂ ਰਾਮਦਾਸ ਜੀ ਤੋਂ ਮਿਲਿਆ .ਸੀ`। 'ਜਦੋਂ ਗੁਰੂ 
ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ, ਤਾਂ ਇਹ ਸਵੱਈਏ ਭੀ ਗੁਰੂ 


੧੪ 


ਇਹ 


ਉਰ 


ਅਰਜਨ ਦੇਵ ਜੀ ਨੇ ਉਸ ਵਿਚ ਦਰਜ ਕਰ ਲਏ । ਇਹਨਾਂ ਦੇ ਸ਼ੁਰੂ ਵਿਚ 
ਆਪਣੇ ਵਲੋ“ ਭੀ ੨੦ ਸਵੱਟੀਏ ਲਿਖ ਦਿੱਤੋ ਨੇ । 
ਇਹ ਸਾਰੀ ਘਟਨਾ” ਸਤੰਬਰ ਸੈਨ ੧੫੮੧ ਦੀ ਹੈ, _ਦਸਤਾਰ- 
੨ _ਬੋਦੀ ਦੇ ਵੇਲੋਂ ਦੀ ! 


"ਜੋ ਸੱਜਣ ਇਸ ਸਾਰੀ ਘਟਨਾ ਨੂੰ ਹੌਰ ਵਿਸਥਾਰ ਨਾਂਲ ਪੜ੍ਹੰਨਾਂ= 

ਸਮਝਣਾ ਚਾਹੁੰਦੇ ਹਨ, ਉਹ ਮੋਰੋਂ ਲਿਖੇ "ਭੱਟਾਂ ਦੋ ਸਵੱਟੀਏ ਸਟੀਕ” ਦੀ 

_ ਸਾਰੀ ਭੂਮਿਕਾ ਪੜ੍ਹਨ । ਦਰਪਣ” ਦੀ ਢਸਵੀ ਪੋਥੀ ਵਿੱਚ ਵੀ ਇਹ 
`___ ਸਾਰੀ ਭੂਮਿਕਾ ਦਿੱਤੀ ਰੋਈ ਹੈ । 


੬ 


_੧% 


ਤੀਜਾ ਕਾਂਤ 
ਗੁਰੂ-ਘਰ ਦੀ ਨਾਕਾਬੰਦੀ- 


ਸ਼ਹਿਰ ਵਸਾਣੋ ਬੜੀ ਭਾਰੀ ਜ਼ਿਮੋਵਾਰੀ ਦੇ ਕੰਮ ਹੁੰਦੇ ਹਨ । 

ਜਦੋ” ਭੀ ਕਿਤੇ ਬਹੁਤ ਗਿਣਤੀ ਵਿਚ ਬੈਦਿਆਂ ਦੇ ਕਿਸੇ ਇਕ ਥਾਂ ਸਦਾ 
ਲਈ ਵੱਸਣ ਦਾ ਪਰਬੰਧ ਕਰੀਦਾ ਹੈ, ਤਾਂ ਉਹਨਾਂ ਦੀਆਂ ਹਰ ਕਿਸਮ 
ਦੀਆਂ ਸਰੀਰਕ, ਭਾਈਚਾਰਕ, ਆਰਥਕ, ਆਦਿਕ ਲੋੜਾਂ ਪੂਰੀਆਂ 
ਕਰਨ ਵਲ ਭੀ ਧਿਆਨ ਦੇਣਾ ਜ਼ਰੂਰੀ ਹੈ । ਤਾਹੀਏ” ਜਦੋ” ਗੁਰੂ 
ਰਾਮਦਾਸ ਜੀ ਨੇ ਨਗਰ ਗੁਰੂ-ਚੱਕ ਵਸਾਇਆ, ਤਾਂ ਇਥੇ ਹੌਰ ਕਿੱਤੋ 
ਦੇ ਲੌਕ ਵਸਾਣ ਦੀ ਕੋਸ਼ਸ਼ ਕੀਤੀ । ਪਿੰਡਾਂ ਵਿਚ ਤਾਂ ਸੋਚ-ਇਸ਼ਨਾਨ 
ਆਦਿਕ ਦੇ ਖ਼ਾਸ ਪਰਬੋਧ ਨਹੀ` ਕਰਨੇ ਪੈਦੇ, ਵੱਸੋ" ਤੋ“ ਬਾਹਰ ਨੇੜੇ 
ਹੀ ਖੁਲ੍ਹੀਆਂ ਪੈਲੀਆਂ ਅਤੋਂ ਵਗਦੇ ਖੂਹ ਹੈਦੇ ਹਨ । ਮਰਦ-ਇਸਤ੍ਰੀ 
ਬੁੱਢੇ ਬੱਚੇ ਸਭ ਅਸਾਨੀ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਆਉਦੇ 
ਹਨ । ਸ਼ਹਿਰਾਂ ਵਿਚ ਪਿੰਡਾਂ ਵਾਲਾ ਸਿਲਸਿਲਾ ਨਹੀ ਫਬ ਸਕਦਾ । ਫਿਰ 
ਜਿਉਂ” ਜਿਉ” ਨਗਰ ਸ਼ਹਿਰ ਦੀ ਵੱਸੋ ਵਧਦੀ ਜਾਏਗੀ, ਗਲੀਆਂ 
ਬਜ਼ਾਰਾਂ ਸੜਕਾਂ ਦੀ ਸਫ਼ਾਈ ਅਤੋਂ ਲੋਕਾਂ ਦੀ ਸਿਹਤ ਦਾ ਭੀ ਵਧੀਕ 
ਧਿਆਨ ਰੱਖਣਾ ਪਏਗਾ । ਅਜਿਹੀਆਂ ਅਨੌਕਾਂ ਸ਼ਹਿਰੀ ਲੌੜਾਂ ਨਿੱਤ 
ਉਠਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਪੂਰਾ ਕਰਨ ਲਈ ਕਾਫ਼ੀ ਮਾਇਆ 
ਦੀ ਲੌੜ ਹੁੰਦੀ ਹੈ । 

` ਗੁਰੂ _ਰਾਮਦਾਸ ਜੀ ਨੌ ਨਗਰ ਗੁਰੂ-ਚੱਕ ਵਸਾਇਆ, ਆਪ 
ਭੁਇੰ ਮੁੱਲ ਲੈ ਕੇ ਵਸਾਇਆ । ਉੱਪਰ-ਦੱਸੀਆਂ ਅਨੌਕਾਂ ਸ਼ਹਿਰ 
_ਲੌੜਾਂ ਵਲ ਧਿਆਨ ਦੇਣਾ ਸਤਿਗੁਰੂ ਜੀ ਦੀ ਆਪਣੀ ਜ਼ਿਮੋਵਾਰੀ 
੧੬ 


੧" 


੮ 


ਬਣ ਗਈ ਸੀ । ਇਹਨਾਂ ਕੌਮਾਂ ਲਈ ਵੱਖ ਮਹਿਕਮੇ ਬਣਾਣੇ ਪੈਦੇ 
ਹਨ । ਆਮਦਨੀ ਦੇ ਵਸੀਲੇ ਭੀ ਪੈਦਾ ਕਰਨੇ ਪੈੱਦੇ ਹਨ । ਚੁੰਗੀ ਦਾ 


ਰ੍ ਰਿ ਇਕ ਅੱਤ ਜ਼ਰੂਰੀ ਮੱਦ ਹੈ । ਪਰ 


ਜੇ ਉੱਗਲਾਂ ਇਕੋ ਜੇਡੀਆਂ ਨਹੀ” ਹਨ । ਜਿਥੇ ਮਾਇਕ ਆਮਦਨ 
ਪਰ ਗੀ ਰੀ ਹੋ ਸਕਦੇ ਹਨ ਅਤੇ ਪੈਸਾ 
ਖਾਣ ਵਾਲੇ ਭੀ। ਸਿਖ-ਇਤਿਹਾਸ ਦੱਸਦਾ ਹੈ ਕਿ ਸ਼ਹਿਰ ਦੇ ਅਜਿਹੇਂ 
ਮਾਮਲਿਆਂ ਦਾ ਵਧੀਕ ਪਰਬੋਧ ਬਾਬਾ ਪ੍ਰਿਥੀ ਚੋਦ ਜੀ ਦੇ ਹੱਥ 
ਵਿਚ ਸੀ | 


ਜਦੋ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦੇ ਜੌਤੀ ਜੋਤਿ 
ਸਮਾਣ ਤੋਂ` ਪਿਛੋ ਦਸਤਾਰ-ਬੈਦੀ ਦੀ ਮਰਯਾਦਾ ਮੁਕਾ ਕੇ ਵਾਪਸ 
ਗੁਰੂ-ਚੱਕ ਆਏ, ਤਾਂ ਬਾਬਾ ਪ੍ਰਿਥੀ ਚੌਦ ਜੀ ਨੇ ਸ਼ਹਿਰ ਦੇ ਆਰਥਕ 
ਪਰਬੰਧ ਵਿਚ ਰੋਕਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ । ਉਹ ਇਹ ਰੋਕਾਂ 
ਪਾ ਭੀ ਸਕਦੇ ਸਨ, ਕਿਉਕਿ ਅੱਗੇ ਇਹ ਕੰਮ ਉਹਨਾਂ ਦੀ ਰਾਹੀ” 
ਹੀ ਹੋ ਰਹੇ ਸਨ । ਚੁੰਗੀ ਆਦਿਕ ਦੀ ਆਮਦਨ ਵਿਚ ਬੇ-ਈਮਾਨੀ ਕਰਨ 
ਵਾਲੋਂ ਬੰਦੇ ਕੁਦਰਤੀ ਤੌਰ ਤੇ ਇਹਨਾਂ ਦੇ ਹੀ ਸਾਥੀ ਬਣਨੇ ਸਨ । 
ਜਾਤਿ-ਅਭਿਮਾਨੀ ਲੌਕ ਭੀ ਬਾਬਾ ਜੀ ਦੀ ਪਿੱਠ ਠੌਕਣ ਵਿਚ ਹੀ 
ਆਪਣੀਆਂ ਆਸਾਂ ਪੂਰੀਆਂ ਹੋਣ ਦੇ ਸੁਪਨੇ ਲੋ ਰਹੇਂ ਸਨ । ਹੁਣ ਤਾਂ 
ਉਹਨਾਂ ਨੂੰ ਹੌਸਲਾ ਸੀ ਬੀਰਬਲ ਦੀ ਸਹਾਇਤਾ ਦਾ ਭੀ । ਇਨ੍ਹੀਂ" ਦਿਨੀ” 
ਬੀਰਬਲ ਅਕਬਰ ਬਾਦਸ਼ਾਹ ਦੇ ਨਾਲ ਆਗਰੇ ਤੋ ਲਾਹੌਰ ਆਇਆ 
ਹੌਇਆ ਸੀ । ਬਾਬਾ ਪ੍ਰਿਥੀ ਚੰਦ ਜੀ ਨੇ ਇਹ-ਵੀ ਅੰਦਾਜ਼ਾ ਲਾ ਲਿਆ 
ਸੀ ਕਿ ਸ਼ਹਿਰ ਦੀ ਆਰਥਕ _ ਗੜਬੜ ਨਾਲ ਕੁਝ ਲੌਕ ਗੁਰੂ 
ਅਰਜਨ ਸਾਹਿਬ ਵਲੋ ਸ਼ਰਧਾ ਤੋੜ ਲੈਣਗੇ । ਉਹਨਾਂ ਦੀ ਨਿੱਤ ਦੀ 
ਵਧੀਕੀ ਦਾ ਸਿੱਟਾ ਆਖ਼ਰ ਇਹ ਨਿਕਲਿਆ ਕਿ ਆਮਦਨ ਗੁਰੂ ਕੇ 
ਖ਼ਜ਼ਾਨੇ ਵਲ ਜਾਣੋ” ਬੰਦ ਹੋਂ ਗਈ । ਗੁਰੂ ਅਰਜਨ ਸਾਹਿਬ ਗੈਭੀਰਤਾ 
ਵਿਚ ਹੀ ਰਹੇਂ, ਉਹਨਾਂ ਕੋਈ ਇਤਰਾਜ਼ ਨ ਕੀਤਾ । ਹਾਲਤ ਇਥੋ” 
੧੭ 


ਤਕ ਹੋ ਗਈ ਕਿ ਗੁਰੂ ਕਾ ਲੰਗਰ ਨਿਰੋਲ ਉਹਨਾਂ ਰਸਦਾਂ ਤੇ ਚਲਣ ਲਗ 
ਪਿਆ ਜੋ ਸ਼ਰਧਾਲੂ ਸਿੱਖ ਭੇਟਾ ਦੇ ਤੌਰ ਤੇ ਲਿਆਉ'ਦੇ ਸਨ । 


ਗੁਰੂ ਕੇ ਲੰਗਰ ਦੀ ਕੁਝ ਪਤਲੀ ਹਾਲਤ ਵੇਖ ਕੇ ਬਾਬਾ ਪਿਥੀ 
ਚੋਦ ਜੀ ਦਾ ਹੌਸਲਾ ਹੌਰ ਵਧਿਆ । ਜਿਨ੍ਹਾਂ ਲੋਕਾਂ ਨੂੰ ਗੋਇੰਦਵਾਲ 


ਗੁਰੂ ਅਮਰਦਾਸ ਜੀ ਦਾ ਲੰਗਰ ਨਹੀ” ਸੀ ਭਾਉਦਾ, ਉਹਨਾਂ ਨੂੰ ਗੁਰੂ 
ਅਰਜਨ ਸਾਹਿਬ ਦਾ ਲੰਗਰ ਕਿਵੇ` ਸੁਖਾਂਦਾ ? ਉਹਨਾਂ ਭੀ ਬਾਬਾ ਪ੍ਰੀ 
ਚੰਦ ਜੀ ਨੂੰ ਹਲਾ-ਸ਼ੋਰੀ ਦਿਤੀ । ਹੁਣ ਗੁਰੂ ਕੇ ਲੰਗਰ ਦੀ ਨਾਕਾਬੇਦੀ 
ਵਾਸਤੇ ਪੱਕੇ ਬਾਨ੍ਣੂ ਬੱਧੇ ਗਏ । ਬਾਬਾ ਪਿ੍‌ਥੀ ਚੌਦ ਜੀ ਦੇ ਧੜੇ ਨਾਲ 
ਮਿਲੋਂ ਹੋਏ ਮਸੈਦ ਇਸ ਵਿਓ'ਤ ਵਿਚ ਬੜੇ ਲਾਹੇਵੈਦ ਸਹਾਇਕ ਸਾਬਤ 
ਹੋਏ । ਇਹ ਮਸੈਦ ਸ਼ਹਿਰ ਤੱ” ਬਾਹਰ ਹੀ ਨਵੇ ਆਏ ਸਿੱਖਾਂ ਨੂੰ ਮਿਲ 
ਪਦੇ ਸਨ, ਅਤੇ ਉਹਨਾਂ ਨੂੰ ਸਤਿਗੁਰੁ ਦਾ ਦਰਸ਼ਨ ਕਰਾਣ ਲਈ ਬਾਬਾ 
ਪ੍ਰਿਥੀ ਚੰਦ ਜੀ ਪਾਸ ਲੈ ਜਾਂਦੇ ਸਨ । ਵਿਚਾਰੇ ਓਭੜਾਂ ਨੂੰ ਕੀ ਪਤਾ ਕਿ 
ਕੋਈ ਠੱਗੀ ਕੀਤੀ ਜਾ ਰਹੀ ਹੈ ? ਉਹ ਸਿੱਖ ਸਾਰੀ ਭੇਟਾ ਬਾਬਾ ਪ੍ਥੀ 
ਚੰਦ ਜੀ ਨੂੰ ਹੀ 'ਗੁਰੂ' ਸਮਝ ਕੇ, ਉਹਨਾਂ ਅੱਗੇ ਧਰ ਦੇਦੇ ਸਨ । 
ਜਦ ਰੋਟੀ ਖਾਣ ਦਾ ਵਕਤ ਆਉਦਾ ਤਾਂ ਮਸੰਦ ਉਹਨਾਂ ਨੂੰ ਗੁਰੂ ਕੇ ਲੰਗਰ 
(ਗੁਰੂ ਅਰਜਨ ਦੇਵ ਜੀ ਦੇ ਚਲਾਏ ਲੰਗਰ) ਵਿਚ ਲੈ ਜਾਂਦੇ । ਆਮਦਨ 
ਬਾਬਾ ਪ੍ਰਿਥੀ ਚੋਦ ਜੀ ਨੂੰ, ਤੇ ਖ਼ਰਚ ਗੁਰੂ ਅਰਜਨ ਸਾਹਿਬ ਦੇ ਜ਼ਿੰਮੇ । 
ਇਉ” ਕਦ ਤਕ ਨਿਭਦੀ ! ਲੰਗਰ ਇਕ-ਡੌਗੀ ਹੋ ਗਿਆ । ਉਹ ਭੀ 
ਛੋਲਿਆਂ ਦੀ ਰੋਟੀ । ਸ਼ਰਧਾਲੂ ਸਿੱਖ ਹੈਰਾਨ ਸਨ ਕਿ ਇਹ ਕੀ ਹੋ ਜਿਹਾ 
ਹੈ । ਉਹ ਆਪਣੇ ਦਿਲ ਦੇ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਵਲ ਤੱਕ 
ਰਹੋ ਸਨ । ਪਰ ਸਤਿਗੁਰੂ ਜੀ ਨੇ ਇਤਨੀ ਅੱਤ ਦੀ ਵਧੀਕੀ ਦੇ ਵਿਰੁੱਧ 
ਭੀ ਜ਼ਬਾਨ ਨਾ ਥੌਲ੍ਹੀ । 


ਬਲਵੇਡ ਅਤੇ ਸੱਤੇ ਦਾ ਰੁਸੇਵਾਂ- 


` ਬਲਵੰਡ ਤੋਂ ਸੱਤਾ ਦੋਵੇ ਰਬਾਬੀ ਗੁਰੂ ਅਰਜਨ ਸਾਹਿਬ ਦੇ 
੧੮ 


੭ 


੧੨ 


ਰਾ 


ਦੀਵਾਨ ਵਿਚ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ । ਕੀਰਤਨ ਹੀ 
ਇਹਨਾਂ ਦੀ ਆਜੀਵਕਾ ਦਾ ਵਸੀਲਾ ਸੀ । ਗੁਰੂ ਕੇ ਲੰਗਰ ਦੀ 
_ ਨਾਕਾਬੰਦੀ ਵਾਲੋਂ ਹੀ ਦਿਨ ਸਨ, ਜਦੋ“ ਸੱਤੇ ਦੀ ਲੜਕੀ `ਦਾ ਵਿਆਹ 
ਆ ਗਿਆ । ਸੱਤੇ ਨੇ ਵਿਆਹ ਦੇ ਜਰ ਹੇ ਬਨੀ ਗੁਰੂ 
ਅਰਜਨ ਸਾਹਿਬ ਪਾਂਸੋ` ਮਾਇਆ ਮੰਗੀ । ਸਤਿਗੁਰੂ ਜੀ ਦੇ ਵਿਰੁੱਧ ` 
ਗੰਦੀਆਂ ਜਾ ਰਹੀਆਂ ਗੋ'ਦਾਂ ਦਾ ਖਿਆਲ ਰੱਖ ਕੇ ਜੇ ਉਹ ਸੈਗ-ਸਰਫ਼ੇ 
ਦਾ ਖ਼ਰਚ ਮੰਗਦਾ, ਤਾਂ ਝਟ ਲੰਘ ਹੀ ਜਾਂਦਾ, ਪਰ ਉਸ ਨੇ ਵੱਧ ਕੇ 
ਛਾਲ ਮਾਰੀ । ਸਤਿਗੁਰੂ ਜੀ ਉਸ ਦੀ ਮੂੰਹ-ਮੰਗੀ ਰਕਮ ਦੇ ਨਹੀ” 
ਸਕਦੇ ਸਨ । ਬਾਬਾ ਪ੍ਰਿਥੀ ਚੋਦ ਜੀ ਅਤੇ ਉਸ ਦੇ ਸਾਥੀਆਂ ਨੂੰ ਇਹ 
ਇਕ ਹੋਰ ਚੌਟ ਕਰਨ ਦਾ ਮੌਕਾ ਮਿਲ ਗਿਆਂ । ਬਲਵੰਡ ਤੇ ਸੱਤੇ ਦੌਹਾਂ 
ਭਰਾਵਾਂ ਨੂੰ ਸੀਖਿਓ ਨੇਂ । ਗੁਰੂ ਅਰਜਨ ਸਾਹਿਬ ਦੇ ਸਮੁੰਦਰਾਂ ਵਰਗੇ ਗੰਭੀਰ 
` ਦਿਲ ਨੂੰ ਨਾ ਸਮਝਦੇ ਹੋਏ ਰਬਾਬੀਆਂ ਨੇ ਕੀਰਤਨ ਕਰਨੋਂ ਨਾਂਹ ਕਰ 
ਦਿੱਤੀ । ਸਤਿਗੁਰੂ ਜੀ ਆਪ ਚਲ ਕੇ ਉਹਨਾਂ ਦੇ ਘਰ ਗਏ । ਉਹ ਮੂਰਖ 
ਸਗੋ” ਖਰ੍ਹਵੇ ਬੋਲਾਂ ਉਤੇ ਆ ਗਏ, ਇਥੋ" ਤਕ ਕਿ ਗੁਰੂ ਨਾਨਕ ਪਾਤਿਸ਼ਾਹ 
ਦੀ ਸ਼ਾਨ ਵਿਚ ਭੀ ਕੁਬੋਲ ਵਰਤਿਓ ਨੇ ਕਿ ਸਾਡੇ ਬਜ਼ੁਰਗ ਭਾਈ 
ਮਰਦਾਨਾ ਜੋ ਕੀਰਤਨ ਨਾ ਕਰਦਾ, ਤਾਂ ਗੁਰੂ ਨਾਨਕ ਸਾਹਿਬ ਨੂੰ ਭੀ 
ਕੌਣ ਜਾਣਦਾ । 


ਬਾਂਬਾ ਪ੍ਰਿਬੀ ਚੰਦ ਜੀ ਅਤੇ ਉਹਨਾਂ ਦੇ ਜਾਤਿ-ਅਭਿਮਾਨੀ 
ਸਾਥੀ-ਵਿਰੋਧੀਆਂ ਨੂੰ ਯਕੀਨ ਸੀ ਕਿ ਗੁਰੂ ਅਰਜਨ .ਸਾਹਿਬ ਦੀ 
ਗੁਰਿਆਈ ਉਤੇ ਇਹ ਆਖ਼ਰੀ ਚੌਟ ਕਾਰੀ ਸਾਬਤ ਹੋਵੇਗੀ । ਜਦੋ” 
ਸੱਤੇ ਬਲਵੰਡ ਨੇ ਗੁਰੂ ਅਰਜਨ ਸਾਹਿਬ ਦਾ ਕਿਹਾ ਭੀ ਮੌੜ ਦਿੱਤਾ 
ਤਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਆਪ ਹੀ ਕੀਰਤਨ 
ਕਰਿਆ ਕਰੋ । ਗੁਰੂ ਨਾਨਕ ਪਾਤਿਸ਼ਾਹ ਦੀ ਸ਼ਾਨ ਵਿਚ ਕੁਬੌਲ ਦੇ 
ਕਾਰਨ ਸਤਿਗੁਰੂ ਜੀ ਨੇ ਸਿਖਾਂ ਨੂੰ ਸੱਤੇ ਬਲਵੰਡ ਪਾਸੋ" ਕੀਰਤਨ 
ਸੁਣਨੌ` ਵਰਜ ਦਿੱਤਾ । ਕੀਰਤਨ ਕਰਨਾ_ ਸਿੱਖਣ ਵਿਚ ਉਹਨਾਂ ਸੈ ਗਤਾਂ 
੬ ੧੯ ੨ 


ਦੀ ਆਪ ਅਗਵਾਈ ਕੀਤੀ, ਕਿਉਕਿ ਕੀਰਤਨ ਦੀ ਗੁੜ੍ਹਤੀ ਵਿਚ 
ਪਲੋਂ ਰਿ ਦੇਵ ਜੀ ਰਾਂਗ-ਵਿੱਦਿਆ ਵਿਚ ਕਾਫ਼ੀ ਨਿਪੁੰਨ 
ਚੁਕੇ ਸਨ 


20 “੨ 


ਉਧਰੋਂ” ਭਾਈ ਗੁਰਦਾਸ ਜੀ ਆਗਰੇ ਤੋ' ਵਾਪਸ ਆਏ । ਆਗਰੇ 
ਵੱਲ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਸਿੱਖ-ਧਰਮ ਦਾ ਪਰਚਾਰ 
ਕਰਨ ਭੱਜਿਆ ਹੋਇਆ ਸੀ । ਜਦੋ ਇਹਨਾਂ ਨੂੰ ਲੰਗਰ ਵਿਚੋ ਛੋਲਿਆਂ 
ਦੀ ਹੀ ਰੋਟੀ ਮਿਲੀ, ਕਿ ਬਾਬਾ ਬ੍ਰੱਢਾ 
ਜੀ, ਭਾਈ ਗੁਰਦਾਸ ਜੀ ਅਤੇ ਹੌਰ ਸ਼ਰਧਾਲੂ ਮੁਖੀ ਸਿੱਖਾਂ ਨੇ ਰਲ` ਕੇ 
ਵਿਚਾਰ ਕੀਤੀ ਅਤੇ ਫ਼ੈਸਲਾ ਕੀਤਾ ਕਿ ਬਾਹਰੋ” ਆਏ ਓਭੜ ਸਿੱਖਾਂ ਨੂੰ 
ਬਾਬਾ ਪ੍ਰਿਥੀ ਚਦ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਟਪਲਿਆਂ ਤੋ” 
ਬਚਾਇਆ ਜਾਏ । 


ਉੱਦਮ ਸ਼ੁਰੂ ਕਰਨ. ਦੀ, ਹੀ ਢਿੱਲ ਸੀ । ਸ਼ਹਿਰ-ਨਿਵਾਸੀ 
ਤੁਰਤ ਨਾਲ ਹੋ ਗਏ । ਬਾਬਾ ਪ੍ਰਿਥੀ ਚੰਦ ਜੀ ਦੇ ਕੌਝੇ ਉੱਦਮ, ਲੋਕਾਂ 
ਦਿਸੀ ਰਤ ਪੈਦਾ ਕਰ ਰਹੇਂ 
ਸਨ । ਦਿਨਾਂ ਵਿਚ ਹੀ ਪਾਸਾ ਪਲਟ ਗਿਆ ।- ਜਦੋ" ਭਾਈ ਗੁਰਦਾਸ ਜੀ, 
ਬਾਬਾ ਬੁੱਢਾ ਜੀ ਤੋ ਹੋਰ ਮੁਖੀ ਸਿੱਖਾਂ ਨੇ ਸ਼ਹਿਰੋ" ਬਾਹਰ ਜਾ ਜਾ ਕੇ ਨਵੇ 
ਆਏ ਸਿੱਖਾਂ ਨੂੰ ਅਸਲੀਅਤ ਦੱਸਣੀ ਸ਼ੁਰੂ ਕੀਤੀ ਤਾਂ ਬਾਬਾ ਪ੍ਰਿਥੀ ਚੈਦ 
ਜੀ ਦੀ ਲਾਈ ਨਾਕਾਬੰਦੀ ਟੁੱਟ ਗਈ. 


ਬਲਵੰਡ ਅਤੇ ਸੱਤੋਂ ਨੂੰ ਖ਼ਿਆਲ `ਸੀ ਕਿ ਅਸੀ ਵਿਦਵਾਨ 
ਕੀਰਤਨੀਏ ਹਾਂ, ਸਿੱਖ ਸਾਡੇ ਘਰੀ” ਨ 


ਇਹ ਆਸ ਪੂਰੀ ਨਾ ਹੋਈ । ਕੌਈ ਭੀ ਸਿੱਖ ਉਹਨਾਂ ਮਰ 

ਤਿਆਰ ਨਾ ਹੋਇਆ । ਜਦੋ ਇਹ ਰੌਟੀਓ” ਭੀ ਆਤਰ ਚ ਏ, ਤਾਂ 

ਲਾਹੌਰ ਦੇ ਇਕ ` ਉੱਘੇ ਸਿੱਖ .ਭਾਈ ਲੱਧਾ ਜੀ ਪਾਸ ਗਏ । ਭਾਈ 

ਲੱਧਾ ਜੀ ਦੂਜਿਆਂ ਦੇ ਅਟਕੇ ਕੌਮ ਸਵਾਰਨ ਦੇ ਇਤਨੇ ਆਸ਼ਿਕ 
੨੦ 


੧ 


ਨੈ", 


ਸਨ ਕਿ ਇਹਨਾਂ ਦਾ ਨਾਮ ਹੀ ਲੱਧਾ ਪਰਉਪਕਾਰੀ ਪੈ ਗਿਆ ਸੀ । 
ਸੱਤੇ ਬਲਵੇਡ ਦੀ ਦਸ਼ਾ ਵੇਖ ਕੇ ਭਾਈ ਲਧਾ ਜੀ ਉਹਨਾਂ ਦੇ ਨਾਲ 
ਅੰਮ੍ਰਿਤਸਰ ਆਏ ਅਤੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀਓ ਨੇ ਕਿ 
ਰਬਾਬੀਆਂ ਦੀ ਭੁੱਲ ਮਾਫ਼ ਕਰ ਦੇਣ । ਗੁਰੂ ਸੈਦਾ 'ਬਖ਼ਸ਼ਿੰਦ ਹੈ । ਜਦੋ” 
ਸੱਤੇ ਬਲਵੈਡ ਨੂੰ ਮਾਫ਼ੀ ਮਿਲ ਗਈ, ਤਾਂ ਉਹਨਾਂ ਨੇ ਗੁਰ-ਉਪਮਾ ਵਿਚ 
( ਪਉੜੀਆਂ ਦੀ ਇਕ ' ਵਾਰ' ਲਿਖੀ ਅਤੇ ਗੁਰੂ-ਦਰਬਾਰ ਵਿਚ ਸੁਣਾਈ । 
ਪਹਿਲੀਆਂ ੩ ਪਉੜੀਆਂ ਬਲਵੰਡ ਦੀਆਂ ਹਨ, ਅਖ਼ੀਰਲੀਆਂ ੫ ਸੱਤੇ 
ਦੀਆਂ । ਇਸ 'ਢਾਰ' ਵਿਚ ਇਕ ਗੱਲ ਬੜੇ ਪੜੇ ਦੀ ਮਿਲਦੀ ਹੈ । 
ਬਲਵੌਡ ਲਿਖਦਾ ਹੈ ਕਿ ਉੱਚ-ਜਾਂਤੀਏ ਦੌਖੀ, ਗੁਰੂ ਅੰਗਦ ਦੇਵ ਜੀ ਦੇ 
ਲੰਗਰ ਨੂੰ ਵੇਖ ਵੇਖ ਕੇ ਸੜਦੇ ਸਨ । ਲੰਗਰ ਦੀ ਮਹਿਮਾ ਸੁਣ ਵੇਖ ਕੇ 
ਉਹਨਾਂ ਦੇ ਮੂੰਹ ਨਿਰਾਸਤਾ ਵਿਚ ਪੀਲੇ ਪੈ ਜਾਂਦੇ ਸਨ । ਸੱਤਾ ਲਿਖਦਾ 
ਹੈ ਕਿ ਲੰਗਰ ਤੋਂ' ਸੜ ਕੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ਉਤੇ ਬੜੇ 
ਵਾਰ ਕੀਤੇ, ਪਰ ਉਹ ਇਹਨਾਂ ਝੁੱਲਦੇ ਝਖੜਾਂ ਦੇ ਟਾਕਰੇ ਤੇ ਚੱਟਾਨ 


. ਵਾਂਗ ਅਡੋਲ ਰਹੇ 1 


_ ਗੁਰੂ ਅਰਜਨ ਦੇਵ ਜੀ ਨੇ ਇਹ 'ਫਾਰ ਸ੍ਰੀ ਗੁਰੂ ਗ੍ਰੰਥ ਸਾਹਿਬ 
ਵਿਚ ਦਰਜ ਕਰ ਦਿੱਤੀ । ਗੁਰੂ ਘਰ ਦੇ ਵਿਰੁੱਧ ਬਾਬਾ ਪ੍ਰੀ ਚੰਦ ਜੀ 
ਦੀ ਅਗਵਾਈ ਵਿਚ ਜਾਤਿ-ਅਭਿਮਾਨੀ ਲੌਕਾਂ ਦੀਆਂ ਗੋੱ'ਦਾਂ ਦੀ ਨਾ- 
ਕਾਮੀ ਦੀ ਇਹ ਵਾਰ _ਇਕ ਅਟੱਲ ਯਾਦਗਾਰ ਹੈ । ਅਪ੍ਰੈਲ ਸੈਨ ੧੫੮੨ 
ਦੇ ਅੰਦਰ-ਬਾਹਰ ਇਹ 'ਵਾਰ' ਲਿਖੀ ਗਈ 1 ਨਾਕਾ-ਬੈਦੀ ਦੀ ਇਹ 
ਘਟਨਾ ਕਈ ਮਹੀਨੇ ਜਾਰੀ ਰਹੀ ਸੀ, ਅਕਤੂਬਰ ੧੫੮੧ ਤੋ" ਲੈ ਕੇ 
ਅਪ੍ਰੈਲ ੧੫੮੨ ਤੱਕ । 


€) 


'੨੧ 


ਚਥ' ਕਾਂਡ 
ਸ਼ਹਿਰ ਦੀ ਤਰੱਕੀ ਅਤੇ ਸੈਤੋਖਸਰ- 

ਪੰਜਾਬ ਦੇ ਨਕਸ਼ੇ ਤੇ ਵੇਖੋ । ਲਾਹੌਰ ਤੋਂ“ ਵਟਾਲੋ ਤਕ ਪੰਜਾਹ 
ਮੀਲਾਂ ਵਿਚ ਹੋਰ ਕੋਈ ਤਕੜਾ ਨਗਰ ਨਹੀ' ਸੀ । ਉਧਰੋ` ਬਿਆਸਾ ਦੇ 
ਕੰਢੇ ਗੋਇੰਦਵਾਲ ਤੇ' ਸਿੱਧੇ ਪਹਾੜ ਪਾਸੇ ਵਲ ਰਾਂਵੀ ਤਕ ਵੀ ਇਹੀ 
ਹਾਲ ਸੀ । ਮਾਝੇ ਦੀ ਸਾਰੀ ਦੀ ਸਾਰੀ ਵੱਸੋ ਪਿੰਡਾਂ ਦੀ ਸੀ । ਜਦੁ' 
ਗੁਰੂ ਰਾਮਦਾਸ ਜੀ ਨੇ ਗੁਰੂ-ਚੱਕ ਦੀ ਨੀਹ ਰਖੀ, ਅਤੇ ਸ਼ਹਿਰ-ਨਿਵਾਸੀਆਂ 
_ਦੀਆਂ ਸਭ ਤਰ੍ਹਾਂ ਦੀਆਂ ਲੌੜਾਂ ਪੂਰੀਆਂ ਕਰਨ ਲਈ ਹਰ ` ਕਿਸਮ 
ਦੇ ਕਿੱਤੇ ਦੇ ਲੋਕਾਂ ਨੂੰ ਇਥੇ ਵਸਣ ਲਈ ਪ੍ਰੋਰਿਆ ਤਾਂ ਦਿਨਾਂ ਵਿਚ 
ਹੀ ਸਧਾਰਨ ਜਿਹੇ ਨਗਰ ਤੋਂ ਇਹ ਵੱਸੋ' ਇਕ ਵਡਾ ਸ਼ਹਿਰ ਬਣਨ ਲੱਗ 
ਪਈ । 

_ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੋਂ” ਪਿਛੋਂ ਛੇ ਸੱਤ 
ਮਹੀਨੇ ਤਾਂ ਬਾਬਾ ਪ੍ਰਿਥੀ ਚੰਦ ਜੀ ਅਤੇ ਗੁਰੂ-ਘਰ ਦੇ ਹੋਰ ਵਿਰੋਧੀਆਂ ਦੀ 
ਕਰੜੀ ਵਿਰੋਧਤਾ ਦੇ ਕਾਰਨ ਗੁਰੂ ਅਰਜਨ ਸਾਹਿਬ ਸ਼ਹਿਰ ਦੀ ਉੱਨੜੀ 
ਵਾਸਤੇ ਨਵੀਆਂ ਵਿਓ'ਤਾਂ ਵਲ ਧਿਆਨ ਨਾ ਦੇ ਸਕੇ, ਕਿਉਕਿ ਇਹ 
ਸਾਰਾਂ ਕੌਮ ਰੁਪਿਆਂ ਮੰਗਦਾ ਸੀ, ਤੇ ਰੁਪਏ ਵਲੋ“ ਨਾਕਾਬੋਦੀ ਹੋਈ 
ਪਈ ਸੀ । ਜਦੋ" ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ 
ਸਿੱਖਾਂ ਦੇ ਉੱਦਮ ਨਾਲ ਗੁਰੂ-ਚੱਕ ਤੋਂ ਬਾਹਰ ਦੀਆਂ ਸੈਗਤਾਂ ਨੂੰ ਅਸਲੀ 
ਹਾਲਤ ਦਾ ਪਤਾ ਲੱਗਾ ਤਾਂ ਵਿਰੋਧੀਆਂ ਦੀ ਦਾਲ ਗਲਣੀ ਬੰਦ ਰੋ 
ਗਈ । 

ਹੁਣ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਜੀ ਦੇ ਅਰੰਭੇ ਕੌਮ 

੨੨ 


021੨ 


ਹੋ 


ਆਪਣੇ ਹੱਥਾਂ ਵਿਚ ਲਿਆ । ਸ਼ਹਿਰ ਦੀ ਵੱਸੋ ਬੜੀ ਛੇਤੀ ਵਧ ਰਹੀ ਸੀ । 
ਇਸ ਵਾਸਤੇ ਗੁਰੂ ਅਰਜਨ ਸਾਹਿਬ ਨੇ ਸ਼ਹਿਰੋ` ਬਾਹਰ ਥੋੜੀ ਕੁ ਵਿੱਥ ਤੇ 


-ਇਕ ਹੋਰ ਸਰੋਵਰ ਬਣਵਾਣਾ ਸ਼ੁਰੂ ਕਰ ਦਿੱਤਾ । ਗੁਰੂ ਰਾਮਦਾਸ ਜੀ ਦਾ 


ਆਰੰਭਿਆ ਸਰੋਵਰ ਅਜੇਂ ਮੁਕੰਮਲ ਨਹੀ“ ਸੀ ਹੋਇਆ । ਉਸ ਵਿਚ `ਤਾਂ 
ਸਤਿਸੈਗ ਵਾਸਤੇ ਇਮਾਰਤ ਭੀ ਬਣਨੀ `ਸੀ, ਜਿਸ ਦੀ 'ਸਾਰੀ ਵਿਓ'ਤ 
ਗੁਰੂ ਰਾਮਦਾਸ ਜੀ ਆਪ ਬਣਾ ਚੁਕੇ ਹੋਏ ਸਨ । ਬਾਹਰੋ ਆਉਂਦੇ ਸਿੱਖਾਂ 
ਦੀ ਪਹਿਲੀ ਲੌੜ ਸੀ ਜਲ ਦੀ । ਇਸ ਨੂੰ ਮਹਾਨਤਾ ਦਿੱਤੀ ਗਈ । 
ਇਸ ਨੂੰ ਮੁਕੰਮਲ ਕਰਨ ਵਿਚ ਡੀ ਕਈ ਸਾਲ ਲੱਗ ਗਏ, ਕਿਉਕਿ 
ਚੂਨੇ ਇੱਟਾਂ ਆਦਿਕਾਂ ਦੀ ਲੌੜ ਚੁਫੇ ਰੇ ਹੀ ਸੀ, ਤੇ ਉਸ ਜ਼ਮਾਨੇ ਵਿਚ 
ਪਿ ਇਕ ਨਹੀ” ਸੀ । ਇਸ ਸਰੋਵਰ ਦਾ 
ਨਾਮ ਸੈਤੌਖਸਰ ਰੱਖਿਆ ਗਿਆ । ਹੁਣ ਤਾਂ ਇਹ ਸ਼ਹਿਰ 'ਦੇ ਅੰਦਰ ਹੋ 
ਗਿਆ ਹੈ । ਵੱਸੋ' ਅਗਾਂਹ-ਅਗਾਂਹ ਵਧਦੀ ਗਈ । ਹਾਲ ਬਜ਼ਾਰ ਤੌ” 
ਅਗਾਂਹ ਕੌਤਵਾਲੀ ਹੈ, ਕੌਤਵਾਲੀ ਤੋਂ ਦਖਣ ਵਲ ਇਹ ਸਰੋਵਰ ਹੈ । 
ਇਥੇ ਇਕ ਗੁਰਦਵਾਰਾ ਝੀ ਹੈ, ਜਿਸ ਦਾ ਨਾਮ ਟਾਹਲੀ ਸਾਹਿਬ ਹੈ । 
ਸੈਤੋਖਸਰ ਦੀ ਪੁਟਾਈ ਅਤੇ ਉਸਾਰੀ ਦਾ ਸਾਰਾ ਕੌਮ ਸੈਨ ੧੫੮੭-੮੮ 
ਵਿਚ ਸਿਰੇ ਚੜ੍ਹਿਆ ਸੀ। _ 


ਦਸਵੈਧ- 


ਗੁਰੂ ਰਾਮਦਾਸ ਜੀ ਨੇ ਗੁਰੂ-ਚੱਕ ਦੀਆਂ ਕਈ ਜਨਤਕ 
ਇਮਾਰਤਾਂ ਦੀ ਉਸਾਰੀ ਵਾਸਤੇ ਮਾਇਆ ਦੀ ਵਧਦੀ ਲੋੜ ਵੇਖ ਕੇ 
ਪਰਚਾਰਕ ਮਸੈਦ _ਮੁਕੱਰਰ ਕੀਤੇ ਸਨ, ਜੋ ਬਾਹਰਲੇ ਇਲਾਕਿਆਂ 
ਦੇ ਸਿੱਖਾਂ ਪਾਸੋ ਭੇਟਾ ਇਕੱਠੀ ਕਰ ਕੇ ਲਿਆਉਂਦੇ ਸਨ । ਤਜਰਬੇ 
ਨੇ ਦੱਸਿਆ ਕਿ ਕਈ ਮਸੈਦ ਸਹਿਜੇ ਸਹਿਜੇ ਉਸ ਰਕਮ ਵਿਚ 
ਹੱਥ-ਫੇਰੀ ਭੀ ਕਰਨ ਲੱਗ ਪਏ । ਉਧਰੋ' ਸਿੱਖਾਂ ਦੀ ਗਿਣਤੀ ਭੀ ਦਿਨੇ 
ਦਿਨ ਬਹੁਤ ਛੇਤੀ ਵੱਧਣ ਲੱਗੀ । ਪਹਿਲਾਂ ਭੇਟਾ ਦੀ ਰਕਮ ਖ਼ਾਸ 

੨੩ 


ਮੁਕੱਰਰ ਨਹੀ” ਸੀ ਹੁੰਦੀ । ਹੁਣ ਗੁਰੂ ਅਰਜਨ ਸਹਿਬ ਨੇ ਫ਼ੈਸਲਾ ਕੀਤਾ 
ਕਿ ਹਰੇਕ ਸਿੱਖ-ਘਰਾਣਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ 
ਪੰਥਕ ਕਾਰਜਾਂ ਲਈ ਗੁਰ-ਗੋਲਕ ਵਿਚ ਭੇਜਿਆ ਕਰੇ । ਦਸਫੈਧ ਦੀ 
ਉਸ ਰਕਮ ਨੂੰ ਗੁਬਨ ਤੋ" ਬਦਾਣ ਲਈ ਇਹ ਪਰਬੰਧ ਕੀਤਾ ਗਿਆ 
ਕਿ ਹਰੇਕ ਮਸੈਦ ਉਗਰਾਹੀ ਹੋਈ ਰਕਮ ਦਾ ਲਿਖਤੀ ਹਿਸਾਬ ਭੀ 
ਰੱਖੇ । ਇਸ ਤਰ੍ਹਾਂ ਦਸਵੈਧ ਭੇਜਣ ਵਾਲੇ ਸਿੱਖ ਆਪਣੀ ਦਿਤੀ ਰਕਮ 
ਆਪਣੇਂ ਸਾਹਮਣੇ ਹੀ ਵਹੀ ਵਿਚ ਦਰਜ ਕਰਾ ਦੇਦੇ ਸਨ, ਅਤੇ ਉਹ 
ਵਹੀ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਸੀ । ਉਗਰਾਹੀ 
ਲਿਆਉਣ ਦਾ ਇਕ ਹੋਰ ਠੁੱਕ ਭੀ ਬੈਨ੍ਹ ਦਿਤਾ ਗਿਆ । ਆਮ ਤੌਰ 
ਤੇ ਵੈਸਾਖੀ ਦੇ ਮੋਕੇ ਤੇ ਮਸੈਦ ਗੁਰੂ-ਚੱਕ ਆਉਦੇ ਸਨ । ਉਹਨਾਂ ਦੇ 
ਨਾਲ ਇਲਾਕੇ ਦੇ ਪ੍ਰੇਮੀ ਦਰਸ਼ਨ-ਅਭਿਲਾਖੀ ਸਿੱਖ ਭੀ ਆਉਦੇ ਸਨ, 
ਜਿਨ੍ਹਾਂ ਦੇ ਸਾਹਮਣੇ ਉਗਰਾਹੀ ਦੀ ਰਕਮ ਸੁਣਾ ਦਿਤੀ ਜਾਂਦੀ ਸੀ ਅਤੇ 
ਗੁਰੂ ਕੇ ਖ਼ਜ਼ਾਨੇ ਵਿਚ ਜਮ੍ਹਾ ਕੀਤੀ ਜਾਂਦੀ ਸੀ । ਜਿਉ” ਜਿਉਂ ਸਿੱਖ-ਵੱਸੋ” 
ਵਧਦੀ ਗਈ, ਮਸੰਦਾਂ ਦੀ ਗਿਣਤੀ ਭੀ ਨਾਲੋ-ਨਾਲ ਵਧਾ ਦਿਤੀ ਗਈ । 
ਮਾਝਾ ਤਾਂ ਸਿੱਖੀ ਦਾ ਕੇਦਰ ਰਹੀ ਬਣ ਗਿਆ । ਪੰਜਾਬ ਦੇ ਬਾਕੀ 
ਇਲਾਕਿਆਂ ਵਿਚ ਭੀ ਸਿੱਖ-ਧਰਮ ਬਹੁਤ ਵਧਿਆ । ਹੱਥਾਂ ਦੀ 
ਕਿਰਤ-ਕਾਰ ਤੇ ਵਣਜ-ਵਪਾਰ ਵਲ ਹਰੇਕ ਗੁਰੂ ਸਾਹਿਬ ਸਿੱਖਾਂ ਨੂੰ 
ਖ਼ਾਸ ਤੌਰ ਤੇ ਪ੍ਰੇਰਦੇ ਰਹੇ ਸਨ । ਗੁਰੂ ਅਰਜਨ ਸਾਹਿਬ ਦੇ ਵੇਲੇ ਤਕ 
ਸਿੱਖ ਪੰਜਾਬ ਤੌ ਬਾਹਰ ਭੀ ਵਣਜ-ਵਪਾਰ ਲਈ ਦੂਰ ਦੂਰ ਪ੍ਰਾਂਤਾਂ 
ਵਿਚ ਜਾਣ ਲਗ ਪਏ ਸਨ । ਘੋੜਿਆਂ ਦੀ ਖ਼ਰੀਦ ਵਾਸਤੇ ਤਾਂ ਕਾਬਲ 
ਤੇ ਕਾਂਬਲੋ” ਪਰੇ _ਬਲਖ਼-ਬੁਖ਼ਾਰੇ ਤਕ ਸਿੱਖਾਂ ਦੀ ਆਵਾ-ਜਾਈ ਸੀ, 
ਅਤੇ ਉਹਨਾਂ ਇਲਾਕਿਆਂ ਵਿਚ ਕਈ ਸਿੱਖ ਆਪਣੀ ਪੱਕੀ ਰਿਹਾਇਜ਼ 
ਭੀ ਬਣਾ ਚੁਕੇ ਸਨ, ਜਿਨ੍ਹਾਂ -ਦੀ ਸੈਗਤ ਸਦਕਾ ਉਥੇ ਸਿੱਖ-ਧਰਮ ਹੌਰ 
ਫੈਲਦਾ ਗਿਆ। ਨਾਲੋ-ਨਾਲ ਮਸੈਦ ਅਤੇ ਦਸਵੇਧ ਦਾ ਸਿਲਸਿਲਾ ਭੀ 
ਵਧਦਾ ਗਿਆ । 


੨੪ 


ਰਾ 


ਦਢੰ 
1 
1 


ਅੰਮ੍ਰਿਤ-ਸਰੋਵਰ, ਹਰਿਮੰਦਰ ਸਾਹਿਬ ਤੇ, ਅੰਮ੍ਰਿਤਸਰ- . 

ਸ਼ਹਿਰ ਦੀ ਵੱਸੋ ਵਧਣ ਦੇ ਨਾਲ ਨਾਲ ਸਰੋਵਰਾਂ ਦੀ .ਗਿਣਤੀ` 
ਵਧਣ ਦੀ ਸੰਭਾਵਨਾ ਭੀ ਬਣਦੀ ਜਾ ਰਹੀ ਸੀ. ,ਇਹਨਾਂ ਦੇ ਵੱਖ ਵੱਖ 
ਨਾਮ ਭੀ ਰੱਖੋ ਜਾਂਦੇ ਗਏ । ਜਿਹੜਾ ਸਰੋਵਰ ਗੁਰੂ ਰਾਮਦਾਸ ਜੀ. ਨੰ 
ਅਰੰਭ ਕੀਤਾ ਸੀ, ਉਹ ਹੁਣ ਸੰਨ ੧੫੮੮ ਵਿਚ ਮੁਕੌਮਲ ਹੋਇਆ. । 
ਇਸ ਦਾ ਨਾਮ ਸਤਿਗੁਰੂ ਅਰਜਨ ਸਾਹਿਬ ਨੇ 'ਆੰਮ੍ਰਿਤ-ਸਰ ਰੱਖਿਆ 1 
ਪਰ ਅਜੇ ਤਾਂ ਸਿਰਫ ਸਰੋਵਰ ਹੀ ਤਿਆਰ ਹੋਇਆ । ਗੁਰੂ ਰਾਂਮਦਾਸ 
ਸਾਹਿਬ ਦੀ ਵਿਓ'ਤ ਅਨੁਸਾਰ ` ਇਸ `ਵਿਚ ਗੁਰਦੁਆਰਾ -ਭੀ_ ਬਣਨਾ 
ਸੀ । ਗੁਰੂ ਅਰਜਨ ਸਾਹਿਬ ਨੇ ਉਸ ਧਰਮ-ਅਸਥਾਨ ਦੀ ਨੀਂਹ _ਕੱਤਕ 
ਸੁਦੀ ੫ ਸੈਮਤ ੧੬੪੫ ਨੂੰ ਰੱਖੀ । ਤਦੋ” ਈਸਵੀ ਸੰਨ ੧੫੮੮ ਸੀ 
ਤੇ ਅਕਤੂਬਰ ਦਾ ਮਹੀਨਾ ਸੀ । ਉਸੇ ਦਾ ਨਾਮ 'ਹਰਿ ਮੰਦਰ ਰੱਖਿਆ 
ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਹਰਿਮੰਦਰ ਸਾਹਿਬ ਦੀ 
ਨੀਹ ਸਤਿਗੁਰੂ ਜੀ ਨੇ ਲਾਹੌਰ ਦੇ ਵਲੀ ਮੀਆਂ ਮੀਰ ਸਾਹਿਬ ਦੇ 
ਹੱਥੋ” ਰਖਾਈ ਸੀ । ਮੀਆਂ ਮੀਰ ਜੀ ਬੰਦਗੀ ਵਾਲੋਂ ਮਹਾਂਪੁਰਸ਼ ਸਨ । 
ਮਜ਼੍ਹਬੀ ਤੌਗ-ਦਿਲੀ ਤੋਂ ਪੱਖ-ਪਾਂਤ ਦਾ ਉਹਨਾਂ ਉਤੋਂ ਕੋਈ ਅਸਰ ਨਹੀ” 
ਸੀ। 


ਵਲੀ ਮੀਆਂ ਮੀਰ ਦਾ ਅਸਲੀ ਨਾਮ ਸ਼ੇਖ ਮੁਹੈਮਦ ਮੀਰ ਸ਼ਾਹ 
ਸੀ । ਇਹ ਖ਼ਲੀਫ਼ਾ ਉਮਰ ਦੀ ਬੈਸ ਵਿਚੋ ਸਨ । ਇਹਨਾਂ ਦਾ ਜਨਮ 
ਸੀਸਤਾਨ ਵਿਚ ਸੋਨ ੧੫੫੦ ਵਿਚ ਹੋਇਆ ਸੀ । ਉਮਰ ਦਾ ਬਹੁਤਾ 
ਹਿੱਸਾ ਇਹਨਾਂ ਲਾਹੌਰ ਵਿਚ ਆ ਕੌ _ਗੁਜ਼ਾਰਿਆ । ੧੧ ਅਗਸਤ ਸੈਨ 
੧੬੩੫ ਨੂੰ ਮੀਆਂ ਮੀਰ ਜੀ ਦਾ ਦੋਹਾਂਤ ਹੋਇਆ ਸੀ । ਇਹਨਾਂ ਦੀ ਕਬਰ 
ਲਾਹੌਰ ਦੇ ਪਾਸ ਹਾਸ਼ਮਪੁਰੇ ਵਿਚ ਹੈ 1 ਪ੍ਰਾਣਾਯਾਮ ਦੇ ਦੇ ਅੱਭਿਆਸੀ 
ਸਨ । ਮੀਆਂ ਮੀਰ ਜੀ ਦਾ ਪਰਸਿੱਧ ਚੇਲਾ ਮੁੱਲਾ ਸ਼ਾਹ (ਸ਼ਾਹ ਮੁਹੈਮਦ) 
ਸ਼ਾਨ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਦਾ ਪੀਰ ਸੀ । 

ਅੰਮ੍ਰਿਤ-ਸਰੋਵਰ ਦੋ ਵਿਚਕਾਰ ਬਣਨ ਵਾਲੇ ਇਸ ਹਰਿਮੰਦਰ 


੩੫ 


ਸਾਹਿਬ ਨੇ ਸਿੱਖ ਕੌਮ ਦਾ ਧਰਮ-ਕੇਂਦਰ ਬਣਨਾ ਸੀ, ਜਿਥੈ ਕੀਰਤਨ 
ਅਤੇ ਧਰਮ-ਪਰਚਾਰ ਦਾ ਪਰਵਾਹ ਚੱਲਣਾ ਸੀ । ਆੰਮ੍ਰਿਤ-ਸਰੋਵਰ 
ਦੀ ਮਹਾਨਤਾ ਭੀ ਬਣਨੀ ਹੀ ਸੀ 1 ਗੁਰੂ ਅਰਜਨ ਸਾਹਿਬ ਨੇ ਸ਼ਹਿਰ 
ਦਾ ਨਾਮ ਭੀ ਇਸ ਸਰੋਵਰ ਦੇ ਨਾਮ ਤੋਂ ਅੰਮ੍ਰਿਤਸਰ ਰੱਖ ਦਿੱਤਾ 1 
੧੫੭੦ ਵਿਚ ਅਰੈਭਿਆ ਗੁਰੂ-ਚੱਕ ੧੫੮੮ ਵਿਚ ਅੰਮ੍ਰਿਤਸਰ ਬਣ 
ਗਿਆ । 


ਸ਼ਾਦੀ- 
ਗੁਰੂ ਅਰਜਨ ਸਾਹਿਬ ਦੀ ਸ਼ਾਦੀ ਸੈਨ ੧੫੮੯ (ਸੰਮਤ ੧੬੪੬) 
ਵਿਚ ਫ਼ਲੌਰ ਪਰਗਣੇ ਦੇ ਪਿੰਡ ਮਉ ਵਿਚ ਹੋਈ ਸੀ । ਉਸ ਵੋਲੋਂ ਆਪ 
ਦੀ ਉਮਰ ੨੬ ਸਾਲਾਂ ਦੇ ਕਰੀਬ ਹੋ ਚੁੱਕੀ ਸੀ । 


੨੬ 





ਪੰਜਵਾਂ ਕਾਂਡ 


ਮਾਝੇ ਦੇ ਪਿੰਡਾਂ ਦੀ ਸੋਭਾਲ- 


ਪੰਜਾਬ ਦੇ ਨਕਸ਼ੇ ਵਿਚ ਰਾਵੀ ਤੋਂ ਬਿਆਸ ਦਾ ਵਿਚਕਾਰਲਾ 
ਇਲਾਕਾ ਗਹੁ ਨਾਲ ਵੇਖੋ । ਅੰਮ੍ਰਿਤਸਰ ਸ਼ਹਿਰ ਮਾਝੇ ਦੀ ਪੁੰਨੀ ਪਿਆ 
ਦਿੱਸੇਗਾ । ਇਸ ਇਲਾਕੇ ਦੇ ਪਹਾਂੜ ਅਤੇ ਲਹਿੰਦੇ ਪਾਸੇ ਦਰਿਆ 
ਰਾਵੀ ਵਗਦਾ ਹੈ; ਚੜ੍ਹਦੇ ਅਤੇ ਦੱਖਣ ਪਾਸੇ ਦਰਿਆ ਬਿਆਸ ਹੈ । 
ਅੰਮ੍ਰਿਤਸਰ ਤੋ ਤੀਹ-ਬੱਤੀ ਮੀਲ ਲਹਿੰਦੇ ਵਲ ਰਾਵੀ ਦੇ ਕੰਢੇ ਉਤੇ 
ਲਾਹੌਰ ਸ਼ਹਿਰ ਹੈ, ਅਤੇ ਠੀਕ ਚੜ੍ਹਦੇ ਵਲ ਪੰਝੀ-ਛੱਬੀ ਮੀਲਾਂ ਦੀ ਵਿੱਥ 
ਉਤੇ ਬਿਆਸ ਹੈ ।` ਆੰਮ੍ਰਿਤਸਰ ਤੋ” ਸਿੱਧਾਂ ਦੱਖਣ ਪਾਸੇ ਇਤਨੀ ਹੀ ੍ 
ਵਿੱਥ ਉਤੇ ਬਿਆਸ ਦੇ ਕੰਢੇ ਗੋਇੰਦਵਾਲ ਹੈ, ਅਤੇ ਪੰਝੀ-ਛੱਬੀ ਮੀਲਾਂ ਤੇ 
ਪਹਾੜ ਵੱਲ ਰਾਂਵੀ ਦਰਿਆ ਹੈ । ਅੰਮ੍ਰਿਤਸਰ ਤੋ ਜਿਹੜੀ ਸੜਕ 
ਸਿਆਲਕੌਟ ਨੂੰ ਜਾਂਦੀ ਹੈ, ਜਿਥੇ ਇਹ ਰਾਵੀ ਦਾ ਪੱਤਣ ਟੱਪਦੀ ਹੈ ਉਹ 
ਥਾਂ ਸ਼ਹਿਰ ਅੰਮ੍ਰਿਤਸਰ ਤੌ ਪੰਝੀ ਛੱਬੀ ਮੀਲ ਹੀ ਹੈ । . 
ਨਗਰ ਗੁਰ-ਚੱਕ ਅਤੇਂ ਸਰੋਵਰ ਤਿਆਰ ਕਰਾਣ ਦਾ ਇਤਨਾ 
ਵੱਡਾ ਕੰਮ ਸੀ ਕਿ ਗੁਰੂ ਰਾਮਦਾਸ ਜੀ ਨੂੰ ਚੁਫੇਰੇ ਦੇ ਪੇੱਡੂ ਇਲਾਕੇ ਵਿਚ 
`ਜਾਣ ਲਈ ਬਹੁਤ ਘੱਟੋ -ਸਮਾ ਮਿਲਿਆ । ਗੁਰਿਆਈ ਵਾਲੀ 
ਜ਼ਿਮੇਵਾਰੀ ਉਤੇ ਉਹ ਰਹੇ ਭੀ ਸਿਰਫ਼ ੭ ਸਾਲ । ਗੁਰੂ ਅਰਜਨ ਸਾਹਿਬ 
`ਨੂੰ ਭੀ ਪਹਿਲੇ ਅੱਠੇ ਸਾਲ ਸ਼ਹਿਰ ਵਸਾਣ ਵਾਲਾ ਰੂਝੇਵਾਂ ਹੀ ਰਿਹਾ । 
ਸਾਰੇ ਮਾਝੇ ਦਾ ਇਸ ਨੂੰ ਕੇਂਦਰ ਬਣਾਣਾ ਸੀ, ਇਸ ਵਲ ਪੂਰਾ ਧਿਆਨ 
.ਦੋਣਾ ਜ਼ਰੂਰੀ ਸੀ । ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਇਮਾਰਤ 
ਗਹੁ ਨਾਲ ਵੇਖੋ 1 ਕਾਫ਼ੀ ਸਮਾ ਤੋ ਕਾਫ਼ੀ ਮਿਹਨਤ ਲੈਣ-ਵਾਲਾ 
੨੭ 


$9ੜ 


ਇਹ ਕੌਮ ਸੀ । ਸੈਨ ੧੫੯੦ਵਿਚ ਇਹ ਇਮਾਰਤ ਮੁਕੰਮਲ ਹੋਈ । 
ਫਿਰ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡਾਂ ਵਲ ਧਿਆਨ ਮੋੜਿਆ । 
ਅੰਮ੍ਰਿਤਸਰ ਦੇ ਚੁਫੇਰੇ ਹੀ ਰਾਵੀ ਤੇ ਬਿਆਸ ਦੇ ਕੈਢਿਆਂ ਤਕ ਪਿੰਡ 
ਪਿੰਡ ਵਿਚ ਅੱਪੜੇ । ਥੋੜਾ ਬਹੁਤ ਵਕਫ਼ਾ ਪਾ ਕੇ ਸਤਿਗੁਰੂ ਜੀ ਨੇ 
ਸਿੱਖ-ਧਰਮ ਦੇ ਪਰਚਾਂਰ ਲਈ ੧੦ ਸਾਲ ਪਿੰਡਾਂ ਵਿਚ ਗੁਜ਼ਾਰੇ, ਜਿਸ ਦਾ 
ਸਿੱਟਾ ਇਹ ਨਿਕਲਿਆ ਕਿ ਸਿੱਖ ਧਰਮ ਨੇ ਸਦਾ ਲਈ ਮਾਝੇ ਵਿਚ 
ਪੱਕੀਆਂ ਜੜ੍ਹਾਂ ਫੜ ਲਈਆਂ । 


(ਉ) ਦੱਖਣ ਪਾਸੇ- 


ਝਨਾਂ ਤੋੱ ਪਾਰਲੇ ਸਭ ਹਿੰਦੂ ਜੱਟੀ _ ਮੁਸਲਮਾਨ ਬਣ ਚੁਕੇ 
ਹੋਏ ਸਨ । ਨਾਈ, ਛੀ'ਬੇ, ਜੁਲਾਹੇ, ਮੋਚੀ ਆਦਿਕ ਨੀਵੀਆਂ ਜਾਤਾਂ ਦੇ 
ਗ਼ਰੀਬ ਲੌਕ ਤਾਂ ਉੱਚ ਜਾੜੀਏ ਹਿੰਦੂਆਂ ਦੀ ਨਿੱਤ ਦੀ ਦੁਰਕਾਰ ਤੋ” 
ਬਚਣ ਲਈ ਜੱਟਾਂ ਤੋ“ ਭੀ ਪਹਿਲਾਂ ਇਸਲਾਮ ਵਿਚ ਜਾ ਰਲੋਂ । 
ਝਨਾਂ ਤੋ” ਉਰੇਂ ਰਾਵੀ ਤਕ ਜੁੱਟ ਤਾਂ ਅੱਧ-ਪਚੱਧੇ ਮੁਸਲਮਾਨ ਬਣ 
ਚੁਕੇ ਸਨ, ਪਰ ਨਾਈ ਛੀੱਬੇ ਆਦਿਕ ਉਸ ਇਲਾਕੇ ਵਿਚ ਭੀ ਹਿੰਦੂ 
ਧਰਮ ਛਡ ਗਏ ਸਨ । ਰਾਵੀ ਬਿਆਸ ਦੇ ਵਿਚਕਾਰ ਅਜੇ ਉਹ ਅਸਰ 
ਨਹੀ'ਸੀਪਿਆ। 
ਇਸਲਾਮ ਦੀ ਤਰੱਕੀ ਦੇ ਤਿੰਨ ਸੋਟੇ ਸੋਫੇ ਕਾਰਨ ਸਨ- 
(੧) ਹਿੰਦੂ ਉੱਚ ਜਾਤੀਏ ਲੋਕਾਂ ਦੀ ਸ਼ੂਦਰ ਅਖਵਾਂਦੇ ਲੌਕਾਂ ਨਾਲ 
ਬਦ-ਸਲੂਕੀ, (੨) ਇਸਲਾਮੀ ਹਕੂਮਤ ਵਲੋਂ ਲਾਲਚ ਭਰੀਆਂ ਆਸਾਂ, 
(੩) ਮੁਸਲਮਾਨ ਪੀਰਾਂ ਫ਼ਕੀਰਾਂ ਦੀ ਪੂ. ਅਨਪੜ ਦਿਲਾਂ ਉਤੇ 
ਪਕੜ । 

ਝਨਾਂ ਰਾਵੀ ਦੇ ਇਲਾਕੇ ਵਿਚ ਜਿਹੜੇ ਜੱਟ ਹਿੰਦੂ ਟਿਕੇ 
ਹੋਏ ਸਨ, ਉਹ ਭੀ ਖ਼ਾਲਸ ਹਿੰਦ ਨਹੀਂ ਰਹੇ ਸਨ । ਤਕਰੀਬਨ ਸਾਰੋ 
ਮੁਸਲਮਾਨ. ਫ਼ਕੀਰ ਸਖੀ ਸਰਵਰ ਦੇ ਚੇਲੋ _ਬਣ ਚੁਕੇ ਸਨ, ਅਤੇ 


੨੮ 


ਨ 





ਆ 


ਮੰ 


ਸਰਵਰੀਏ ਅਖਵਾਂਦੇ ਸਨ । ਸਖੀ ਸਰਵਰ ਦੀ ਮੰਨਤ ਵਿਚ ਹਰ ਜਰਮੋਰਾਤ 
(ਵੀਰਵਾਰ) ਦੀ ਰਾਤ ਨੂੰ ਭੁੰਵੇ ਸੌਦੇ ਅਤੇ ਨਵੀਂ” ਸੂਈ ਗਾਂ ਮਹਿੰ ਦੇ 

ਦੁੱਧ ਨੂੰ ਅੰਨ ਨਾਲ ਰਲਾਣ ਤੋ" ਪਹਿਲਾਂ ਖੀਰ ਰਿੰਨੇ ਕੇ ਸ਼ੇਖ ਫੱਤੇ ਦੀ 
ਗੱਦੀ ਤੋ ਲੈ ਜਾਂਦੇ ਸਨ । ਹਿੰਦੂਆਂ ਦੀਆਂ ਨਜ਼ਰਾਂ ਵਿਚ ਸ਼ੇਖ ਫ਼ੱਤਾ ਇਕ 
ਮਹਾਨ ਉੱਚੀ ਸ਼ਖ਼ਸੀਅਤ_ਸੀ । ਜਿਥੋਂ ਹੁਣ ਤਰਨ ਤਾਰਨ' ਨਗਰ ਹੈ, 
ਇਥੋ” ਚੜ੍ਦੇ ਵਲ ਚਾਰ ਪੰਜ ਮੀਲਾਂ ਦੀ ਵਿੱਥ ਉਤੇ ਉਹ ਗੱਦੀ ਚਲੀ 
ਆਉਦੀ ਹੈ । ਨਗਰ ਬੰਡਾਲੇਂ ਤੇ` ਡੇਢ ਮੀਲ ਦੀ ਵਿੱਥ ਤੋਂ ਪਿੰਡ ਪੱਖਕੇ 
ਹੈ, ਅਤੇ ਪੱਖਖੋਕੇਂ ਦੇ ਨਾਲ ਹੀ ਨਹਿਰ ਦੇ ਕੰਢੇ ਉਤੋਂ ਇਹ ਗੱਦੀ ਹੈ । 
ਹਿੰਦੂ ਧਰਮ ਤੌ ਇਸਲਾਮ ਵਾਲੋਂ ਪਾਸੇ, ਸਰਵਰੀਆ ਬਣਨਾ ਪਹਿਲਾਂ 
ਡੰਡਾ ਸੀ । ਤੋ ਅਗਲਾ ਕਦਮ ਮੁਸਲਮਾਨੀ ਮਤ । ਸਰਵਰੀਆਂ ਦੀ ਇਹ 
ਗੱਦੀ ਮਾਝੇ ਦੇ ਵਿਚਕਾਰ ਸੀ। ਹਿੰਦੂ ਜਨਤਾ ਨੂੰ ਇਸ ਦੇ ਅਸਰ ਤ' 
ਸਰੀ ਲਈ ਸਿੱਖ-ਧਰਮ ਦੇ ਪਰਚਾਰ ਦਾ ਕੇਦਰ ਕਰਤਾਰਪੁਰ ਰਾਂਵੀ 

ਖਡੂਰ ਲਿਆਂਦਾ ਗਿਆਂ ਸੀ । 


ਅੰਮਿ੍‌ਤਸਰ ਦਾ ਕੇ'ਦਰੀ ਅਸਥਾਨ ਬਣਾ ਕੇ ਗੁਰੂ ਅਰਜਨ 
ਸਾਹਿਬ ਨੇ ਆਪਣਾਂ ਸਾਰਾ ਧਿਆਨ ਇਸ ਵੱਡੇ ਕੰਮ ਵਲ 
ਪਰਤਾਇਆ । ਪਹਿਲਾਂ ਗੁਰੂ ਰਾਂਮਦਾਸ ਜੀ ਦੇ ਸਿੱਖ ਭ ਈ ਹਿੰਦਾਲ' 
ਦੇ ਨਗਰ ਜੈਡਿਆਲੋ ਗਏ । ਇਥੋ" ਪਿੰਡ ਖਾਰ ਪਹੁੰਚੇ । ਦੁਆਲੇ ਦੇ 
ਪਿੰਡਾਂ ਵਾਲਿਆਂ ਤੋ” ਜ਼ਮੀਨ ਲੌ ਕੇ ਗੁਰੂ ਅਰਜਨ ਸਾਹਿਬ ਨੇ ਤਰਨ 
ਤਾਰਨ ਨਗਰ ਦੀ ਨੀਹ ਰੱਖੀ, ਅਤੇ ਇਕ ਵੱਡਾ ਸਰੋਵਰ ਬਣਵਾਣਾ 
ਸ਼ੁਰੂ ਕੀਤਾ । ` ਸਿੱਖ-ਇਤਿਹਾਸ ਅਨੁਸਾਰ ਇਹ ਕੌਮ ਸੰਮਤ` ੧੬੪੭ 
(ਸੈਨ ੧੫੯੦) ਵਿਚ ਅਰੈਭਿਆਂ ਸੀ, ਤਦੋ' ਵੈਸਾਖ ਦਾ ਮਹੀਨਾ ਸੀ_। 
ਤਰਨ ਤਾਰਨ ਦਾ ਨਗਰ ਬਣਨਾ ਅਸਲ ਵਿਚ ਸਰਵਰੀਆਂ ਦੇ -ਰਸੂਖ਼ 
ਉਤੋ ਭਾਰੀ ਚੋਟ ਸੀ । ਸ਼ੋਖ ਫ਼ਤੇ ਦੀ ਗੱਦੀ ਵਾਲੇ ਭੀ ਅਵੇਸਲੇ ਨਹੀ” 
ਸਨ । ਗੋਇੰਦਵਾਲ ਗੁਰੂ .ਅਮਰਦਾਸ ਜੀ ਦੇ ਲੰਗਰ ਦੇ ਵਿਰੁੱਧ 


੫੬ 


(ਨ 
੧ 


ਖੋਜਿਆਂ ਦੀ ਛੌੜਖ਼ਾਨੀ ਵਿਚ ਭੀ ਇਹਨਾਂ ਸਰਵਰੀਏ ਫ਼ਕੀਰਾਂ ਦਾ 


ਰੱਥ ਸੀ । ਜਦੋਂ ਸਰੋਵਰ ਨੂੰ ਪੱਕਾ ਕਰਨ ਲਈ ਇੱਟਾਂ ਦੇ ਆਵੇ 
ਪਕਾਏ ਗਏ, ਤਾਂ ਇਹਨਾਂ ਦੀ ਸ਼ਹਿ ਤੋਂ ਉਸ ਇਲਾਕੇ ਦੇ ਇਕ ਮੁਸਲਮਾਨ 
ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੇ ਉਹ ਸਾਰੀਆਂ ਇੱਟਾਂ ਬਦੋ 
ਬਦੀ ਆਪਣੀ ਹਵੇਲੀ ਨੂੰ ਲਵਾ ਲਈਆਂ । ਸਰਵਰੀਆਂ ਦੀ ਇਸ 
ਵਿਰੋਧਤਾ ਦੇ ਹੁੰਦਿਆਂ ਵੀ ਸਿੱਖ-ਧਰਮ ਦਾ ਇਹ ਨਵਾਂ ਪਰਚਾਰ-ਕੇ'ਦਰ 
ਦਿਨੋ-ਦਿਨ ਚਮਕਿਆ । 


ਇਥੇ ਇਕ ਹੋਰ ਗੱਲ-ਭੀ ਚੋਤੇ ਰੱਖਣ ਵਾਲੀ ਹੈ । ਸਰਵਰੀਏ 
ਫ਼ਕੀਰ ਜਾਣਦੇ ਸਨ ਕਿ ਸਿੱਖ-ਧਰਮ ਉਹਨਾਂ ਦੀ ਹਸਤੀ ਵਾਸਤੇ ਇਕ 
ਭਾਰਾ ਖ਼ਤਰਾ ਹੈ । ਇਸ ਵਾਸਤੇ ਉਹ ਆਪਣੇ ਹਿੰਦੂ ਜੱਟ ਮੁਰੀਦਾਂ ਦੇ 
ਦਿਲਾਂ ਵਿਚ ਸਿੱਖ-ਧਰਮ ਦੋ ਵਿਰੁੱਧ ਵਿਹੁਲੇ ਖ਼ਿਆਲ ਭਰਨ- ਲਈ 
ਪੂਰੀ ਵਾਹ ਲਾਂਦੇ ਰਹੇ, ਇਥੋ“ ਤਕ ਕਿ 'ਖ਼ਾਲਸਾ' ਸੱਜਣ ਤੋ” ਪਿੱਛੋ" 
ਭੀ ਜੇਂ ਕਦੋ ਕੋਈ ਸਿੰਘ ਸਰਵਰੀਏ ਜੱਟ ਦੇ ਮੁੰਡੇ ਦਾ ਨਾਮ 
'ਸਿੰਘ ਆਖ ਕੇ ਬੁਲਾਂਦਾ ਸੀ ਤਾਂ ਉਸ ਦੇ ਮਾਪੇ ਅੱਗੋ ਲੜਨ ਪੈਦੇ 
ਸਨ ।ਸਰਵਰੀਏ ਜੱਟਾਂ ਦੇ ਪਿੰਡਾਂ ਵਿਚ ਇਹ ਗੱਲ ਹੁਣ - ਤਕ ਵੇਪੁਣ 
ਵਿਚ ਆ ਰਹੀ ਹੈ। 


ਤਰਨ ਤਾਰਨ ਤੋ” ਗੁਰੂ ਅਰਜਨ ਦੋਵ ਜੀ. ਖਡੂਰ ਅਤੇ ਗੋਇਦ- 
ਵਾਲ ਤਕ ਦੁਆਲੇ ਦੇ ਸਭ ਪਿੰਡਾਂ ਵਿਚ ਸਿੱਖ ਧਰਮ ਦਾ ਪਰਚਾਰ 
ਕਰਦੇ ਰਹੇ । ਨਗਰ-ਸਰਹਾਲੀ ਤੋ" ਨੌੜੇ ਦੇ ਇਕ ਪਿੰਡ ਖ਼ਾਨਪੁਰ ਵਿਚ 
ਬਣਿਆਂ _ ਹੋਇਆ ਗੁਰਦੁਆਰਾ ਚੌਲ੍ਹਾ ਸਾਹਿਬ ਉੱਸੇ- ਸਮੇ ਦੀ 
ਇਤਿਹਾਸਕ ਯਾਦਗਾਰ ਹੈ_। ਗੁਰੂ ਅਰਜਨ ਸਾਹਿਬ ਉਸ ਪਿੰਡ ਭੀ 
ਗਏ ਸਨ । ਪਿੰਡ ਦੀ ਇਕ ਮਾਈ ਸਤਿਗੁਰੂ ਜੀ ਵਾਸਤੇ ਚੂਰੀ ਕੁੱਟ ਕੇ 
ਲਿਆਈ ਸੀ, ਜਿਸ ਕਰਕੇ ਨਾਮ ਚੋਲ੍ਾ ( = ਸੁਆਦਲਾ ਭੌਜਨ) 
ਰੱਖਿਆ ਗਿਆ । 

੩੦ 


੩. 


੪ 


ਆ 


(ਅ) ਬਿਆਸਾ ਤੋ ਤੋ“ ਪਾਰ ਤਕ, ਚੜ੍ਹਦੇ ਪਾਸੇ- 


ਸਖ਼ੀ ਸਰਵਰ 'ਦਾ ਅਸਰ ਸਾਰੇ ਪੰਜਾਬ ਉਤੇ ਹੀ ਜੀ ਦੁਆਂਬੇ 
ਤੋਂ ਮਾਲਵੇ ਵਿਚ ਮਾਝੇ ਨਾਲੋ ਭੀ ਵਧੀਕ ਡੂੰਘਾ ਸੀ 1 ਬ੍ਰਾਹਮਣ ਹੀ 
ਹਿੰਦੂ-ਧਰਮ ਦੇ ਨੇਤਾ ਸਨ, ਉਹਨਾਂ ਇਸ ਖ਼ਤਰੇ ਨੂੰ ਗੌਲਿਆ ਹੀ ਨਾ । 
ਇਕ ਤਾਂ ਉਹ ਉੱਜ ਹੀ ਜੱਟਾਂ ਨੂੰ ਸ਼ੂਦਰ-ਸ੍ਰੇਣੀ ਵਿਚ ਗਿਣ ਰਹੇ- ਸਨ, 
ਦੂਜੇ, ਉਹਨਾਂ ਦੀ ਆਪਣੀ ਜ਼ਾਤੀ ਪੂਜਾ-ਮਾਨਤਾ ਵਿਚ ਕੋਈ ਫ਼ਰਕ 
ਨਹੀ ਪੈ ਰਿਹਾ ਸੀ । ਸਰਵਰੀਏ ਲਕ ਹਿੰਦੂ ਦਿਨ-ਦਿਹਾਰਾਂ ਸਮੇ ਬ੍ਰਾਹਮਣ 
ਨੰ ਮੱਥਾ ਟੇਕ ਦੇ'ਦੇਂ ਸਨ, ਅਤੇ ਹਰ ਜੁਮੋਰਾਤ (ਵੀਰਵਾਰ) ਸਖ਼ੀ ਸਰਵਰ 
ਦੀ ਮੰਨਤ ਮਨਾ ਲੈੱਦੇ ਸਨ । ਰਿੰਦੂ ਧਰਮ ਦਾ ਕੋਈ ਦਰਦੀ ਆਗੂ ਨਾ 


ਹੋਣ ਕਰਕੇ ਸਖ਼ੀ ਸਰਵਰ ਦਾ ਰਸੂਖ਼ ਪੱਕੀਆਂ ਜੜ੍ਹਾਂ ਫੜਦਾ 
ਗਿਆ । ਰ੍ 


ਮਾਝੇ ਵਿਚ ਤਾਂ ਗੁਰੂ ਅੰਗਦ ਲਗ ਦੇ ਵੇਲੇ ਤੋ -ਯਤਨ` - ਕੀਤੇ 
ਜਾ ਰਹੇ ਸਨ, ਹੁਣ ਗੁਰੂ ਅਰਜਨ ਦੋਵ ਜੀ ਨੋ ਬਿਆਸਾ ਤੋ” ਪਾਰ 
ਲੰਘ ਕੇ ਦੁਆਬੇ ਵਿਚ ਭੀ ਸਿਖ-ਧਰਮ ਦਾ ਪਰਚਾਰ-ਕੇ`ਦਰ- ਬਣਾਣ 
`ਦਾ ਫ਼ੈਸਲਾ ਕੀਤਾ । ਸਰਹਾਲੀ ਚੌਲ੍ਹੋ ਆਦਿਕ ਤੋ” ਹੁੰਦੇ ਹੋਏ ਸਤਿਗੁਰੂ 
ਜੀ ਬਿਆਸਾ' ਤੋ ਪਾਰ ਲੰਘੇ । ਸੈਮਤ ੧੬੫੦ (ਸੈਨ ੧੫੯੩) ਵਿਚ 
.ਆਪ ਨੇ ਨਗਰ ਕਰਤਾਰਪੁਰ ਦੀ ਨੀ'ਹ ਰਖੀ । ਮੱਘਰ- ਦਾ ਮਹੀਨਾ 
ਸੀ । ਇਕ ਖੂਹ ਭੀ ਲਵਾਇਆ, ਜਿਸ ਦਾ ਨਾਮ ਗੈਗਸਰ ਰੱਖਿਆ 
ਗਿਆਂ । ਦੁਆਬੇ ਦੋ ਪਿੰਡਾਂ ਵਿਚ ਗੁਰੂ ਅਰਜਨ ਸਾਹਿਬ ਨੇ ਸਾਲ ਕੁ 
ਪਰਚਾਰ ਕੀਤਾ । ਅਨੇਕਾਂ ਭੁੱਲੜ ਜੱਟ, _ਸਰਵਰੀਆਂ ਦਾ ਪਾਸਾ. ਛੱਡ ਕੌ 


ਸਿੱਖ ਬਣੇ; ਜਿਨ੍ਹਾਂ ਵਿਚੋ" ਭਾਈ ਮੰਝ ਦਾ ਨਾਮ ਸਿੱਖ ਇਤਿਹਾਸ ਵਿਚ 
ਬਹੁਤ ਉੱਘਾ ਹੈ । 


(ਦ) ਅੰਮ੍ਰਿਤਸਰ ਤੋ' ਲਹਿੰਦੇ ਪਾਸੇ- 


ਦੁਆਬੇ ਤੋ” ਆ ਕੌ ਅੰਮ੍ਰਿਤਸਰ ਥੋੜੇ ਕੁ ਦਿਨ ਠਹਿਰ ਕੇ ਸੈਨ 
੩੧ 


੧੫੯੪ ਵਿਚ ਗੁਰੂ ਅਰਜਨ ਸਾਹਿਬ ਲਹਿੰਦੇ ਵਲ ਦੇ ਇਲਾਕੇ ਵਲ 
ਚੱਲ ਪਏ । ਪੱਕਾ ਡੇਰਾ ਪਿੰਡ ਵਡਾਲੀ ਰੱਖਿਓ ਨੇ । ਵਡਾਲੀ 
ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਚਾਰ ਕੁ ਮੀਲਾਂ ਦੀ ਵਿੱਥ ਤੋਂ ਹੈ । ਇਥੇ 
੨੧ ਹਾਂੜ ਸੰਮਤ ੧੬੫੨ ਨੂੰ (ਗੁਰੂ) ਹਰਿਗੋਬਿੰਦ ਸਹਿਬ ਦਾ ਜਨਮ 
ਹੋਇਆ । ਚੌਦ੍ਮਾ ਦੇ - ਹਿਸਾਬ ਹਾੜ ਵਦੀ ੧ ਸੀ. ਭਾਵ ਪੂਰਨਮਾਸ਼ੀ ਤੋਂ 
ਅਗਲਾਂ ਦਿਨ । ਈਸਵੀ ਸੰਨ ੧੫੯੫ ਜੂਨ ਦੀ ੧੯ ਤਰੀਕ . ਅੰਤੇ 
ਵੀਰਵਾਰ ਦਾ ਦਿਹਾੜਾ ਸੀ । 
ਵਡਾਲੀ ਤੋ" ਲਹਿੰਦੇ ਪਹਾੜ-ਦਖਣ ਦੇ ਪਿੰਡਾਂ ਵਿਚ ਤਿੰਨ ਕੁ 
ਸਾਲ ਸਤਿਗੁਰੂ ਜੀ ਨੇ ਪਰਚਾਰ ਕੀਤਾ, ਪਿਡ_ ਪਿੰਡ ਅੱਪੜੇ । ਇਹਨਾਂ 
ਹੀ ਸਾਲਾਂ ਵਿਚ ਪੰਜਾਬ ਵਿਚ ਬੜਾ ਕਾਲ ਪੈ ਗਿਆ ਸੀ । ਉਦੋ” 
ਇਥੇ ਨਹਿਰਾਂ ਤਾਂ ਹੈ ਹੀ ਨਹੀ` ਸਨ । ਖੂਹਾਂ ਨਾਲ ਖੋਤੀ ਹੁੰਦੀ ਸੀ । 
ਬਹੁਤੀ ਭੁਇੰ ਬਰਾਨੀ ਸੀ, ਵਰਖਾਂ ਦੇ ਆਸਰੇ ਫ਼ਸਲ ਸਿਰੇ ਚੜ੍ਹਦੇ 
'ਸਨ । ਪਰ ੧੫੯੫ ਵਿਚ ਬੜੀ ਔੜ ਲੱਗ ਗਈ । ਤਿੰਨ ਸਾਲ ਕਟਕ 
ਦਾ ਕਾਲ ਪਿਆ । ਕਾਲ ਦੇ ਨਾਲ ਬੀਮਾਰੀਆਂ ਦਾ ਵੀ ਕੁਦਰਤੀ ਮੋਲ 
ਹੈ । ਢਿੱਡੋ' ਭੁੱਖੇ ਲੋਕ ਮਰੀ ਦਾ ਸੁਖੱਲਾ ਸ਼ਿਕਾਰ ਬਣਦੇ ਗਏ ।. ਅਜਿਹੇ 
/ਬਪਤਾਂ ਦੇ ਸਮੇਂ ਹੀ ਲੋਕ ਪਰਮਾਤਮਾ ਵਲੋ" ਡੋਲ ਕੇ ਪੀਰਾਂ ਫ਼ਕੀਰਾਂ 
ਦੇ ਧਾਗੇ ਤਵੀਤਾਂ ਵਲ ਪਰਤ ਪਿਆ ਕਰਦੇ ਹਨ । ਗੁਰੂ ਅਰਜਨ 
ਸਾਹਿਬ ਨੇੰ ਪਿੰਡ ਪਿੰਡ ਪਹੁੰਚ ਕੇ ਦੁਖੀ ਲੋਕਾਂ ਨੂੰ ਹੌਸਲਾ . -ਦਿਤਾ,-ਤੇ 
ਖੇੜੀਆਂ ਲਈ ਖੂਹ ਲਾਣ ਦੀ ਪ੍ਰੇਰਨਾ ਕੀਤੀ । ਅੱਗੇ ਤਾਂ ਦਸਵੈਧ ਦੀ 
ਰਕਮ ਸ੍ਰੀ ਹਰਿਮੰਦਰ ਸਾਹਿਬ ਦੇ ਬਣਨ. ਉਤੋਂ . ਖ਼ਰਚ ਹੁੰਦੀ ਸੀ, 
ਹੁਣ ਸਤਿਗੁਰੂ ਜੀ ਨੇ ਕਾਲ-ਪੀੜਤਾਂ ਦੀ ਸਹਾਇਤਾ ਲਈ ਖਰਚਣੀ 
ਸ਼ੁਰੂ ਕੀਤੀ । ਜਿਥੇ ਜਿਥੇ ਲੋੜ ਜਾਪੀ, ਖੂਹ ਲਵਾਣ ਵਿਚ ਇਹ ਰਕਮ 
ਵਰਤੀ । ਸਮੇ ਦੀ ਕਠਨਾਈ ਤੱਕ ਕੋ -ਇਕ-ਹਰਟੇ ਖੂਹਾਂ ਦੇ ਥਾਂ 
ਦੁ-ਹਰਟੇ ਤੇ ਚੁ-ਹਰਟੇ ਖੂਹ ਵਧੀਕ ਲਗਵਾਏ ਗਏ ਸਨ, ਤਾਂਕਿ ਇੱਕ 
ਖੂਹ ਤੋ ਦੋ- ਦੌ ` ਚਾਰ ਚਾਰ ਖੂਹਾਂ `ਦਾ ਕੰਮ ਲਿਆ ਜਾ ਸਕੇ 1 


੩੨ 


ਨੀ 


ਵਡਾਲੀ ਤੋ" ਲਹਿੰਦੇ ਪਾਸੇ ਛੇ-ਹਰਟਾ ਸੀ ਹਰਟਾਂ ਵਾਲ) ਖੂਹ ਭੀ 
ਉਦੋ ਹੀ ਸਤਿਗੁਰੂ ਜੀ ਨੇ ਲਵਾਇਆ ਸੀ । 


(ਸ) ਰਾਵੀ ਦੇ ਨਾਲ ਨਾਲ ਲਾਹੌਰ, ਚੂਨੀਆਂ, ਬਹੜਵਾਲ 
ਦੇ ਇਲਾਕੇ ਵਿੱਚ- __ 


(ਗੁਰੂ) ਹਰਿਗੋਬਿੰਦ ਸਾਹਿਬ ਦੋ ਕੁ ਸਾਲਾਂ ਦੇ ਹੋ ਗਏ ਸਨ, 
ਜਦੋ ਸੈਨ ੧੫੯੭ ਵਿਚ ਪਿੰਡਾਂ ਦੇ ਤਿੰਨ ਸਾਲਾਂ ਦੇ ਲੰਮੇ ਚੱਕਰ ਪਿੱਛੋ 
ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਆਏ । ਪਰ ਇਥੋਂ ਬਹੁਤਾ ਚਿਰ 
ਨਾ ਠਹਿਰ ਸਕੇ । ਕਾਲ ਨੇ ਲਾਹੌਰ ਸ਼ਹਿਰ ਦੀ ਹਾਲਤ ਬਹੁਤ ਹੀ 
ਤਰਸ-ਯੋਗ ਬਣਾਈ ਰੋਈ ਸੀ । ਪਿੰਡਾਂ ਵਿੰਚ ਤਾਂ ਲੌਕ ਔਖੋ-ਸੌਖੇ ਢਿੱਡ 
ਨੂੰ ਮਾੜਾ ਮੋਟਾ ਝੁਲਕਾ ਦੇ ਲੈਦੇ ਸਨ, ਪਰ ਸ਼ਹਿਰਾਂ ਵਿਚ ਅੰਨ ਤਦੋਂ. 
ਹੀ ਆਵੇ ਜੇ ਪਿੰਡਾਂ ਵਿਚ ਖੁਲ੍ਹੇ ਫ਼ਜਲ ਹੌਣ । ਪੰਜਾਬ ਵਿਚ ਸਭ।ਤੌਂ, 
ਵੱਡਾ ਸ਼ਹਿਰ ਲਾਹੌਰ ਹੀ ਸੀ । ਉਸ ਸਮੇਂ ਦਾਂ ਇਕ ਮੁਸਲਮਾਨ 
ਇਤਿਹਾਸਕਾਰ ਨੂਰੁਲ-ਹੱਕ ਲਿਖ ਗਿਆ ਹੈ ਕਿ ਭੁੱਖ ਅਤੇ ਬੀਮਾਰੀਆਂ 
ਦੇ ਕਾਰਨ ਲਾਹੌਰ ਸ਼ਹਿਰ ਦੀਆਂ ਗਲੀਆਂ ਤੋਂ ਬਜ਼ਾਰ ਮੁਰਦਿਆਂ ਨਾਲ 


੩4 


ਭਰੇ ਰਹਿੰਦੇ ਸਨ । ਉਹਨਾਂ ਨੂੰ ਸ਼ਹਿਰ ਵਿਚੋਂ ਚੁੱਕ ਕੇ ਬਾਹਰ 
ਦੱਬਣ-ਸਾੜਨ ਦਾ ਕੋਈ ਤਸੱਲੀ-ਬਖ਼ਸ਼ ਪਰਬੈਧ _ਨਹੀ”. ਰਹਿ .ਗਿਆ 
ਸੀ । ਸ਼ਹਿਰ ਦੀ ਇਤਨੀ ਭੈੜੀ ਹਾਲਤ ਸੀ. ਕਿ ਅਕਬਰ ਨੂੰ ਭੀ 
ਆਗਰੇ ਤੋ" ਲਾਹੌਰ ਆਉਣਾ ਸਿਧਿ 


ਦਾ ਹੈ। 


ਰ੍ ਗੁਰੂ ਅਰਜਨ ਸਾਹਿਬ ਭੀ ਦੁਖੀਆਂ ਦਾ ਦੁੱਖ ਵੰਡਣ ` ਲਈ 

ਲਾਹੌਰ ਪਹੁੰਚੇ । ਸਤਿਗੁਰੂ ਜੀ ਦਾ ਚਲਾਇਆ ਹੋਇਆ ਦਸਵੰਧ 

ਇਕੱਠਾ ਕਰਨ ਦਾ ਪਰਬੰਧ ਕਾਫ਼ੀ ਸਫ਼ਲਤਾ ਨਾਲ ਚੱਲ ਰਿਹਾ .ਸੀ.1 

ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ. ਦੀ ਇਮਾਰਤ. 

ਮੁਕੰਮਲ ਹੋ ਜਾਣ ਕਰਕੇ ਦਸਵੈਧ ਦੀ ਮਾਇਆਂ ਹੋਰ ਜ਼ਰੂਰੀ , .ਪਾਸ਼ੇ 
੩੩ 


ਸਿੱਖਾਂ ਦਾ ਦਸਵੈਧ ਲਾਹੌਰ-ਨਿਵਾਸੀ ਕਾਲ-ਪੀੜਤਾਂ ਲਈ ਵਰਤਣਾ 
ਸੁਰੂ ਕੀਤਾ । ਭੁਖਿਆਂ ਵਾਸਤੇ ਲੰਗਰ ਦੀ ਲੋੜ ਸੀ । ਅਨੋਕਾਂ ਬੱਚ 
ਯਤੀਮ ਰਹਿ ਗਏ ਸਨ, ਜਿਨ੍ਹਾਂ ਦੇ ਮਾਪੇ ਭੁੱਖ ਤੇ ਮਰੀ ਦਾ ਸ਼ਿਕਾਰ ਹੋ ਸਿ 
ਚੁਕੇ ਸਨ । ਇਹਨਾਂ ਯਤੀਮਾਂ ਦੀ ਸੰਭਾਲ ਭੀ ਕਰਨੀ ਸੀ । ਗੁਰੂ ਅਰਜਨ 
ਸਾਹਿਬ ਨੇ ਚੂਨੇਂ ਮੰਡੀ ਵਿਚ ਗੁਰੂ ਰਾਮਦਾਸ ਸਾਹਿਬ ਦੇ ਜਨਮ-ਅਸਥਾਨ 

ਦੀ ਇਮਾਰਤ ਸ਼ੁਰੂ ਕਰਾ ਦਿਤੀ, ਡਬੀ ਬਜ਼ਾਰ. ਵਿਚ ਭੀ `ਗੁਰਦੁਆਰਾ 
ਬਾਉਲੀ ਸਾਹਿਬ ਬਣਵਾਣਾ ਆਰੰਭ ਦਿਤਾ । ਇਸ ਤਰ੍ਹਾਂ ਬੇ-ਰੁਜ਼ਗਾਰਾਂ ਨੂੰ 
ਰੁਜ਼ਗਾਰ ਮਿਲ ਗਿਆ, ਯਤੀਮਾਂ ਦੀ ਪਾਲਣਾ ਲਈ ਆਸ਼੍ਮ ਬਣ ਗਏ, 
ਜਿਥੇ ਲੰਗਰ ਭੀ ਜਾਰੀ ਹੋ ਗਏ । ਪੁਰਤਗਾਲ ਦੇ ਈਸਾਈ ਪਾਦਰੀ ਨੇ. 

ਭੀ- ਗੋਆ ਤੋ ਲਾਹੌਰ -ਉਹਨੀ” ਹੀ ਦਿਨੀ" ਆ ਕੇ ਯਤੀਮਖ਼ਾਨੇ ਖੋਲ੍ਹੇ __“ 
ਸਨ । ਅਕਬਰ ਨੇ ਉਹਨਾਂ ਦੀ ਇੱਸ ਖ਼ਲਕ-ਸੋਂਵਾ ਬੜਾ ਸਲਾਹਿਆ 
ਸੀ।` ਸੀ 


ਆਸਾਨੀ ਨਾਲ ਵਰਤੀ ਜਾ ਸਕਦੀ ਸੀ . ਗੁਰੂ ਅਰਜਨ ਦੇਵ ਜੀ ਨੇ 


1015 &/ 


੧ 


ਲਾਹੌਰ-ਨਿਵਾਾਸੀ ਕਾਲੰ-ਪੀੜਤਾਂ ਦੀ ਮਦਦ ਕਰਨ ਵਾਸਤੇ 
ਗੁਰੂ ਅਰਜਨ ਦੇਵ ਜੀ ੮ ਮਹੀਨੇ ਲਾਹੌਰ ਰਹੇ । ਜਦੋ ਲਾਹੌਰ- 
ਨਿਵਾਸੀਆਂ ਦੀ ਹਾਲਤ_ ਕੁਝ ਸੂਧਰੀ ਤਾਂ ਉਥੋਂ” ਦੀ ਸੇਵਾ ਦਾ ਕੌਮ 
ਉੱਘੇ ਸਿੱਖਾਂਦੇ ਸਪੂੰਰਦ ਕਰ ਕੋ ਸਤਿਗੁਰੂ. ਜੀ ਲਾਹੋਰ_ ਤੋ ਦੱਖਣ 
ਪਾਸੇ ਦੇ ਪਿੰਡਾਂ ਵਲ ਚਲ ਪਏ । ਜਿਵੇ ਅੱਗੇ ਭੀ ਮਾਝੇ ਦੇ ਹਰੋਕ ਪਿੰਡ 
ਵਿਚ ਗ਼ਰੀਬਾਂ ਤਕ ਅਪੜਦੇ ਰਹੇ ਸਨ, ਉਧਰ ਭੀ ਤੋੜ ਰਾਵੀ ਦੇ ਕੌਢੇ . 
ਤਕ ਸਭ ਪਿੰਡਾਂ ਵਿਚ ਗਏ । ਮਦਰ, ਜੰਬਰ, ਚੂਨੀਆਂ, ਬਹੜਵਾਲ ਉਸ ਸਿ 
ਇਲਾਕੇ ਵਿਚ ਉੱਘੇ ਕਸਬੇ.ਸਨ । ਕਾਲ-ਪੀੜਤ ਤੇ ਰੌਗ-ਪੀੜਤ, ਪੇਂਡੂਆਂ 
ਨੂੰ ਹੌਸਲਾ ਤੋਂ ਦਾਰੂ-ਦਰਮਲ ਦੇ'ਦੇ ਹੋਏ, ਪਿੰਡਾਂ ਵਿਚ ਖੂਹਲਾਣ ਲਈ 
ਪ੍ਰੇਰਨਾ ਤੇ ਸਹਾਇਤਾ ਕਰਦੇ ਹੋਏ, ਉਸ ਸਾਰੇ ਇਲਾਕੇ ਦਾ ਚੱਕਰ ` 
ਲਾ ਕੇ,. ਗੁਰੂ ਅਰਜਨ ਦੇਵ ਜੀ ਗੋਇੰਦਵਾਲ ਹੈਦੇ ਹੋਏ ਵਾਪਸ 
ਆੰਮ੍ਰਿਤਸਰ ਪਹੁੰਚੇ । ਸੈਨ ੧੫੯੮ ਤਦੋ“ ਬੀਤਣ ਤੇ ਸੀ । ਅਕਬਰ ਨੂੰ ਛੱ 
ਦਿ ੍ ਰਤ 


ਭੀ ੧੫੯੮ ਦੇ ਅਖ਼ੀਰ ਵਿਚ ਲਾਰੋਰਂ ਆਗਚੇ ਜਾਣਾ ਪੈ ਗਿਆ, 
ਕਿਉਕਿ ਦੁੱਖਣੇ ਵਿਚ ਇਕ ਸਰਦਾਰ ਦੇ ਸਿਰ ਚੁੱਕਣ ਦੀ ਖ਼ਬਰ ਆ 
ਗਈ ਸੀ । ਗੁਰੂ ਅਰਜਨ ਸਾਹਿਬੇ ਉਸ ਵੇਲੇ ਗੋਇੰਦਵਾਲ ਸਨ । ਇਸ 
ਤਿੰਨ-ਚਾਰ-ਸਾਲਾ ਔੜ ਵਿਚ ਪਿੰਡਾਂ ਦੇ ਲੋਕਾਂ ਦੀ ਜੋ ਹਾਲਤ ਹੋ ਰਹੀ 
ਸੀ, ਗੁਰੂ ਅਰਜਨ ਸਾਹਿਬ ਮਾਝੇ ਦੇ ਪਿੰਡਾਂ ਵਿਚ . ਤਿੰਨ ਸਾਲ ਰਹਿ ਕੈ 
ਅੱਖੀ' ਵੇਖ ਹੀ ਆਏ ਸਨ । ਸਤਿਗੁਰੂ ਜੀ ਦੀ ਲਾਰਂਰੁ ਵਿਚ ਕੀਤ੍ਹੀ 
ਖ਼ਲਕ-ਸੇਵਾ ਅਕਬਰ ਤੋਂ' ਗੁੱਝੀ ਨਹੀ` ਸੀ । ਅਕਬਰ ਲਾਹੌਰੋ` ਵਾਪਸੀ 
ਤੇ ਗੋਇੰਦਵਾਲ ਆਇਆ । ਗੋਇੰਦਵਾਲ ਆਹਮੋ-ਸਾਹਮਣੇ ਗੱਲਾਂ ਕਰਨ 
ਦਾ ਮੌਕਾ ਮਿਲਣ ਤੋਂ ਗੁਰੂ ਅਰਜਨ ਸਾਹਿਬ ਨੇ ਪਿੰਡਾਂ ਦੇ ਜੱਟ-ਕਿਜਾਨਾਂ 
ਦੇ ਦੁਖੜੇ ਅਕਬਰ ਨੂੰ ਦਸੇ। ਸਤਿਗੁਰੂ ਜੀ ਦੀ ਪ੍ਰੇਰਨਾ ਨਾਲ ਅਕਬਰ 
ਨੇ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ ਮੁਆਫ਼ ਕਰ 
ਦਿੱਤਾਂ | 


(ਹ) ਆੰਮ੍ਰਿਤਸਰ ਤੋ" ਪਹਾੜ ਪਾਸਾ ਅਤੇ 
ਜ਼ਿਲਾ ਗੁਰਦਾਸਪੁਰ- 

ਮਾਝੇ ਦੇ ਪਿੰਡਾਂ ਵਿਚ ਚੱਕਰ _ਲਾਂਦਿਆਂ ਸਤਿਗੁਰੂ ਜੀ ਨੂੰ ੯ 
ਸਾਲਾਂ ਦੇ ਕਰੀਬ ਹੋ ਗਏ ਸਨ । ਅੰਮ੍ਰਿਤਸਰ ਤੋ" ਪਹਾੜ ਵਲ ਦਾ 
ਪਾਸਾ ਅਜੇ ਰਹਿੰਦਾ ਸੀ । ਆੰਮ੍ਰਿਤਸਰ ਥੋੜਾ ਹੀ ਸਮਾ ਠਹਿਰ ਕੇ ਗੁਰੂ 
ਅਰਜਨ ਦੋਵ ਜੀ ਨੇ ਸ਼ਹਿਰੋ` ਪਹਾੜ ਪਾਸੇ ਰਾਵੀ ਤਕ ਦੇ ਸਭ ਪਿੰਡਾਂ 
ਦਾ ਦੌਰਾ ਸ਼ੁਰੂ ਕੀਤਾ । ਸਹਸਰੇ ਕਾਫ਼ੀ ਸਮਾ ਟਿਕੇ । ਉਥੋਂ ਨੇੜੇ ਹੀ 
ਗੁਰੂ ਕਾ ਬਾਗ਼ ਅਸਥਾਨ ਤੇ ਦੌ ਗੁਰਦੁਆਰੇ ਹਨ-ਇਕ ਗੁਰੂ ਅਰਜਨ 
ਦੇਵ ਜੀ ਦਾ ਅਤੇ ਦੂਜਾ ਗੁਰੂ ਤੇਗ ਬਹਾਦਰ ਜੀ ਦਾ । ਰਾਵੀ ਦੇ ਕੰਢੇ 
ਤਕ ਇਸ ਇਲਾਕੇ ਦੇ ਸਾਰੇ ਪਿੰਡਾਂ ਵਿਚ ਸਿੱਖ-ਧਰਮ ਦਾ ਪਰਚਾਰ 
ਕੀਤਾ, ਲੋਕਾਂ ਨੂੰ ਮੁਸਲਮਾਨ ਪੀਰ'-ਫ਼ਕੀਰਾਂ ਦੇ _ਧਾਗੇ-ਤਵੀਤਾਂ_ ਦੇ 
ਵਹਿਮਾਂ ਤੋ ਹਟਾਇਆ । ਡੇਰਾ ਬਾਬਾ ਨਾਨਕ ਵੱਸ ਚੁੱਕਿਆ 


021੨ 


2. 
੬ 


੩੫ 


ਹੋਇਆ ਸੀ । ਇਥੋਂ ਹੁੰਦੇ ਹੋਏ ਰਾਵੀ ਤੋ ਪਾਰ ਕਰਤਾਰਪੁਰ ਦੋ 
ਦਰਸ਼ਨ ਕਰ ਕੇ ਕਲਾਨੌਰ ਆਦਿਕ ਤੋਂ" ਲੰਘ ਕੇ ਬਾਰਠ ਪਹੁੰਚੇ । ਗੁਰੂ 
ਨਾਨਕ ਦੋਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਬਾਰਠ ਰਹਿੰਦੇ 
ਸਨ । ਉਹਨਾਂ ਦੇ ਦਰਸ਼ਨ ਜਾ ਕੀਤੋ ਨੇ । ਜ਼ਿਲਾ ਗੁਰਦਾਸਪੁਰ ਦੇ ਪਿੰਡਾਂ 
ਵਿਚ ਸਿੱਖ ਧਰਮ ਵਾਲਾ ਜੀਵਨ-ਰਾਹ ਸਮਝਾਇਆ। ਦੋ ਕੁ ਸਾਲ. ਉਸ 
ਇਲਾਕੇ ਵਿਚ ਚੱਕਰ ਲਾ ਕੇ ਸੈਨ ੧੬੦੧ ਦੇ ਸ਼ੁਰੂ ਵਿਚ ਅੰਮ੍ਰਿਤਸਰ 
ਵਾਪਸ ਆ ਗਏ । ਰ ਉਇ 


੩੬ 


੧੬ 


ਛੇਵਾਂ ਕਾਂਤ 
ਬਾਬਾ ਪ੍ਰਿਥੀ ਚੈਦ ਜੀ ਦੀ ਵਿਰੋਧਤਾ- 


____ ਅੰਸੀ ਪਿਛੈ ਵੇਖ ਆਏ ਹਾਂ ਕਿ ਜਦੋਂ" ਗੁਰੂ ਰਾਮਦਾਂਸ ਜੀ ਅਗਸਤ 
ਸੈਨ ੧੫੮੧ ਵਿਚ ਗੋਇੰਦਵਾਲ ਜਾ ਕੇ ਜੌਤੀ ਜੌਤਿ ਸਮਾਏ, ਤਾਂ ਬਾਬਾ 
ਪ੍ਰਿਥੀ ਚੌਦ ਜੀ ਨੈ ਪਿਤਾ-ਗੁਰੂ ਜੀ ਦੇ ਹੁਕਮ ਦਾ ਉਲੰਘਣ ਕਰ ਕੇ 
ਗੁਰੂ ਅਰਜਨ ਦੇਵ ਜੀ ਦੀ ਖੁਲ੍ਹਮ ਖੁਲ੍ਹਾ ਵਿਰੋਧਤਾ ਸ਼ੁਰੂ ਕਰ ਦਿਤੀ । 
ਗੁਰੂ ਰਾਮਦਾਂਸ ਜੀ ਦੇ ਵਕਤ ਤਕ ਸਿੱਖਾਂ `ਦੀ ਗਿਣਤੀ ਬਹੁਤ ਵਧ ਚੁਕੀ 
ਹੋਈ ਸੀ । ਗੁਰੂ ਅਮਰਦਾਸ ਜੀ ਦੇ ਵੇਲੇ ਹੀ ਇਤਨੀ ਦੂਰ ਤਕ ` ਸਿੱਖ- 
ਧਰਮ ਦਾ ਅੱਸਰ ਪਹੁੰਚ ਚੁਕਿਆ ਸੀ ਕਿ ਸਤਿਗੁਰੂ ਜੀ ਨੇ ੨੨ 'ਮੰਜੀਆੰ' 
ਥਾਪੀਆਂ ਸਨ । ਗੁਰੂ ਰਾਮਦਾਸ ਜੀ ਨੇ _ਜੱਥੇਬੈਦੀ ਦਾ ਇਸ ਤੌਂ ਭੀ 
ਵਧੀਕ ਪਰਬੰਧ ਕੀਤਾ ਸੀ, ਅਤੇ ਅਤੇ 'ਮਸੋਦ ਦੂਰ ਦੂਰ ਇਲਾਕਿਆਂ ਵਿਚ 
ਭੇਜੇ ਸਨ । ਸਿੱਖਾਂ ਵਿਚ ਆਪਣੇ ਗੁਰੂ-ਪਾਤਿਸ਼ਾਹ ਵਾਸਤੇ ਬੜੀ `ਡ੍ਰੰਘੀ 
ਤੇ ਅਤੁੱਟ ਸ਼ਰਧਾ ਸੀ । ਇਹ ਠੀਕ ਹੈ ਕਿ ਬਾਬਾ ਦਾਂਤੂ ਜੀ ਨੇ ਬਦ ਬਦੀ 
ਗੁਰੂ ਬਣਨ. ਦਾ ਜਤਨ ਕੀਤਾ .ਸੀ, ਪਰ 'ਦਲੋਰੀ ਭੀ ਉਹ ਤਦੋ”ਹੀ 
ਕੌਰ ਸਕੇ ਜਦੇ` ਕੁਝ ਅਸਥਾਨਕ ਬ੍ਰਾਹਮਣਾਂ ਤੇ ਖੱਤ੍ਰੀਆਂ ਨੇ ਛੂਤ-ਛਾਤ ਨੂੰ 
ਕਾਇਮ ਰੱਖਣ ਦੀ ਤੰਗ-ਦਿਲੀ ਵਿਚ ਆ ਕੇ ਗੁਰ-ਸਿੱਖੀ ਦੀ ਵਿਰੋਧਤਾ 
ਸ਼ੁਰੂ ਕੀਤੀ ਸੀ, ਅਤੇ ਬਾਬਾ ਦਾਤ੍ਹ ਜੀ' ਨੂੰ ਆਂਪਣੀ ਮਦਦ ਦੇ ਭਰੋਸੇ 
ਦਿਤੇ-ਦਿਵਾਏ ਸਨ । ਫਿਰ ਭੀ ਕਿਸੇ ਸਿੱਖ ਨੇ ਗੁਰੂ-ਘਰ ਵਲੋ' ਮੂੰਹ ਨਾ 
ਮੌੜਿਆ । 
ਬਾਬਾਂ ਪ੍ਰਿਥੀ ਚੈਦ ਜੀ ਭੀ ਗੁਰੂ ਅਰਜਨ ਸਾਹਿਬ ਦੀ ਵਿਰੋਧਤਾਂ 
ਵਿਚ ਕਾਮਯਾਬ ਹੋਣ ਲਈ ਗੁਰ-ਸਿੱਖਾਂ ਪਾਂਸੋ ਕਿਸੇਂ ਸਹਾਇਤਾ`ਦੀ 
੩੭- 


ਆਸ ਨਹੀ” ਰਖ ਸਕਦੇ ਸਨ । ਦਸਤਾਰਬੈਦੀ ਦੇ ਵੇਲੇ ਉਹਨਾਂ 'ਦਸਤਾਰ' 
ਵਾਸਤੇ ਜੌ ਹੱਥ ਪੈਰ ਮਾਰੇ ਸਨ, ਉਸ ਦੇ ਪਿਛੇ ਗੋਇੰਦਵਾਲ ਦੇ ਬ੍ਰਾਹਮਣਾਂ 
ਤੋ ਖੱਤ੍ਰੀਆਂ ਦਾ ਹੱਥ ਸੀ । ਗੁਰੂ ਅਰਜਨ ਸਾਹਿਬ ਨੇ 'ਦਸਤਾਰ' ਉਹਨਾਂ 
ਨੂੰ ਹੀ ਦਿਵਾ ਦਿਤੀ । ਪਰ ਨਿਰੀ `ਦਸਤਾਰ- ਲੈਣ ਨਾਲ ਉਹ ' ਗੁਰੂ” 
ਕਿਵੇ ਬਣ ਜਾਂਦੇ ? 


ਜਿਉਂ ਜਿਉਂ” ਸਿੱਖ-ਖ਼ਿਮਾਲਾਂ ਦਾ ਪਰਚਾਰ ਵਧਣਾ ਸੀ, 
ਜਾਤਿ-ਅਭਿਮਾਨੀ ਲੋਕਾਂ ਦੇ ਛੂਤ-ਛਾਤ ਦੇ ਕਿਲ੍ਹੋ ਉਤੇ ਵਧੀਕ ਸੱਟਾਂ 
ਪੈਣੀਆਂ ਸਨ, ਅਤੇ ਉਹਨਾਂ ਨੇ ਦਿਨੋ-ਦਿਨ ਗੁਰੂ-ਘਰ ਦੀ ਜੋਰ ਵਧੀਕ 
ਹੋਰ ਵਧੀਕ ਵਿਰੋਧਤਾ ਕਰਨੀ ਸੀ । ਜਦੋ” ਅੰਮ੍ਰਿਤਸਰ ਆ ਕੇ ਬਾਬਾ 
ਪ੍ਰਿਥੀ ਚੰਦ ਜੀ ਨੇ 'ਨਾਕਾਬੈਦੀ' ਸ਼ੁਰੂ ਕੀਤੀ ਸ਼ੀ, ਉਹ ਇਕੱਲੇ ਇਹ 
ਕੰਮ ਨ੍ਹੀ" ਕਰ ਸਕਦੇ ਸਨ । ਸਿੱਖ ਕੌਮ ਵਿਚ ਕੋਈ ਦੋ ਧੜੇ ਭੀ ਨਹੀ” 
ਸਨ ਕਿ ਇਕ ਧੜਾ ਦੂਜੇ ਦੀ ਵਿਰੋਧਤਾ ਕਰਦਾ । ਖੁਲ੍ਹਮ-ਖੁਲ੍ਹਾ ਕੋਈ. 
ਸਿਖ ਜਾਂ ਮਸੰਦ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਮਿਲ ਕੇ ਸਤਿਗੁਰੂ 
ਜੀ ਦੇ ਉਲਟ ਨਹੀ” ਜਾ ਸਕਦੇ ਸਨ । ਗੁਰੂ ਕਾ ਲੰਗਰ ਅਜੋ.- ਭੀ 
ਉੱਚ-ਜਾਤੀਏ ਲੋਕਾਂ ਦੀ ਅਖੌਤੀ ਉਚਤਾ ਉਤੋਂ ਚੋਟਾਂ ਮਾਰ ਰਿਹਾ ਸੀ, 
ਅਤੇ ਸਦੀਆਂ ਤੋਂ" ਉਹਨਾਂ ਦੋ ਪੈਰਾਂ ਰੋ ਲਤਾੜੇ ਬੌਦਿਆਂ ਨੂੰ ਬ੍ਰਾਬਰੀ 
ਦਾ ਹੱਕ ਦੇ ਰਿਹਾ ਸੀ । ਉਹਨਾਂ ਲੋਕਾਂ ਨੂੰ ਆਪਣੀ. . ਉਚਾ ਬਚਾਣ- 
ਦੀ ਜੋ.ਕੋਈ ਆਸ ਸੀਤਾਂ ਇਸੇ ਗੱਲ ਵਿਚ ਸੀ ਕਿ ਗੁਰੂ ਕਾ ਲੰਗਰ 
ਬੰਦ ਕੀਤਾ ਜਾ ਸਕੇ । ਬਾਬਾ ਪ੍ਰਿਥੀ ਚੌਦ ਜੀ ਦੀ ਵਿਰੋਧਤਾ ਦਾ ਆਸਰਾਂ . 
ਲੌ ਕੇ ਜਾਤਿ-ਅਤਿਮਾਨੀ ਲੋਕਾਂ ਨੇ ਗੁਰੂ ਕਾ ਲੰਗਰ ਬੰਦ .ਕਰਾਣ . ਲਈ . 
ਆਪਣਾ ਪੂਰਾ ਜ਼ੋਰ ਲਾਇਆ । -ਸ਼ਤਿਗੁਰੂ ਜੀ ਵੇਖ ਰਹੇ ਸਨ ਕਿ 
ਸ਼ੂਦਰ ਅਖਵਾਂਦੇ ਲੋਕ ਹੁਣ - ਜਾਗ ਪੁਏ ਹਨ, ਹੁਣ, ਉੱਚ-ਜਾਤੀਏ, 
ਇਹਨਾਂ ਨੂੰ ਪੈਰਾਂ ਹਠ ਨਹੀ” ਰੱਖ ਸਕਣਗੇ । ਸੋ ਉਹਨਾਂ ਨੇ ਵਿਰੋਧੀਆਂ, 
ਨੂੰ ਲੰਮਾ ਰੱਸਾ ਦੇਈ, ਰਖਿਆ । ਭਾਈ - ਗੁਰਦਾਸ ਜੀਨ ਆਗਰੇ ਤੋ” 
੍ ਆਏ, ਉਹਨਾਂ ਬਾਬ: ਬੁੱਢਾ ਚੀ ਤੇ ਹੋਰ ਮੁੱਥੀ. ਸਿੱਖਾਂ: ਨਾਲ ਮਿਲ ਗੇ 


੩੯- 


ਵਿਰੋਧੀਆਂ ਦੀ ਇਹ ਸਾਰੀ ਖੇਡ ਮੁਕਾ ਦਿੱਤੀ। ` 

__ ਇਸ ਕਲਹ ਦੇ ਮੁੱਕਣ ਪਿਛੋ” ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤ 
ਸਰੋਵਰ, ਸੰਤੋਖ ਸਰ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਕੰਮ ਸ਼ੁਰੂ 
ਕਰਾ' ਦਿਤੇ । ਦੂਰ-ਦੁਰੇਡੇ ਇਲਾਕਿਆਂ ਤੋ` ਸੇਵਾ ਕਰਨ ਲਈ ਹਜ਼ਾਰਾਂ 
ਸਿੱਖਾਂ ਦੀ ਆਵਾ-ਜਾਈ.ਸ਼ੁਰੂ ਹੋ ਗਈ । ਸ਼ਹਿਰ ਵਿਚ -ਗਹਿਮਾ ਗਹਿਮ ਹੋ 
ਪਈ, ਜਿਸ ਦੇ. ਸਾਹਮਣੇ ਨਾ ਉੱਚ-ਜਾਤੀਏ ਅਤੇ ਨਾ ਬੀ ਬਿ 
ਜੀ-ਕੋਈ ਛੋੜਖ਼ਾਨੀ ਕਰਨ ਦਾ ਹੀਆ ਕਰ ਸਕੇ | 


ਅਸੀ ਪਿਛੋਂ ਵੇਖ ਆਏ ਹਾਂ ਕਿੰ ਜਦੋ” ਇਮਾਰਤਾਂ ਦੇ ` ਅਰੰਭ 
ਕੌਮ ਸੈਨ ੧੫੯੦ ਤਕ ਸਿਰੇ ਚੜ੍ਹ ਗਏ ਤਾਂ ਗੁਰੂ. ਅਰਜਨ ਸਾਹਿੰਬ ਨੌ 
ਮਾਝੇ. ਦੀ ਪੇਂਡੂ ਵੱਸੋਂ' ਨੂੰ ਸਰਵਰੀਆਂ ਦੇ ਅਸਰ ਤੋ ਬਚਾਣ ਲਈ ਲੰਮਾ' 
ਉਦਮ ਸ਼ੁਰੂ ਕੀਤਾ । ਸ੍ਰੀ ਹਰਿਮੰਦਰ_ ਸਾਹਿਬ ਦੇ _ਰੋਜ਼ਾਨਾ ਸਤਸੰਗ ਦਾ 
ਪ੍ਰਬੰਧ ਭਾਈ ਗੁਰਦਾਸ ਆਦਿ_ਉੱਘੇ ਸਿੱਖਾਂ ਦੇ ਸਪੁਰਦ ਕਰ_ ਕੇ ਸਤਿ- 
ਗੁਰੂ ਜੀ ਮਾਂਝੇ ਦੇ.ਪਿੰਡ ਪਿੰਡ ਵਿਚ ਅੱਪੜੇ । ਸੈਨ ੧੫੯੫ ਵਿਚ ਤਿੰਨੰ- 
ਚਾਰ-ਸਾਲਾ' ਕਾਲ ਪੈ ਜਾਣ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਾਹਰ ਦਾ 
ਹਰ ਹੀ ਰੂਝੇਵਾਂ ਪੈ ਗਿਆ |" 


ਸਿੱਖ ਦੀ ਭੂ, ਵਿਚ ਸਰਧਾਂ ਤੇ ਵੱਫਦਾਂਰੀ ਵੇਖ ਕੌ ਬਾਬਾ” 
ਪਿਥਂ ਚੰਦ ਜੀ ਨੂੰ ਆਪਣੇ ਗੁਰੂ ਬਣਨ ਦੀ ਤਾਂ ਕੋਈ ਆਸ ਨਾ ਰਹੀ; 
ਪਰ. ਚੁੱਕੇ-ਚੁਕਾਏ ਅਤੇ ਈਰਖਾ ਦੇ ਮਾਰੇ ਹੁਣ ਉਹ ਆਪਣੇ ਪੁੱਤਰ: 
ਬਾਬਾ ਮਿਹਰਬਾਨ`ਜੀ ਦੀ ਗੁਰਿਆਈ ਦੀਆਂ ਆਸਾਂ ਧਾਰਨ `ਲੱਗ 
ਪਏ । ਸਿੱਖ-ਇਤਿਹਾਸ ਲਿਖਦਾ ਹੈ ਕਿ ਜਦੋ ਪਿੰਡ ਵਡ'ਲੀ` ਸੰਨ 
੧੫੯੫ ਵਿਚ (ਗੁਰੂ) ਹਰਿਗੋਬਿੰਦ ਸਾਹਿਬ 'ਦਾ ਜਨਮ _ਹੋਇਆ, ਤਾਂ 
ਬਾਬਾ ਜੀ ਨੇ ਆੰਮ੍ਰਿਤਸਰ ਤੋ" ਇਕ ਦਾਈ ਨੂੰ ਥਣਾਂ ਉਤੇ ਜ਼ਹਿਰ - 
ਲਵਾ ਕੌ. ਭੇਜਿਆ, ਤਾਕਿ ਬਾਲ (ਗੁਰੂ) ਹਰਿਗੋਬਿੰਦ ਜੀ ਦੇ ਮੂੰਹ 
ਵਿਚ ਆਪਣਾ ਬਣ ਦੇ ਕੇ ਉਹਨਾਂ 5 ਜਾਨੋ ਮਾਂਰ_ ਸਕੇ ।' ਪਰ 
ਵਡਾਲੀ ਅੱਪੜਨ ਤਕ ਉਸ ਜ਼ਹਿਰ ਦਾ ਅਸਰ ਦਾਈ ਦੇ ਆਪਣੇ ਉਤੇ 

੩੯: 


ਗਿ 


ਹੀ ਇਤਨਾ ਹੋ ਗਿਆ ਕਿ ਉਹ ਮਰ ਗਈ । ਮਰਦੀ ਮਰਦੀ ਮੰਦ- 
ਕਰੜ੍ਹਤ ਦਾ ਸਾਰਾ ਭੇਦ ਦੱਸ ਗਈ । ਇਤਿਹਾਸ ਇਹ ਵੀ ਦੱਸਦਾ ਹੈ 
ਕਿ ਬਾਬਾ ਪ੍ਰਿਬੀ ਚੈਦ ਜੀ ਨੇ ਇਕ ਸਪਾਧੇ ਨੂੰ ਵਡਾਲੀ ਭੇਜਿਆ, ਜੋ 

ਬਾਲਕ ਨੂੰ ਸੱਪ ਲੜਾ ਸਕੇ । ਸੱਪ ਆਮ ਤੌਰ ਤੇ ਛੋਟੇ ਬੱਦਚਿਆਂ ਉੱਤੇ 
ਡੰਗ ਨਹੀਂ ਚਲਾਂਦੇ । ਕੁਝ ਰੌਲਾ ਭੀ ਪੈ ਗਿਆ । ਸਪਾਧੇ ਨੇ ਭੀ ਭੇਦ 
ਖੋਲ ਦਿੱਤਾ । ਸੈਨ ੧੫੯੭ ਵਿਚ ਗੁਰੂ ਅਰਜਨ ਸਾਹਿਬ ਪਰਵਾਰ 
ਸਮੇਤ ਅੰ ਮ੍ਰਿਤਸਰ ਆ ਗਏ । ਇਥੇ ਬਹੁਤਾ ਸਮਾ ਨਾ ਠਹਿਰ ਸਕੇ, 
ਕਿਉਕਿ ਬੜੀ ਅੜ ਦੇ ਕਾਰਨ ਪਿੰਡਾਂ ਵਿਚ ਦਾਣੇ-ਪਠੇ ਦੀ ਬਹੁਤ 
ਤੌਗੀ ਹੋ ਗਈ, ਕਾਲ ਟੁੱਟ ਕੇ ਆ ਪਿਆ, ਅਤੇ ਸਤਿਗੁਰੂ ਜੀ ਕਾਲ- 
ਪੀੜਤ ਲੋਕਾਂ ਦੀ ਸਹਾਇਤਾ ਕਰਨ ਲਈ ਫਿਰ ਚਲ ਪਏ । ਸਿੱਖ- 
ਇਤਿਹਾਸ ਲਿਖਦਾ ਹੈ ਕਿ ਇਸ ਥੋੜੇ ਸਮੇ ਵਿਚ ਭੀ ਬਾਬਾ ਪ੍ਰਿਥੀ ਚੰਦ 
ਜੀ ਨੇ (ਗੁਰੂ) ਹਰਿਗੋਬਿੰਦ ਸਾਹਿਬ ਦੀ ਜ਼ਿੰਦਗੀ ਉਤੇ ਇਕ ਹੋਰ ਵਾਰ 
ਕਰਾ ਦਿੱਤਾ 1 (ਗੁਰੂ ਗੁਰੂ) ਹਰਿਗੋਬਿੰਦ ਜੀ ਦੇ ਖਿਡਾਵੇ ਨੂੰ ਪ੍ਰ ਕੇ ਉਸ ਦੇ 
ਹੱਥੋ ਜ਼ਹਿਰ ਮਿਲਿਆ ਦਹੀ ਉਹਨਾਂ ਨੂੰ ਖਿਲਾਣ ਦੀ ਕੋਸ਼ਸ਼ ਕੀਤੀ । 
(ਗੁਰੂ) ਹਰਿਗੋਬਿੰਦ ਸਾਹਿਬ ਨੇ ਦਹੀ" ਖਾਣ ਨਾਂਹ ਕਰ ਦਿਤੀ 1 
ਖਿਡਾਵੇਂ ਨੇ ਬਦੋ ਬਦੀ ਖੁਆਣ ਦੇ ਜਤਨ ਕੀਤੇ, ਬਾਲਕ ਨੇ ਚੀਕ 
ਚਿਹਾਂੜਾ ਪਾਂ ਦਿਤਾ । ਸਤਿਗੁਰੂ ਅਰਜਨ ਸਾਹਿਬ ਪਹੁੰਚ ਗਏ । 
ਖਿਡਾਵਾ ਦੁਸ਼ਟਤਾ ਕਮਾਂਦਾ ਸਿਰੋਂ ਫੜਿਆ ਗਿਆ । ਇਹ ਲੂਣ- 
ਹਰਾਮੀ ਜਾਤਿ ਦਾ ਬ੍ਰਾਹਮਣ ਸੀ । ਉੱਚ ਜ਼ਾਤੀਆਂ, ਤੇ ਇਹ `ਦੁਸ਼ਟ- 
ਪੁਣਾ ! ਇਸ ਮੰਦ-ਕਰਤੂਤ ਦੀ ਉਸ ਦੇ ਦਿਲ ਨੂੰ ਅਜਿਹੀ ਚੋਟ ਵੱਜੀ 


ਕਿ ਓਸੇ ਵੇਲੇ ਸੂਲ ਪੈ ਗਇਓ ਸੂ । ਮਰਦਾ ਮਰਦਾ ਉਹ ਭੀ ਸਾਰਾ ਭੇਤ 


ਦਸ ਗਿਆ । ਗੁਰੂ ਅਰਜਨ ਸਾਹਿਬ ਤਾਂ ਅਗੇ ਹੀ ਪਿੰਡਾਂ ਦੇ ਬਿਪਤਾ- 


ਮਾਰੇ ਲੌਕਾਂ ਦੀ ਬਾਂਹ ਫੜਨ ਲਈ ਜਾਣੋਂ ਨੂੰ ਤਿਆਰ ਬੈਠੇ ਸਨ, ਉਹਨਾਂ 


ਬਾਬਾ ਪ੍ਰਿਥੀ ਚੰਦ ਜੀ ਦੀ ਇਸ ਵਧੀਕੀ ਉਤੇ ਕੋਈ -ਰੋਸ ਨਾ 
ਕੀਤਾ । ਪਰ ਇਸ ਅਨਰਥ ਨੇ ਸ਼ਹਿਰ ਵਿਚ ਹਾਹਾਕਾਰ ਮਚਾ 'ਦਿਤੀ । 


8੦ 


੧" 


ਬਾਂਬਾ ਪ੍ਰਿਥੀ ਚੋਦ ਜੀ ਕਿਸੇ ਨੂੰ ਮੂੰਹ ਦੇਣ ਜੌਗੇ ਨਾ ਰਹੇਂ । ਆਪਣੇ ਪਰਵਾਂਰ 
ਨੂੰ ਨਾਲ ਲੈ ਕੇ ਉਹ ਆਪਣੇਂ ਸਹੁਰੇ-ਪਿੰਡ ਹੇਹਰੀ" ਚਲੇ ਗਏ । ਹੇਹਰ 
ਜ਼ਿਲਾ ਲਾਹੌਰ ਵਿਚ ਹੈ, ਸਟੇਸ਼ਨ ਕੋਟ ਲਖਪਤ ਤੋਂ` ੮ ਮੀਲ । ਇਹ 
ਜ਼ਿਕਰ ੧੫੯੭ ਸੋਨ ਦਾ ਹੈ । 


ਸਰਕਾਰੀ ਰਸੂਖ਼ ਦੀ ਵਰਤੋ" 
ਬੀਰਬਲ- 


ਅਸੀ ਦੇਖ ਆਏ ਹਾਂ ਕਿ ਸਿੱਖ-ਧਰਮ ਦੇ ਪਰਚਾਰ ਦੇ ਰਾਹ 
ਵਿਚ ਰੋਕਾਂ ਪਾਣ ਲਈ ਜਾਤਿ-ਅਭਿਮਾਨੀ ਲੌਕ ਬਾਬਾ ਪ੍ਰਿਥੀ ਚੰਦ ਜੀ 
ਦੀ ਪਿੱਠ ਠੋਕ ਰਹੇਂ ਸਨ । ਇਹ ਜਾਤਿ-ਅਭਿਮਾਨੀ ਭੀ ਟੱਪ ਰਹੇ ਸਨ 
ਕਿੱਲੋਂ ਦੇ ਜ਼ੌਰ । ਉਹ ਕਿੱਲਾ ਸੀ ਬੀਰਬਲ । ਬੀਰਬਲ ਜਾਤਿ ਦਾ 
ਬ੍ਰਾਹਮਣ ਸੀ । ਇਸ ਦਾ ਅਸਲੀ ਨਾਮ ਮਹੇਸ਼ਦਾਸ ਸੀ । ਇਹ 
ਸੈਨ ੧੫੨੮ ਵਿਚ ਜੰਮਿਆ ਸੀ । ਪਹਿਲਾਂ ਇਹ ਜੌਪੁਰ ਦੇ ਰਾਜੇ 
ਭਗਵਾਨ ਦਾਸ ਪਾਸ ਨੌਕਰ ਰਿਹਾ 1 ਰਾਂਜ ਦਰਬਾਰਾਂ ਵਾਸਤੇ ਇਹ 
ਇਕ ਚੌਗਾ ਫਬਵਾਂ ਗੁਣੀ ਆਦਮੀ ਸੀ । ਬੀਰਬਲ ਨੂੰ ਰਾਗ ਦੀ ਬੜੀ ਸੂਝ 
ਸੀ, ਸਿਆਣਾ ਕਵੀ ਭੀ ਸੀ, ਹਾਜ਼ਰ-ਜਵਾਬ ਸੀ ਤੇ ਮਸਖ਼ਰਾ ਸੀ । 
ਜਦੋ" ਸੈਨ ੧੫੬੨ ਵਿਚ ਰਾਜੇ ਭਗਵਾਨ ਦਾਸ ਦੀ ਵੱਡੀ ਭਤੀਜੀ ਦਾ 
ਡੋਲਾ ਅਕਬਰ ਨੂੰ ਦਿੱਤਾ ਗਿਆ, ਅਤੇ ਭਗਵਾਨ ਦਾਸ ਦੇ ਪੁੱਤਰ 
ਮਾਨ ਸਿੰਘ ਨੂੰ ਸ਼ਾਹੀ ਮੁਲਾਜ਼ਮਤ ਮਿਲ ਗਈ, ਤਾਂ ਕੁਝ ਚਿਰ ਪਿਛੋ 
ਭਗਵਾਨ ਦਾਸ ਨੇ ਬੀਰਬਲ ਨੂੰ ਭੀ ਅਕਬਰ ਦੇ ਦਰਬਾਰ ਵਿਚ ਅਪੜਾ 
ਦਿਤਾ । ਅਕਬਰ ਨੂੰ ਇਸ ਦੇ ਗੁਣ ਪਸੈਦ ਆਏ, ਜਿਸ _ਕਰਕੇ ਇਸ 
ਦਾ ਚੰਗਾ ਮਰਾਤਬਾ ਬਣ ਗਿਆ | ਦੋ-ਹਜ਼ਾਰੀ ਦਾ ਖ਼ਿਤਾਬ ਭੀ ਮਿਲ 
ਗਇਓਸੂ । 

ਬੀਰਬਲ ਕੱਟੜ ਬ੍ਰਾਹਮਣ ਸੀ, ਸ਼ਾਸਤਰਾਂ ਦੀਆਂ ਪਾਈਆਂ 
ਲੀਹਾਂ ਉਤੇ ਤੁਰਨ ਵਾਲਾ । ਅਕਬਰ ਦੇ ਨਾਲ ਜਦੋ" ਜਦੋ" ਇਹ ਲਾਹੌਰ 


੩੧ 


ਆਉਦਾ ਰਿਹਾ, ਤਾਂ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਵਿਰੋਧੀ ਉੱਚ 
ਜਾਤੀਏ, ਇਸ ਨੂੰ ਮਿਲ ਕੇ ਸਿੱਖ ਧਰਮ ਦੇ ਵਿਰੁੱਧ ਇਸ ਦੇ ਕੌਨ ਭਰਦੇ 
ਰਹੇਂ । ਬਾਬਾ ਦਾਤੂ ਜੀ ਦੇ ਵਿਰੋਧ ਵਾਲੀ ਘਟਨਾ ਲੰਘ ਜ਼ੂਕੀ ਹੋਈ'ਸੀ । 
ਸਿੱਧਾ ਹੱਥ ਸਿੱਖ ਧਰਮ ਉਤੇ ਕੋਈ ਪੈ ਨਹੀ“ ਸੀ ਸਕਦਾ । ਬੀਰਬਲ ਨੇ 
ਅਕਬਰ ਨੂੰ ਕਈ ਵਾਰੀ ਯਕੀਨ ਦਿਵਾਣ ਦੇ ਜਤਨ ਕੀਤੈ ਕਿ ਗੁਰੂ 
ਨਾਨਕ ਦੇ ਜਾ-ਨਸ਼ੀਨ ਕੁਫ਼ਰ ਅਤੇ ਨਾਸਤਕਤਾ ਦਾ ਪਰਚਾਰ ਕਰ ਰਹੇ 
ਹਨ, ਪਰ ਅਕਬਰ ਦਾ ਮਨ ਨਾ ਮੰਨਿਆ । ਆਖ਼ਰ ਜਦੋ" ਬਾਬਾ ਪ੍ਰਿਥੀ 
ਚੋਦ ਜੀ ਨੇ ਗੁਰੂ ਅਰਜਨ ਸਾਹਿਬ ਦੀ. ਵਿਰੋਧਤਾ ਸ਼ੁਰੂ _ਕੀਤੀ, ਤਾਂ 
ਬੀਰਬਲ ਨੂੰ ਵੀ ਸਿੱਖ ਧਰਮ. ਦੇ .ਰਾਹ .ਵਿਚ- ਰੋਕਾਂ _ਪਾਣੇ ਦਾ ਮੌਕਾ 
ਮਿਲ ਗਿਆ । ਅਜੇ ਬਹੁਤ ਸਾਲ ਨਹੀ ਸਨ ਗੁਜ਼ਰੇ ਜਦੋਂ ਗੋਇੰਦਵਾਲ 
ਦੇ ਜਾਤਿ-ਅਭਿਮਾਨੀਆਂ ਨੇ ਗੁਰੂ ਅਮਰਦਾਸ- ਜੀ ਦੇ ਵਿਰੁੱਧ ਅੱਤ 
ਚੁਕੀ ਹੋਈ ਸੀ । ੧ ਸਤੋਬਰ ਸੰਨ ੧੫੮੧ ਨੂੰ ਗੁਰੂ ਰਮਦਾਸ ਜੀ 
ਦੇ ਜੋਤੀ ਜੌਤਿ ਸਮਾਣ ਤੇ ਦਸਤਾਰਬੰਦੀ _ਦੀ ਰਸਮ ਭੀ ਗੋਇੰਦਵਾਲ 
ਹੀ ਹੋ ਰਹੀ ਸੀ । ਕਾਬਲ ਦੇ ਕੁਝ ਝਗੜੇ ਤੈਅ ਕਰਨ ਲਈ 
ਅਕਬਰ ਭੀ ਅਗਸਤ ਸੈਨ ੧੫੮੧ ਵਿਚ ਲਾਹੌਰ ਆਇਆ ।. ਕਈ 
ਸਾਲ ਉਸ ਨੂੰ ਪੰਜਾਬ ਵਿਚ ਹੀ ਰਹਿੰਣਾ ਪਿਆ । ਬੀਰਬਲ ਭੀ ਨਾਲ ਰੀ 
ਸੀ । ਬੀਰਬਲ ਦੀ ਸ਼ਹਿ ਤੇ ਜਾਤਿ-ਅਭਿਮਾਨੀਆਂ ਨੇ ਬਾਬਾ ਪ੍ਰਿਥੀ-ਚੰਦ 
ਜੀ ਨੂੰ ਚੰਗਾ ਚਮਕਾਇਆ । ਇਸ ਤੋਂ ਪਿਛੋ ਗੁਰੂ ਅਰਜਨ '਼ਾਹਿਬ 
ਅੰਮ੍ਰਿਤਸਰ ਆ.ਗਏ । ਇਥੇ ਭੀ ਬੀਰਬਲ ਦੀ ਹੀ. ਸ਼ੈ.ਸੀ, ਜਿਸ ਦੋ 
ਆਸਰੇ ਬਾਬਾ ਪ੍ਰਿਥੀ 'ਚੈਦੇ ਜੀ ਕਈ ਮਹੀਨੇ ` ਗੁਰੂ `ਕੇ ਲੰਗਰ ਦੀ 
ਮਾਇਕ ਹਾਲਤ ਨੂੰ ਪਤਲਾ ਕਰਨ ਦੇ ਜਤਨ ਕਰਦੇ ਰਹੇਂ ਸਨ । ਪਰ 
ਸਿੱਖਾਂ ਦੀ ਅਤੁੱਟ ਸ਼ਰਧਾ. ਨੇ ਵਿਰੋਧੀਆਂ ਦਾ- ਕੁਝ ਨਾ ਬਣਨ ਦਿਤਾ । 
ਫਿਰ ਭੀ ਬੀਰਬਲ ਸਤਿਗੁਰੂ ਜੀ ਦੇ ਵਿਰੁੱਧ ਛੇੜਖ਼ਾਨੀ ਖੜੀ ਕਰਾਣ ਦਾ 
ਕੌਈ ਮੌਕਾ ਖੁੰਝਣ ਨਹੀ” ਸੀ ਦੇ'ਦਾ । ਰ੍ 

ਪਿਸ਼ੌਰ ਤੋ ਦੂਰ ਉਤਾਂਹ ਪਹਾੜ ਵਲੋ ਪੰਜਕੌੜਾ ਦਰਿਆਂ ਤੌਂ“ 


੪8੨੧ 


੧੯ 


ਪਾਰਲੇ ਪਾਸੇ ਬਜੌਰ ਦ: ਇਲਾਕਾ ਹੈ । ਪੰਜਕੋੜੇ ਤੋ ਚੜ੍ਹਦੇ ਵਲ` ਸੁਵਾਤ 
ਦਰਿਆ ਤੋ ` ਉਪਰ ਸਵਾਤ ਦਾ ਪਠਾਣੀ ਇਲਾਕਾ ਹੈ । ਇਨ੍ਹਾਂ ਇਲਾਕਿਆਂ 
ਦੇ ਯੂਸਫ਼ਜ਼ਈ ਤੇ ਮੰਦਾਰ ਪਠਾਣ ਅਕਬਰ ` ਵਾਸਤੇ ਸਿਰ-ਦਰਦੀ ਦਾ 
ਕਾਰਨ ਬਣੈ ਹੋਏ ਸਨ । ਇਹਨਾਂ ਦੀ ਖ਼ਾਤਰ ਤੇ ਕਸ਼ਮੀਰ ਦੇ. ਆਕੀ 
ਸੁਲਤਾਨ ਯੂਸਫ਼ ਖ਼ਾਂ ਦੀ ਖ਼ਾਤਰ ਅਕਬਰ ਸੈਨ ੧੫੮੫ ਤੋ" ਪੰਜਾਬ ਵਿਚ 
ਆਇਆ ਹੋਇਆ ਸੀ। ਸੈਨ ੧੫੮੫ ਵਿਚ ਇਨ੍ਹਾਂ ਪਠਾਣਾਂ ਨੂੰ ਸਰ 
ਕਰਨ ਲਈ ਅਕਬਰ ਨੇ ਫ਼ੌਜ ਦੇ ਕੇ ਆਪਣੇ ਇਕ ਸਰਦਾਰ ਜ਼ੋਨ ਖ਼ਾਂ 
ਨੂੰ ਭੇਜਿਆ । ਅਕਬਰ ਨੇ ਆਪ ਭੀ ਕੁਝ ਫ਼ੌਜ ਸਮੇਤ ਅਟਕ ਜਾ ਡੇਰੇ 
ਲਾਏ । ਜੈਨ ਖ਼ਾਂ ਨੂੰ ਆਪਣਾ ਪੱਲਾ ਕੁਝ ਹੌਲਾ ਜਾਪਿਆ, ਉਸ ਨੇ ਹੋਰ 
ਫ਼ੌਜੀ ਮਦਦ ਮੰਗ ਭੇਜੀ । ਅਕਬਰ ਨੇ ਬੀਰਬਲ ਦੀ ਸਰਦਾਰੀ ਹੇ ਹੇਠ ਕੂਝ 
ਫ਼ੌਜ ਘੁੱਲੀ । ਪਰ ਬੀਰਬਲ ਇਸ ਫ਼ੌਜ ਸਮੇਤ ਉਥੇ ਹੀ ਮਾਰਿਆ ਗਿਆ । 
ਫ਼ਰਵਰੀ ਸੈਨ ੧੫੮੬ ਦਾ ਜ਼ਿਕਰ ਹੈ । 


ਹੋਹਰੀ' ਦੂਖ ਨਿਵਾਰਨ= 


ਬੀਰਬਲ ਦੇ ਮਰਨ ਨਾਲ ਬਾਬਾ ਪ੍ਰਿਥੀ ਚਦ ਜੀ ਦੀ, ਮਾਨ, 
ਸੱਜੀ ਬਾਂਹ ਟੁੱਟ ਗਈ, ਸਰਕਾਰੇ ਦਰਬਾਰੇ ਦੌੜ ਭੱਜ ਕਰ ਕੇ ਉਹਨਾਂ 
ਬੀਰਬਲ ਦੀ ਰਾਹੀ” ਹੌਰ ਕਈ ਹਾਕਮਾਂ ਨਾਲ ਗੰਢ-ਤੁਪ ਕਰ ਲਈ 
ਹੋਈ ਸੀ, ਜਿਨ੍ਹਾਂ ਵਿਚੋ" ਸੁਲਹੀ ਖ਼ਾਂ ਮੋਢੀ ਸੀ । ਸੁਲਹੀ ਖ਼ਾਂ ਲ'ਹੌਰ 
ਰਹਿੰਦਾ ਸੀ, ਉਸ ਦੀ ਸਹਾਇਤਾ ਨਾਲ ਬਾਬਾ ਪ੍ਰਿਥੀ ਚੰਦ ਜੀ ਨੇ 
ਹੇਹਰੀ' ਬਹੁਤ ਸਾਰੀ ਜ਼ਮੀਨ ਲੈ ਲਈ ਸੀ, ਉਸ ਵਿਚ ਖੂਹ ਭੀ ਲਵਾ 
ਲਏ ਸਨ । 

(ਗੁਰੂ) ਹਰਿਗੋਬਿੰਦ ਸਾਹਿਬ ਦੀ ਜਿੰਦ ਉਤੇ ਵਾਰ ਕਰਾਣ 
ਕਰਕੇ ਬਦਨਾਮੀ ਦੇ ਕਾਰਨ ਜਦੋ” ਇਹਨਾਂ ਨੂੰ ਅੰਮ੍ਰਿਤਸਰ ਛਡਣਾ 
ਪਿਆ, ਇਹ ਆਪਣੇ ਸਹੁਰੇ ਪਿੰਡ ਹੇਹਰੀ“ ਚਲੇ _ਗਏ 1 ਉੱਥੇ ਭੀ 
ਬੀਰਬਲ ਦੀ ਰਾਹੀ" ਬਣੀ ਸਾਂਝ ਦੇ ਆਸਰੇ ਹੀ ਹੱਥ ਪੈਰ.ਮਾਰਦੇ ਰਹੇਂ 


੪੩ 


੨੫ 


ਸਨ । ਸ੍ਰੀ ਹਰਿਮੰਦਰ ਸਾਹਿਬ ਦੇ ਮੁਕਾਬਲੇ ਉੜੇ ਇਹਨਾਂ ਹੇਹਗੀ” 


ਇਸੇ ਨਮੂਨੇ ਦਾ ਸਰੋਵਰ ਤੇ ਧਰਮ-ਅਸਥਾਨ ਬਣਵਾਣਾ ਸ਼ੁਰੂ ਕੀਤਾ । 
ਅਜਿਹੀਆਂ ਵੱਡੀਆਂ ਇਮਾਰਤਾਂ ਬਾਦਸ਼ਾਹੀ _ਪਰਬੰਧਾਂ _ਨਾਲ ਸਿਰੇ 
ਚੜ੍ਹਦੀਆਂ ਹਨ, ਜਾਂ ਜਨਤਾਂ ਦੇ ਪਿਆਰ ਤੇ _ਮਿਲ-ਵਰਤਣ ਨਾਲ 
ਸਿੱਖ ਜਨਤਾ ਤਾਂ ਬਾਬਾ ਪ੍ਰਿਥੀ ਚੋਦ ਜੀ ਦੇ ਨਾਲ ਹੈ ਹੀ ਨਹੀ” ਸੀ। 
ਸਰਕਾਰੀ ਰਸੂਖ਼ ਤੇ ਸਹਾਇਤਾ ਨਾਲ ਹੀ ਇਹ ਢੌਂਗ ਖੜਾ ਕੀਤੋ ਨੇ । 
ਪਰ ਨਿਰੇਂ ਮੰਦਰ ਦੇ ਆਸਕੋਂ ਸਿੱਖਾਂ ਦਾ ਦਿਲ ਕਿਵੇ" ਖਿੱਚ ਸਕਦੇ ? ਸਿੱਖ- 
ਇਤਿਹਾਸ ਲਿਖਦਾ ਹੈ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਉਸ ਸਰੋਵਰ 
ਦਾ ਨਾਮ `ਦੂਖ-ਨਿਵਾਰਨ' ਰੱਖਿਆ, ਮਾਇਆ ਦਾ ਲਾਲਚ ਦੇ ਕੋ ਕਈ 
'ਮਸੈਦ` ਦੂਰ-ਦੁਰੇਡੇ ਇਲਾਕਿਆਂ ਵਿਚ ਭੇਜੇ, ਅਤੇ ਸਿੱਖਾਂ ਵਿਚ ਇਹ 
ਮਸ਼ਹੂਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ _ਅਨੁਸਾਰ ਇਹ 
ਸਤਜੁਗੀ ਤੀਰਥ ਪਰਗਟ ਕੀਤਾ ਹੈ। ਪਰ ਇਹ ਦੁਕਾਨ ਬਹੁਤਾ ਚਿਰ 
ਨਾਂ ਚੱਲ ਸਕੀ । 


ਸੁਲਹੀ ਖ਼ਾਂ- 


ਬਾਬਾ ਪ੍ਰਿਥੀ ਚੰਦ ਜੀ ਦੇ ਪਾਸ ਹੇਹਰੀ` ਇਤਨੀ ਜ਼ਮੀਨ ਤੇ 
ਜਾਇਦਾਦ ਸੀ ਕਿ ਬੜੇ ਅਮੀਰੀ ਠਾਠ ਵਿਚ ਰਹਿ ਸਕਦੇ ਸਨ, ਪਰ 
ਉਹਨਾਂ ਦੇ ਹਿਰਦੇ ਵਿਚ ਗੁਰੂ ਅਰਜਨ ਸਾਹਿਬ ਦੋਂ ਵਿਰੁੱਧ ਈਰਖਾ ਦੀ 
ਇਤਨੀ ਅੱਗ ਮੱਚ ਚੂਕੀ ਸੀ ਕਿ `ਉਹ ਆਪਣੀ ਜਾਇਦਾਦ ਨਾਲ 
ਸੰਤੌਖੀ ਨਾ ਹੋ ਸਕੇ । ਪਹਿਲਾਂ ਕਦੇ ਉਹ ਇਹ ਸੁਪਨੇ ਲੈ ਰਹੇ ਸਨ ਕਿ 
ਗੁਰੂ ਅਰਜਨ,ਸਾਹਿਬ ਤੋ” ਪਿਛੋ ਉਹਨਾਂ ਦਾ ਲੜਕਾ ਮਿਹਰਵਾਨ ਗੁਰੂ 
ਬਣੌਗਾ, ਪਰ (ਗੁਰੂ) ਹਰਿਗੋਬਿੰਦ ਸਾਹਿਬ ਦੇ ਜਨਮ ਨੇ ਉਹਨਾਂ 
ਦੀਆਂ ਇਹਨਾਂ ਆਸਾਂ ਉਤੇ ਪਾਣੀ ਫੋਰ ਦਿਤਾ ਸੀ । ਆਖ਼ਰ ਸਤਿਗੁਰੂ 
ਜੀ ਨੂੰ ਡੂਮ-ਡਰਾਵੇ ਦੇਣ ਲਈ ਲਾਹੌਰੋ ਸੁਲਹੀ ਖ਼ਾਂ ਨੂੰ ਲੈ ਆਏ। 
ਅਕਬਰ ਤਦੇ” ਪੰਜਾਬ ਤੋ ਵਾਪਸ ਆਗਰੇ ਜਾ ਕੇ ਅਗਾਂਹ ਦੱਖਣ ਵੱਲ 

੪੪ 


ਰੀ । 


ਚਲਾ ਗਿਆਂ ਹੋਇਆ ਸੀ । ਲਾਹੌਰੋ` ਆਉਦਾ ਰਸਤੇ ਵਿਚ ਸੁਲਹੀ ਖ਼ਾਂ 
ਹੇਹਰੀ` ਆ ਠਹਿਰਿਆ 1 ਬਾਬਾ ਪ੍ਰਿਥੀ ਚੋਦ ਜੀ ਨੇ ਇੱਟਾਂ ਦੇ ਭੱਠੇ 
- ਚੜ੍ਵਾਏ ਹੋਏ ਸਨ, ਸੁਲਹੀ ਖ਼ਾਂ ਨੂੰ ਵਿਖਾਲਣ ਲੈ ਗਏ । ਸੁਲਹੀ ਘੋੜੇ ਤੇ 
ਚੜ੍ਹਿਆ ਚੜ੍ਹਾਇਆ ਹੀ ਭੱਠੇ ਤੇ ਜਾ ਚੜ੍ਹਿਆ । ਘੋੜਾ ਭੱ ਠਿਆਂ ਦੀ 
ਅੱਗ ਦੇ ਕਾਰਨ ਤ੍ਬਕ ਪਿਆ, ਬਲਦੇ ਭੱਠੇ ਵਿਚ ਸੁਲਹੀ ਸਮੌਤ ਜਾ 
ਪਿਆ, ਅਤੇ ਦੋਵੇ" ਸੜ ਕੋ ਸੁਆਹ ਹੋ ਗਏ । ਬਾਬਾ ਪ੍ਰਿਥੀ ਚੋਦ ਦੀ ਇਹ 
ਆਸ ਭੀ ਅਧਵਾਟਿਓ” ਟੁੱਟ ਗਈ । 

ਜਦੋ" ਸਿੱਖਾਂ ਨੇ ਸਰਕਾਰੀ ਹਾਕਮ ਸੁਲਹੀ ਖ਼ਾਂ ਦੇ ਚੜ੍ਹ ਆਉਣ 
ਦੀ ਖ਼ਬਰ ਸੁਣੀ ਸੀ, ਤਾਂ ਕਈ ਸਿੱਖ ਬਹੁਤ ਹੀ ਘਬਰਾਏ ਜਨ, 
ਕਿਉਕਿ ਮੁਸਲਮ ਰਾਜ ਦਾ ਹਿੰਦੂ ਜਨਤਾ ਉਤੇ ਬੜਾ ਭਾਰੀ ਦਬਾਉ 
ਪਿਆ ਰੋਇਆ ਸੀ_। ਕਈ ਸਿੱਖਾਂ ਨੇ ਸਤਿਗੁਰੂ ਜੀ ਨੂੰ ਸਲਾਹਾਂ 
ਦਿਤੀਆਂ ਸਨ ਕਿ ਸੁਲਹੀ ਦਾ ਗੁੱਸਾ ਮੱਠਾ ਕਰਨ ਲਈ ਅਗੋ-ਵਾਂਢੀ 
ਕੋਈ ਇਕ ਦੋ ਸਿੱਖ ਭੇਜੇ ਜਾਣ ਜਾਂ ਕੋਈ ਚਿੱਠੀ ਲਿਖ ਕੇ ਭੇਜੀ ਜਾਏ । 
ਪਰ ਸਤਿਗੁਰੂ ਜੀ ਨੇ ਸਭ ਨੂੰ ਹੌਸਲਾ ਦਿਤਾ ਸੀ । ਤੋਂ ਆਖਿਆ ਸੀ ਕਿ 
ਅਸੀ ਕਿਸੇ ਉਤੇ ਕੋਈ ਵਧੀਕੀ ਨਹੀ” ਕਰ ਰਹੇ, ਇਸ ਵਾਸਤੇ ਸਾਨੂੰ 
ਕਰਤਾਰ ਉਤੋ ਭਰੋਸਾ ਰਖਣਾ ਚਾਹੀਦਾ ਹੈ, ਉਹੀ ਸਾਡੇ ਸਿਰ ਉਤੇ ਰਾਖਾ 
ਹੈ । ਇਹ ਪਹਿਲਾ ਮੌਕਾ ਸੀ ਜਦੋ ਨਿਕੀ_ ਜਿਹੀ ਸਿੱਖ ਕੰਮ ਦੀ 
ਸਰਕਾਰੀ ਹਾਕਮਾਂ ਨਾਲ ਸਿੱਧੀ ਟੱਕਰ ਹੋ ਜਾਣ ਦੀ ਸੋਭਾਵਨਾ ਹੋ ਗਈ 
ਸੀ। 


ਗੁਰਬਾਣੀ ਵਿਰੁੱਧ ਸ਼ਕਾਇਤਾਂ- _ 


ਅਸੀ ਪਿਛੇ ਵੇਖ ਆਏ ਹਾਂ ਕਿ ਗੁਰੂ ਅਰਜਨ ਦੇਵ ਜੀ 
ਸੈਨ ੧੫੯੦ ਤੌ" ੧੬੦੧ ਤਕ ਦਸ `ਯਾਰ੍ਹਾਂ ਸਾਲ ਮਾਝੇ ਦੇ ਪਿੰਡਾਂ ਵਿਚ 
ਰਹੇ । ਪਾਠਕ ਇਹ ਭੀ _ਪੜ੍ਹ ਚੁਕੇ ਹਨ ਕਿ ਬਾਬਾ ਪ੍ਰਿਥੀ ਚੰਦ ਜੀ ਨੇ 
ਗੁਰੂ ਬਣਨ ਲਈ ਗੁਰੂ ਅਰਜਨ ਸਾਹਿਬ ਦੀ. ਵਿਰੋਧਤਾ ਵਿਚ ਸਿਰੇ” 


੪8੫ 


ਪਰੇ ਜੋਰ ਲਾ ਦਿਤਾ । ਅਸੀ ਇਹ ਭੀ ਵੇਖ ਚੁਕੇ ਹਾਂ ਕਿ ਗੁਰੂ ਰਾਮਦਾਸ 
ਜੀ ਨੇ ਬਾਣੀ ਦਾ ਉਹ ਸਾਰਾ ਸੈਗ੍ਰਹਿ ਗੁਰਿਆਈ ਦੇਣ ਵੇਲੇ ਗੁਰੂ 


ਅਰਜਨ ਸਹਿਬ ਦੇ ਸਪੁਰਦ ਕਰ` ਦਿਤਾ ਸੀ, ਜਿਸ ਵਿਚ ਉਹਨਾਂ ਦੀ । 


ਆਪਣੀ ਸਾਰੀ ਬਾਣੀ, ਪਹਿਲੇ ਤਿੰਨ ਗੁਰ-ਵਿਅਕਤੀਆਂ ਦੀ ਸਾਰੀ 
ਬਾਣੀ ਅਤੇਂ ਭਗਤਾਂ ਦੀ ਬਾਣੀ ਸੀ । ਗੁਰੂ-ਘਰ ਦਾ ਸਭ ਤੋ” ਵੱਡਾ ਕੀਮਤੀ 
ਖ਼ਜ਼ਾਨਾ ਇਹ ਬਾਣੀ ਹੀ ਸੀ । ਇਹ ਨਹੀ” ਹੋ ਸਕਦਾ ਸੀ ਕਿ ਅੰਮ੍ਰਿਤਸਰ 
ਤੋ ਦਸ ਯਾਰ੍ਹਾਂ ਸਾਲ ਬਾਹਰ ਰਹਿਣ `ਵਾਲੋਂ ਸਮੇ ਬਾਣੀ ਦਾ ਇਹ 
ਕੀਮਤੀ ਖ਼ਜ਼ਾਨਾ ਅੰਮ੍ਰਿਤਸਰ ਵਿਚ ਹੀ ਪਿਆ ਰਹਿਣ` ਦਿਤਾ ਜਾਂਦਾ । 
ਇਕ ਤਾਂ ਸਤਿਗੁਰੂ .ਜੀ ਆਪ ਇਸਨੂੰ ਹਰ ਰੋਜ਼ ਪੜ੍ਹਦੇ ਵਿਚਾਰਦੇ ਸਨ, 
ਦੂਜੇ, ਇਹ ਬਾਣੀ ਹੀ ਗੁਰਮਤਿ ਦੇ ਪ੍ਰਚਾਰ ਦਾ_ ਵਸੀਲਾ ਸੀ, ਪਿੰਡਾਂ ਦੀ 
ਜਨਤਾ ਨੂੰ ਇਹ ਸੁਣਾਈ ਜਾਣੀ ਸੀ । ਤੀਜੇ, ਜਿਹੜੇ ਬਾਬਾ ਪ੍ਰਿਥੀ ਚੋਦ 
ਜੀ ਗੁਰੂ ਅਰਜਨ ਸਾਹਿਬ ਜੀ ਪਾਸੋ” ਗੁਰਤਾ ਦੀ. ਕਾਮਯਾਬੀ ਦਾ ਹਰੇਕ 
ਵਸੀਲਾ ਖੋਹਣ ਲਈ ਜ਼ੋਰ ਲਾਂਦੇ ਰਹੇ, ਜਿਨ੍ਹਾਂ ਨੇ ਗੁਰੂ ਹਰਿਗੋਬਿੰਦ 
ਸਾਹਿਬ ਦੀ ਜਾਨ ਉਤੇ ਵਾਰ ਕਰਨੇ” ਡੀ ਸੰਕੋਚ ਨਾ ਕੀਤਾ, ਉਹ ਮੌਕਾ 
ਮਿਲ ਸਕਣ ਤੇ ਸਾਰੇ ਰਹਿਤ ਦੀ ਬਾਣੀ ਉਤੇ ਕਬਜ਼ਾ ਕਿਉ” 
ਨਾ ਕਰਦੇ ? 


ਜਦੋ” ਬਾਬਾ ਪ੍ਰਿਥੀ ਚੰਦ ਜੀ ਨੇ ਵੇਖਿਆ ਕਿ ਸਿੱਖ ਗੁਰਬਾਣੀ 
ਸੁਣਨ ਪੜ੍ਹਨ ਵਿਚ ਬਹੁਤ ਦਿਲਚਸਪੀ ਲੰ`ਦੇ ਹਨ, ਤਾਂ ਉਹਨਾਂ ਨੇ 
ਆਪ ਭੀ ਗੁਰੂ ਨਾਨਕ ਦੋਵ ਜੀ ਦਾ ਨਾਮ ਵਰਤ ਕੇ ਕਵਿਤਾ ਲਿਖਣੀ 
ਸ਼ੁਰੂ ਕੀਤੀ । ਪਰ ਜੇ ਗੁਰਤਾ ਵਾਲੋਂ ਗੁਣ ਪੱਲੇ ਨਾ ਹੋਣ ਤਾਂ ਨਿਰੀ ਕਵਿਤਾ 
ਕਾਹਦੀ ਖਿੱਚ ਪਾਏ ? ਇਸ ਉੱਦਮ ਵਿਚ ਭੀ _ਨਿਰਾਸਤਾ ਹੀ ਹੋਈਓ 
ਨੋ! ਰ੍ 

ਅਸੀ ਵੇਖ ਆਏ ਹਾਂ ਕਿ ਪੰਜਾਬ ਵਿਚ ਸਖ਼ਤ ਔੜ ਦੀਆਂ 
ਖ਼ਬਰਾਂ ਸੁਣ ਕੇ ਅਤੇ ਖ਼ਾਸ ਤੌਰ ਤੇ ਲਾਹੌਰ ਦੀ ਬਹੁਤ ਭੈੜੀ ਹਾਲਤ 
ਸੁਣ ਕੇ ਅਕਬਰ _ ਸੈਨ ੧੫੯੫ -ਵਿਚ ਫਿਰ ਪੰਜਾਬ ਆਇਆ 

ਸਣ 


ਪੀ, 


-%% 


ਸੀ ਅਤੇ ੧੫੯੮ ਵਿਚ ਵਾਪਸ ਆਗਰੇ ਗਿਆ ਸੀ । ਲਾਹੌਰ 
ਦੇ ਕਾਲ-ਪੀੜਤ ਲੌਕਾਂ ਦੀ ਮਦਦ- ਕਰਨ _ਲਈ ਗੁਰੂ ਅਰਜਨ 
ਸਾਹਿਬ ਭੀ ਉਥੇ ਅੱਠ ਮਹੀਨੇ ਰਹੇ ਸਨ _। ਅਕਬਰ ਤੋ" ਇਹ ਗੱਲ 
ਲੁਕੀ-ਛਿਪੀ ਨਹੀ” ਸੀ । ਫਿਰ ਭੀ ਲਾਲਚ ਤੇ ਈਰਖਾ 'ਬੁਰੀ ਬਲਾ ਹੈ । 
ਬਾਬਾ ਪ੍ਰਿਥੀ ਚੋਦ ਜੀ ਨੇ ਜਦੋ" ਇਹ ਵੇਖਿਆ ਕਿ ਉਨ੍ਹਾਂ ਦੀ ਆਪਣੀ 
ਕਵਿਤਾ ਸਿੱਖ-ਜਨਤਾ ਨੂੰ ਕੋਈ ਖਿੱਚ ਨਹੀ” ਪਾ ਸਕੀ, ਤਾਂ ਉਹਨਾਂ 
ਆਪਣੇ ਮਿੱਤਰ ਸਰਕਾਰੀ ਕਰਮਚਾਰੀਆਂ ਦੀ ਰਾਹੀ` ਅਕਬਰ ਦੇ ਕੌਨ 
ਭਰਨੇ ਸ਼ੁਰੂ -ਕੀਤੇ ਕਿ ਗੁਰੂ ਅਰਜਨ ਸਾਹਿਬ ਹਿੰਦੂ-ਧਰਮ ਤੇ ਇਸਲਾਮ 
ਦੇ ਵਿਰੁੱਧ ਆਪਣੀ _ਬਾਣੀ ਦੀ ਰਾਹੀ” ਪਰਚਾਰ ਕਰ ਰਹੇ ਹਨ । 
ਅਜਿਹੀਆਂ ਚੁੱਕਾਂ ਬੀਰਬਲ ਭੀ ਦੇੱਦਾ ਰਿਹਾ ਸੀ, ਪਰ ਅਕਬਰ 
ਉਤੇ ਕੋਈ ਅਸਰ ਨਹੀ” ਪੈ ਸਕਿਆ ਸੀ। ਹੁਣ ਉਸ ਨੇ ਵਿਰੋਧੀਆਂ 
ਦੀ ਤਸੱਲੀ ਕਰਨੀ ਭੀ ਜ਼ਰੂਰੀ ਸਮਝੀ । ਜਦੋ" ਸੈਨ ੧੫੯੮ ਦੇ ਅਖ਼ੀਰ 
ਵਿਚ ਲਾਹੌਰ ਤੋ` ਦਿੱਲੀ ਨੂੰ ਵਾਪਸ ਜਾਂਦਾ ਅਕਬਰ ਗੋਇੰਦਵਾਲ 
ਅੱਪੜਿਆ, ਤਦੋਂ” ਗੁਰੂ ਅਰਜਨ ਸਾਹਿਬ ਭੀ ਜਬਰ, ਬਹੜਵਾਲ, 
ਚੂਨੀਆਂ ਆਦਿ ਦੇ ਇਲਾਕੇ ਵਿਚ` ਦੀ ਹੋ ਕੇ ਗੋਇੰਦਵਾਲ ਆਏ 
ਹੋਏ ਸਨ । ਇਥੇ ਮਿਲਣ ਦਾ ਸਬੱਬ ਬਣ ਗਿਆ । ਹੁਣ ਤਕ ਗੁਰੂ 
ਅਰਜਨ ਸਾਹਿਬ ਪਾਸ ਨਿਰੀ ਪਹਿਲੇ ਚਾਂਰ ਗੁਰ-ਵਿਅਕਤੀਆਂ ਤੇ 
ਭਗਤਾਂ ਦੀ ਹੀ ਬਾਣੀ ਨਹੀ ਸੀ । ਇਤਨੇ ਸਾਲਾਂ ਵਿਚ ਉਹ ਆਪ ਭੀ 
ਬਹੁਤ ਕੁਝ ਲਿਖ ਚੁਕੇ ਸਨ । ੧੭ ਸਾਲ ਥੋੜਾ ਸਮਾ ਨਹੀ” ਹੈ । ਛੇ 
ਹਜ਼ਾਰ ਦਿਨਾਂ ਵਿਚ ਭੰਡਾਂਰ ਭਰਿਆ ਜਾ ਸਕਦਾ ਹੈ । ਬਾਣੀ ਦਾ 
ਇਸ਼ਕ ਤਾਂ ਓਹਨਾਂ ਨੂੰ ਯਾਰ੍ਹਾਂ ਸਾਲ ਦੀ ਉਮਰ ਤਕ ਬਣ ਚੁਕਿਆ 
ਸੀ। ਅਕਬਰ ਨੇ ਬਾਣੀ ਦਾ ਉਹ ਸਾਰਾ ਸੋਗ੍ਰਹਿ ਵੇਖਿਆ, ਕਈ ਸ਼ਬਦ 
ਸਤਿਗੁਰੂ ਜੀ ਪਾਸੋ ਸੁਣੇ, ਆਪਣੀ ਹੱਥੀ" ਵਰਕੇ ਪਰਤ ਕੇ ਭੀ 
ਪੜ੍ਹਾਏ । ਗੁਰੂ ਨਾਨਕ ਪਾਤਿਸ਼ਾਹ ਦੀ ਤਾਲੀਮ ਉਸ ਨੂੰ ਸਰਬੱਤ ਦੇ ਭਲੇ 
ਵਾਲੀ ਪ੍ਰਤੀਤ ਹੋਈ । ਅਕਬਰ ਸੁਣ ਕੇ ਖ਼ੁਸ਼ ਹੋਇਆ । ਗੁਰੂ ਅਰਜਨ 


6੭ 


ਸਾਹਿਬ ਦੀ ਪ੍ਰੇਰਨਾ ਤੇ ਕਾਲ-ਪੀੜਤ ਪੰਜਾਬੀਆਂ ਦਾ ਬਹੁਤ ਸਾਰਾ 
ਮਾਮਲਾ ਭੀ ਮੁਆਫ਼ ਕਰ ਗਿਆ । 

ਬਾਬਾ ਪ੍ਰਿਥੀ ਚੰਦ ਜੀ ਦੇ ਸਭ ਮਨਸੂਬੇ ਮਿੱਟੀ ਵਿਚ ਮਿਲ ਗਏ । 
ਅਕਬਰ ਫਿਰ ਇਸ ਤੋ” ਪਿਛੋ ਪੰਜਾਬ ਵਲ ਨਹੀਂ ਆ ਸਕਿਆ । 


&੦ 


-%( 


ਸੱਤਵਾਂ ਕਾਂਤ 
ਅੰਮ੍ਰਿਤਸਰ ਵਿਚ ਵਾਪਸੀ= 
ਅਸੀ ਪਿਛੇ ਵੇਖ ਚੁਕੇ ਹਾਂ ਕਿ ਅਰਜਨ ਸਾਹਿਬ ਸਾਰੇ 


ਦਟ 
=੍= 


ਮਾਝੇ ਦਾ ਬਾਰ੍ਹਾਂ-ਸਾਲਾ ਦੌਰਾ ਮੁਕਾ ਕੇ ਸੈਨ ੧੬੦੧ ਦੇ ਸ਼ੁਰੂ ਵਿਚ 
ਅੰਮ੍ਰਿਤਸਰ ਆ ਗਏ ਸਨ । ਸਤਿਗੁਰੂ ਜੀ ਦੀ ਇਸ ਮਿਹਨਤ ਨੇ ਮਾਝੇ 
ਵਿਚ ਸਿੱਖ-ਧਰਮ ਦੀਆਂ ਜੜ੍ਹਾਂ ਪੱਕੀਆਂ ਲਾ ਦਿਤੀਆਂ । ਬ੍ਰਾਹਮਣਾਂ ਤੈ 
ਸਰਵਰੀਆਂ ਦੇ ਪੈਰ ਇਥੋ“ ਉੱਖੜ ਗਏ । 
ਸੀ ਹਰਿਮੰਦਰ ਸਾਹਿਬ ਦੀ ਇਮਾਰਤ . ਮੁਕੰਮਲ ਹੌ [ਚੁਕੀ ਸੀ । 

ਸਤਿਗੁਰੂ ਜੀ ਨੇ ਇਸ ਵਿਚ ਰੋਜ਼ਾਨਾ ਸਤਸੰਗ ਦੀ ਮਰਯਾਦਾ ਕਾਇਮ 
ਕੀਤੀ, ਜੌ ਹੁਣ ਤਕ ਚਲੀ ਆ ਰਹੀ ਹੈ । 
(ਗੁਰੂ) ਹਰਿਗੋਬਿੰਦ ਸਾਹਿਬ ਨੂੰ ਸੀਤਲਾ- 

`` ਮਾਝੇ ਦਾ ਤਿੰਨ-ਚਾਰ ਸਾਲਾ ਕਾਲ ਸੈਨ ੧੫੯੮ ਵਿਚੇ ਅਜੇ 
ਜ਼ੋਰਾਂ ਤੇ ਸੀ । ਗੁਰੂ ਅਰਜਨ ਸਾਹਿਬ ਨੇ ਕਾਲ-ਪੀੜਤ ਲੋਕਾਂ ਦੀ ਮਦਦ 
ਕਰਨ ਵਾਸਤੇ ਇਹ ਸਾਰਾ ਸਮਾ ਪਿੰਡਾਂ ਵਿਚ ਗੁਜ਼ਾਰਿਆ ਸੀ । ਕਾਲ ਦੀ 
ਬਿਪਤਾ ਦੇ ਨਾਲ ਨਾਲ਼ ਇਕ ਹੌਰ ਭਿਆਨਕ ਬਿਪਤਾ ਭੀ ਕਾਲ-ਪੀੜਤ 

ਲੋਕਾਂ ਉਤੇ ਬਿੱਜ ਵਾਂਗ ਆ ਧੈੱਦੀ ਹੈ । ਭੁੱਖ ਨਾਲ ਕਮਜ਼ੋਰ ਹੋਏ ਲੌਕ 
ਮਲਿ । ਇਹੀ ਕਾਰਨ ਸੀ ਕਿ_ ਲਾਹੌਰ 
ਸ਼ਹਿਰ ਦੀਆਂ ਗਲੀਆਂ `ਤੇ ਬਾਜ਼ਾਰ ਸੈਨ ੧੫੯੮ ਵਿਚ ਕਈ ਮਹੀਨੇ 
ਹਰ ਰੋਜ਼ ਮੁਰਦਿਆਂ ਨਾਲ ਭਰ ਜਾਂਦੇ ਸਨ । ਗੁਰੂ ਅਰਜਨ ਸਾਹਿਬ 
ਲਾਹੌਰ-ਨਿਵਾਸੀ ਬਿਪਤਾ-ਮਾਰੇ ਬੰਦਿਆਂ ਦੀ. ਸਹਾਇਤਾ ਵਾਸਤੇ _ਲਾਹੌਰ 
ਅੱਠ ਮਹੀਨੇ ਰਹੇਂ ਸਨ। 

੪੯ 


ਅਜਿਹੇ ਸਮੇ ਆਮ ਤੌਰ ਤੋਂ ਦੋ ਬੀਮਾਰੀਆਂ ਮੱਚ ਪੈੱਦੀਆਂ ਸਨ- 
ਮੌਸਮੀ ਤਾਪ (ਮਲੇਰੀਆ) ਅਤੋਂ ਸੀਤਲਾ (ਚੀਚਕ) । ਸੀਤਲਾ ਦੀ 
ਬੀਮਾਰੀ ਨੂੰ ਲੋਕ ਮਾਤਾ ਆਖਦੇ ਹਨ । ਮੌਸਮੀ ਤਾਂਪ ਤਾਂ ਹਰ ਸਮੇ ਹੀ 
ਕਮਜ਼ੋਰਾਂ ਉਤੇ ਜ਼ੌਰ ਪਾ ਸਕਦਾ ਹੈ, ਪਰ ਇਸਦੀ ਅਸਲੀ ਰੁੱਤ ਹੈ ਅੱਸੂ 
ਕੱਤਕ ਦੇ ਮਹੀਨੇ । ਸੀਤਲਾ ਦੇ' ਜ਼ੌਰ ਪਾਣ ਲਈ ਸਿਆਲ ਤੋਂ” ਪਿਛੋ” 
ਸਿੱਠੀ ਮਿੱਠੀ ਬਸੰਤ ਰੁੱਤ ਫੱਬਦੀ ਹੁੰਦੀ ਹੈ । 
ਗੁਰੂ ਅਰਜਨ _ ਸਹਿਬ ਸੈਨ ੧੬੦੧. ਦੇ. ਸ਼ੁਰੂ ਵਿਚ 
ਅੰਮ੍ਰਿਤਸਰ ਵਾਪਸ ਆਏ ਸਨ । ਮੌਸਮੀ ਤਾਪ ਦੇ ਪਿਛੇ ਪਿਛੇ ਸੀਤਲਾ 
ਨੇ ਭੀ ਗਰੀਬ ਲੌਕਾਂ ਉਤੇ ਆ ਕਾਠੀ ਪਾਈ ਸੀ ( ਸਤਿਗੁਰੂ ਜੀ 
ਪਰਵਾਰ ਸਮੇਤ ਹੀ ਸਨ, ਜਦੋਂ” ਪਿੰਡਾਂ ਵਿਚ .ਦੁਖੀਆਂ ਦਾ `ਦਰਦ 
ਵੈਡਣ ਦੇ ਜਤਨ ਕੋਰ ਰਹੇ ਸਨ । ਸੀਤਲਾ ਦਾ ਬੱਚਿਆਂ ਉਤੇ ਛੱਤੀ ਅਸਰ 
ਹੁੰਦਾ ਹੈ । ਅੰਮ੍ਰਿਤਸਰ ਵਿਚ ਵਾਪਸ ਆਉਣ ਸਮੇ (ਗੁਰੂ) _ਹਰਿਗੌਥਿੰਦ 
ਸਹਿਬ ਦੀ ਉਮਰ ਪੰਜੇ ਕੂ ਸਾਲ ਹੀ ਸੀ । ਸੀਂਤਲਾ` ਦਾ ਬਹੁਤ ਫੁਹਾਰਾ 
ਸੀ । ਲੌਕਾਂ ਦੇ ਬੱਚਿਆਂ ਦੀ ਦਾਰੀ ਕਰਦਿਆਂ ਕਰਦਿਆਂ ਆਪਣੇ. ਬੱਚੇ 
ਨੂੰ ਭੀ ਕਿਤੋਂ ਛੂਤ ਹੋ ਗਈ । (ਗੁਰੂ) ਹਰਿਗੋਬਿੰਦ ਜੀ` ਨੂੰ ਸੀਤਲਾ 
ਨਿਕਲ ਆਈ । ਸਿੱਖ ਇਤਿਹਾਸ ਲਿਖਦਾ ਹੈ ਕਿ ਬੜੀ ਹੀ ਭਰਵੀ“ 
ਸੀ| 


` ਇਸ ਬੀਮਾਰੀ ਦਾ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਬੜਾ 
ਸਖ਼ਤ ਤਾਪ ਚੜ੍ਹਦਾ ਹੈ, ਜੋ ਕਈ ਦਿਨ ਨਹੀ ਉਤਰਦਾ, ਅਤੇ ਮਰੀਜ਼ 
ਨੂੰ ਘੂਕੀ ਤੇ ਬੇ-ਸੁਰਤੀ ਰਹਿੰਦੀ ਹੈ । ਸਾਰਾ ਪਿੰਡਾ ਬਹੁਤ ਲਾਲ ਰੋ 
ਜਾਂਦਾ ਹੈ । ਫਿਰ ਸਰੀਰ ਉਤੇ ਪਾਣੀ ਭਰੇ ਫਲੂਹੇ ਨਿਕਲਣ ਲੱਗ ਧੈ'ਦੇ 
`ਹਨ । ਜਿਉ” ਜਿਉ” ਫਲੂਹੇਂ ਨਿਕਲਦੇ ਹਨ, “ਘੂਕੀ ਘਟਦੀ ਜਾਂਦੀ ਹੈ। 
ਇਹ ਬੀਮਾਰੀ ਬੜੀ ਖ਼ਤਰਨਾਂਕ ਹੈ । ਕਈ ਵਿਚਾਰਿਆਂ ਦੀਆਂ ਅੱਖਾਂ ਹੀ 
ਮਾਰੀਆਂ ਜਾਂਦੀਆਂ ਹਨ। _ 
__ ਵਹਿਸੀ ਅਨਪੜ੍ਹ ਲੋਕ ਇਸ ਦਾ ਕੋਈ ਇਲਾਜ ਨਹੀ" ਕਰਦੇਂ । 
੫੦ 


ਰਾ 


ਵੇ 
ਏਂ 


ਟੀ, 


ਹਿੰਦੂ-ਇਸਤ੍ਰੀਆਂ ਤਾਂ ਸਗੋ ਇਹ ਸਮਝਦੀਆਂ ਹਨ ਕਿ ਇਹ ਬਿਮਾਰੀ 
ਨਹੀਂ', ਮਾਤਾ (ਦੇਵੀ) ਆਈ ਹੈ । ਇਸ ਨੂੰ ਬੀਮਾਰੀ ਆਖਣ ਤੋ” ਹੀ ਉਹ 
ਡਰਦੀਆਂ ਹਨ ਕਿ ਕਿਤੇ ਇਹ ਲਫ਼ਜ਼ ਸੁਣ ਕੇ ਮਾਤਾ ਕਹਿਰ ਵਿਚ ਨਾ 
ਆ ਜਾਏ । ਸੋ ਹਿੰਦੂ-ਜ਼ਨਾਨੀਆਂ ਆਖਦੀਆਂ ਹਨ ਕਿ ਮਾਤਾ 'ਪੁੱਸੀ' ਹੈ, 
ਭਾਵ, ਮਾਤਾਂ ਪ੍ਰਸੈਨ ਹੋਈ ਹੈ, ਅਤੇ ਇਸ ਰੂਪ ਵਿਚ ਦਰਸ਼ਨ ਦਿੱਤਾ ਸੂ । 
ਬੀਮਾਰ ਬੱਚੇ ਦੇ ਪਾਸ ਮਾਤਾ ਦੇਵੀ (ਸੀਤਲਾ ਦੇਵੀ) ਦੀਆਂ ਭੇਟਾਂ 
(ਉਸਤਤ ਦੇ ਗੀਤ) ਗਾਵੀਆਂ ਜਾਂਦੀਆਂ ਹਨ, ਤਾਂਕਿ ਉਹ ਨਰਾਜ਼ ਹੋ ਕੇ 
ੱਚੇ ਦੇ ਕਿਸੇ ਅੰਗ ਨੂੰ ਕੋਈ ਬੱਜ ਨਾ ਲਾ ਜਾਏ । 


ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਦੇ ਬਾਹਰ ਸੀਤਲਾ ਦਾ 
ਮੰਦਰ ਬਣਿਆ ਹੁੰਦਾ ਹੈ । ਪਿੰਡਾਂ ਵਿਚ ਤਾਂ ਪਿੰਡੋ' ਬਾਹਰ ਕਿੱਸੇ ਨਿੱਕੀ 
ਜਿਹੀ ਛੱਪੜੀ ਦੇ ਕੰਢੇ ਕਿਸੇ ਮਨ੍ਹੇ ਜਿਹੇ ਨੂੰ ਹੀ ਪੂਜਣ-ਜੌਗ ਮਿੱਥ ਲੰ'ਦੇ 
ਹਨ, ਜਾਂ ਇਕ ਨਿਕੀ ਜਿਹੀ ਮੰਦਰ-ਨੁਮਾ ਪੱਕੀ ਬੁਰਜੀ ਬਣਾ ਲੈਦੇ ਹਨ । 
ਉਸ ਛੱਪਰੀ ਤੋਂ` ਮਿੱਟੀ ( = ਰੱਖ) ਲਿਆ ਕੇ ਪਾਣੀ ਵਿਚ ਘੋਲ ਕੇ 
ਨਿਤ ਫਲੂਹਿਆਂ ਉਤੇ ਘਾਹ ਦੀਆਂ `ਤਿੜ੍ਹਾਂ ਨਾਲ 
ਕਦੇ ਕਦੇ ਛਿੜਕ ਦੇਦੇ ਹਨ । ਬਸ ! ਇਹੀ ਹੈ ਦਵਾਈ ਜੌ ਹਿੰਦੂ 
ਅਨਪੜ ਜ਼ਨਾਨੀ ਵਰਤਣ ਦੀ ਆਗਿਆ ਦੇੱਦੀ ਹੈ । ਘਰ ਵਿਚ ਇਸ 
ਤੌ ਛੁੱਟ ਕਿਸੇ ਹੌਰ ਦਵਾਈ ਦਾ ਨਾਮ ਲੈਣਾ ਹੀ ਅਨਰਥ ਸਮਝਿਆ 
ਜਾਂਦਾ ਹੈ, ਕਿਉਕਿ ਉਹ ਮਾਤਾ ਦੀ -ਕਰ਼ੋਪੀ ਦਾ ਕਾਰਨ ਬਣਦਾ 
ਹੈ। 
ਜਦੋ' ਮਰੀਜ਼ ਨੂੰ ਫਲੂਹੇ ਨਿਕਲ ਪੈਦੇ ਹਨ, ਤਾਂ ਉਸ ਨੂੰ ਮਾਤਾ 
ਰਾਣੀ (ਸੀਤਲਾ ਦੇਵੀ) ਦੀ ਪੂਜਾ ਵਾਸਤੇ ਜ਼ਨਾਨੀਆਂ ਲੈ ਜਾਂਦੀਆਂ 
ਹਨ । ਰਸਤੇ ਵਿਚ ਸਾਰੀ ਵਾਟ ਮਾਤਾ ਰਾਣੀ ਦੀ ਪ੍ਰਸੈਨਤਾ ਦੇ ਗੀਂਤ 
ਗਾਂਦੀਆਂ ਜਾਂਦੀਆਂ ਹਨ । ਉਥੇ ਅੱਪੜ ਕੇ ਬੱਚੇ ਨੂੰ ਪਰਦੱਖਣਾ 
ਕਰਾਂਦੀਆਂ ਹਨ, ਆਪ ਭੀ ਕਰਦੀਆਂ ਹਨ, ਮੌਲੀ ਮੱਖਣ ਮਿੱਠੀ ਰੋਟੀ 
ਆਦਿਕ ਭੇਟਾ ਧਰਦੀਆਂ ਹਨ । ਛੱਪੜੀ ਦੀ ਮਿੱਟੀ (ਮਾਤਾ ਦੀ 'ਰੱਖ ) 
੫੧ 


ਘਰ ਲਿਆ ਕੇ ਪਾਂਣੀ ਵਿਚ ਘੋਲ ਕੇ ਘਾਹ ਦੀਆਂ ਤ੍ਰਿੜ੍ਹਾਂ 'ਨਾਲ' ਹਰ 
ਰੌਜ਼ ਕਈ ਵਾਰੀ ਬੱਚੇ ਦੇ ਫਲੂਹਿਆਂ ਉਤੇ ਛਿੜਕਦੀਆਂ ਹਨ । 

ਚੀਂਚਕ ਆਮ ਤੌਰ ਤੇ ਫੱਗਣ ਚੇਤਰ ਵਿਚ ਫੁੱਟਦੀ ਹੈ । 
ਉਹਨੀ” ਹੀ ਦਿਨੀ“ ਗੱਜਣ ਗੜ੍ਹਕਣ ਵਾਲੇ ਬੱਦਲ ਭੀ ਆ ਜਾਂਦੇ ਹਨ । 
ਕਿਤੇ ਮਾਤਾ ਰਾਣੀ ਦੇ ਕੰਨਾਂ ਵਿਚ ਬੱਦਲਾਂ ਦੇ ਗੜ-ਗੜ ਕਰਨ ਦੀ 
ਖਰ੍ਹਵੀ ਵਾਜ ਨ ਅੱਪੜੇ, ਅਤੇ ਮਾਤਾ ਕਿਤੇ ਗੁੱਸੇ ਨਾ ਹੋ ਜਾਏ, ਇਸ 
ਖ਼ਾਤਰ ਛੱਜ ਵਿਚ ਠੀਕਰੀਆਂ ਪਾ ਰਖਦੀਆਂ ਹਨ, ਜਦੋਂ” ਬੱਦਲ ਗੱਜਣ, 
ਉਸ ਵੌਲੋਂ ਛੱਜ ਵਿਚਲੀਆਂ _ਠੀਕਰੀਆਂ ਖੜਕਾਈਆਂ ਜਾਂਦੀਆਂ 
ਹਨ 1 


ਅੰਮ੍ਰਿਤਸਰ ਸ਼ਹਿਰ ਭਾਵੇ“ ਸਤਿਗੁਰ ਜੀ ਨੇ ਆਪ ਹੀ ਵਸਾਇਆ 
ਸੀ, ਪਰ ਇਥੇ ਹਿੰਦੂ ਮੁਸਲਮਾਨ ਭੀ ਵਸਾਏ ਗਏ ਸਨ । ਹਰੇਕ ਨੂੰ ਆਪੋ 
ਆਪਣੇਂ ਧਰਮ ਅਨੁਸਾਰ ਤੁਰਨ ਦੀ ਪੂਰੀ ਖੁਲ੍ਹ ਸੀ । ਹਿੰਦੂ ਲੋਕਾਂ ਨੇ 
ਸ਼ਹਿਰੋ" ਬਾਹਰ ਲੋਹਗੜ੍ਹ ਦਰਵਾਜ਼ੇ ਵਾਲੋਂ ਪਾਸੇ ਸੀਤਲਾ ਮੰਦਰ 
ਬਣਾਇਆ ਹੋਇਆ ਸੀ । 


ਜਿਸ ਸਤਿਗੁਰੂ ਪਾਤਸ਼ਾਂਹ ਜੀ ਨੇ ਦੁਖੀ ਲੌਕਾਂ ਦੇ ਦੁਖ-ਦਰਦ 
ਵੰਡਣ ਲਈ ਤਿੰਨ ਚਾਰ ਸਾਲਾਂ ਤੋਂ” ਦਿਨ ਰਾਂਤ ਇਕ ਕੀਤਾ ਹੋਇਆ 
ਸੀ, ਉਸ ਨਾਲ ਲੋਕਾਂ ਦਾ ਦਿਲੀ ਪਿਆਰ _ਬਣ ਜਾਣਾ ਇਕ 
ਸਾਧਾਰਨ ਕੁਦਰਤੀ ਗੱਲ ਸੀ । ਜਦੋ (ਗੁਰੂ ਗੁਰੂ) ਹਰਿਗੋਬਿੰਦ ਸਾਹਿਬ ਨੂੰ 
ਮਾਤਾ ਨਿਕਲੀ ਤਾਂ ਨਗਰ _ਦੇ ਨਰ-ਨਾਰੀਆਂ ਸੁਰਤ ਲੈਣ ਆਉਣ 
ਲੱਗ ਪਏ । ਹਰੇਕ ਨੇ ਇਹੋਂ ਪ੍ਰੇਰਨਾ ਕੀਤੀ ਕਿ ਸੀਤਲਾ ਮੰਦਰ ਮੱਥਾ 
ਟਿਕਾ ਲਿਆਓ, ਅਤੇ ਮਾਤਾ ਦੀ ਰੱਖ ਲਿਆ ਕੇ ਪਿੰਡੇ ਉਤੇ ਛਿਣਕੌ । 
ਗੁਰੂ ਅਰਜਨ_ ਦੇਵ ਜੀ ਭਰਮੀ ਲੋਕਾਂ ਨੂੰ ਸਦਾ ਸਮਝਾਂਦੇ ਕਿ ਸੀਤਲਾ 
ਕੌਈ ਦੇਵੀ ਨਹੀ” ਹੈ, ਇਹ ਇਕ ਬੀਮਾਰੀ ਹੈ । ਹਰੇਕ ਰੋਗ 
ਤੋਂ ਰੱਖਣ ਵਾਲਾ ਸਿਰਜਣਹਾਰ ਕਰਤਾਰ ਆਪ ਹੀ ਹੈ। ਦਵਾ ਦਾਰੂ 


ਕਰਨਾਂ ਗ੍ਰਿਹਸਤੀ ਦਾ. ਫ਼ਰਜ਼ ਹੈ । ਜਦੋਂ” ਪ੍ਰਭੂ ਦੀ ਮਿਹਰ ਹੁੰਦੀ ਹੈ, 
੫੨ 


੮ 


9 


ਦਵਾਈ ਕਾਟ ਕਰ ਦੇ'ਦੀ ਹੈ । 
ਸਿੱਖਾਂ ਨੂੰ ਅਗਾਂਹ ਸਦਾ ਲਈ ਸੀਤਲਾ ਦੇ ਇਸ ਭਰਮ-ਵਹਿਮ 


_ ਤੋਂ ਬਚਾਣ ਲਈ ਸਤਿਗੁਰੂ ਜੀ ਨੇ ਕਈ ਸ਼ਬਦ ਭੀ ਲਿਖੇ, ਜੋ ਸੀ ਗੁਰੂ 
` ਗੰਥ ਸਾਹਿਬ ਵਿਚ ਦਰਜ ਕੀਤੇ ਗਏ । 


੫੩ 


ਅੱਠਵਾਂ ਕਾਂਡ 
ਆਦਿ ਬੀੜ- 


ਹੁਣ ਤਕ ਹਰੇਕ ਗੁਰ-ਵਿਅਕਤੀ ਦੀ ਬਾਣੀ ਵੱਖਰੀ ਵੱਖਰੀ ਸੀ, 
ਹੈ ਸੀ ਉਵ ਰਾਗ-ਵਾਰ ਹੀ । ਗੁਰੂ ਨਾਨਕ ਦੋਵ ਜੀ ਨੇ ਕੀਰਤਨ ਨੂੰ 
ਪਰਮਾਤਮਾ ਵਿਚ ਪ੍ਰੀਤ ਜੋੜਨ ਦਾ ਸਭ ਤੋ ਸੌਖਾ ਰਸਤਾ ਦਸਿਆ 
ਅਤੇ ਸਾਰੀ ਉਮਰ ਵਿਚ ਇਸ ਰਸਤੇ ਉਤੇ ਚਲ ਕੋ ਵਿਖਾਇਆ ਸੀ । 
ਗੁਰਬਾਣੀ ਨੂੰ ਰਾਗ ਵਿਚ ਗਾਉਣਾ-ਗੁਰੂ ਆਸ਼ੇ ਅਨੁਸਾਰ ਇਸ ਦਾ 
ਨਾਮ ਕੀਰਤਨ ਹੈ । ਲੌਕ ਰਾਗ ਨੂੰ ਗੰਦੇ-ਮੰ ਦੇ ਗੀਤਾਂ ਵਿਚ ਵਰਤ ਵਰਤ 
ਕੇ ਸ਼ਰੀਫ਼ ਲੌਕਾਂ ਦੇ ਦਿਲਾਂ ਵਿਚ ਰਾਗ ਵਲੋ“ ਨਫ਼ਰਤ ਪੈਦਾ ਕਰ ਚੁਕੇ 
ਹੋਏ ਸਨ, ਤਾਹੀਏ” ਮੁਸਲਮਾਨਾਂ ਨੇ ਤਾਂ ਇਸ ਨੂੰ ਮਕਰੂਹ ਹੀ ਕਹਿ 
ਦਿੱਤਾ ਸੀ । ਇਸ ਤਰ੍ਹਾਂ ਜਗਤ ਉਨ੍ਹਾਂ ਕੋਮਲ ਹੁਲਾਰਿਆਂ ਤੋ` ਵਾਂਜਿਆ 
ਜਾ ਰਿਹਾਂ ਸੀ, ਜੋ ਰਾਗ ਦੀ ਬਰਕਤ ਨਾਲ ਇਨਸਾਨੀ ਦਿਲ ਵਿਚ 
ਪੈਦਾ ਹੁੰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਮਨੁੱਖਤਾ ਵਿਚ 
ਬਹੁਤ ਪਰਧਾਨਤਾ ਦਿਤੀ । ਹੁਣ ਕੀਰਤਨ ਹੀ ਸਿੱਖਾਂ ਦੇ ਸਤਸੈਗਾਂ ਦੀ 
ਜਿੰਦ-ਜਾਨ ਹੈ। ` 

ਰਾਗ ਦੀ ਇਸ ਪਰਧਾਨਤਾ ਨੂੰ ਕਾਇਮ ਰੱਖਣ _ਲਈ ਗੁਰੂ 
ਅਰਜਨ ਸਾਹਿਬ ਨੇ ਸਭ _ਗੁਰ-ਵਿਅਕਤੀਆਂ _ਦੀ _ ਬਾਣੀ _ ਰਾਗਾਂ 
ਅਨੁਸਾਰ ਹੀ ਨਵੇ" ਸਿਰਿਓ” ਤਤਰਤੀਬ-ਵਾਰ ਕਰਨੀ ਸ਼ੁਰੂ ਕੀਤੀ । 
ਜਿਵੇ" ਹਰੇਕ ਗੁਰ-ਵਿਅਕਤੀ ਦੀ ਸਾਰੀ _ਬਾਣੀ ਪਹਿਲਾਂ ਵੱਖ-ਵੱਖ 
ਇਕੱਠੀ ਸੀ, ਇਸੇ ਤਰ੍ਹਾਂ ਹਰੇਕ ਭਗਤ ਦੀ ਬਾਣੀ ਭੀ ਵੱਖ-ਵੱਖ ਸੀ । 
ਇਸ ਨੂੰ ਭੀ ਸਤਿਗੁਰੂ ਜੀ ਨੇ ਰਾਗਾਂ ਅਨੁਸਾਰ ਹੀ ਆਪੋ ਆਪਣੇ 

੫੪ 


ਰੀ 


ਟਿਕਾਣੇ ਰੱਖ ਦਿਤਾ । ਕਵਿਤਾ ਦੇ ਦਿ੍‌ਸ਼ਟੀ-ਕੌਣ ਤੋ" ਬਾਂਣੀ ਕਈ 
ਕਿਸਮਾਂ ਦੇ ਕਾਵਿ-ਛੌਦਾਂ ਵਿਚ ਲਿਖੀ ਹੋਈ ਸੀ-ਸ਼ਬਦ, ਅਸ਼ਟਪਦੀਆਂ, 
ਛੰਤ, ਵਾਰ, ਸਲੋਕ ਆਦਿਕ । ਹਰੇਕ ਰਾਗ _ਵਿਚ ਹਰੇਕ 
ਰ-ਵਿਅਕਤੀ ਦੇ ਪਹਿਲਾਂ ਸ਼ਬਦ ਇਕੱਠੇ _ਕੀਤੇ ਗਏ, 'ਫਿਰਰ 
ਅਸ਼ਟਪੁਦੀਆਂ, ਫਿਰ ਛੱਤ ਆਦਿਕ । ਇਹ ਕੌਮ ਕਾਫ਼ੀ ਮਿਹਨਤ ਦਾ 
ਸੀ ਅਤੇ ਕਾਫ਼ੀ ਸਮਾ ਲੈਣ ਵਾਲਾ ਸੀ । ਸਿੱਖ-ਜਨਤਾ ਦੀ ਅਗਵਾਈ 
ਦੀਆਂ ਬਾਕੀ ਜ਼ਿਮੇਵਾਰੀਆਂ ਭੀ ਰੋਜ਼ ਕਰਨੀਆਂ ਹੁੰਦੀਆਂ ਸਨ । ਜਦੋ” 
ਸਾਰੀ ਬਾਣੀ ਦੀ ਨਵੀ ਤਰਤੀਬ ਹੋ ਗਈ, ਤਾਂ ਸਤਿਗੁਰੂ ਜੀ ਨੇ ਇਸ 
ਨੂੰ ਇਸ ਨਵੇ ਰੂਪ ਵਿਚ ਮੁੜ ਲਿਖਣ ਲਈ ਭਾਈ ਗੁਰਦਾਸ ਜੀ ਨੂੰ 
ਆਗਿਆ ਕੀਤੀ । ਭਾਈ ਗੁਰਦਾਸ ਜੀ ਉਸ ਵੇਲੇ ਸਿੱਖਾਂ ਵਿਚ ਚੋਟੀ 
ਦੇ ਉੱਘੇ ਵਿਦਵਾਨ ਸਨ । ਇਹ ਆਪ ਭੀ ਕਵੀ ਸਨ । ਪੰਜਾਬੀ 
ਵਿਚ 'ਵਾਰਾਂ' ਅਤੇ ਬ੍ਰਜ-ਭਾਸ਼ਾ ਵਿਚ _'ਕਬਿਤ'-ਇਹਨਾਂ _ਦੇ ਇਹ 
ਦੌ ਪੁਸਤਕ ਸਿੱਖ-ਜਗਤ ਵਿਚ ਬੜੇ ਆਦਰ-ਸਤਿਕਾਰ` ਨਾਲ਼ ਪੜ੍ਹੋ ਜਾਂਦੇ 
_ ਹਨ । ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਆਗਰੇ ਬਨਾਰਸ ਅ'ਦਿਕ 
ਵਲ ਸਿੱਖ-ਧਰਮ ਦਾ ਪਰਚਾਰ ਕਰਨ ਭੇਜਿਆ ਰੋਇਆ ਸੀ ! ਭਾਈ 
ਗੁਰਦਾਸ ਜੀ ਕਈ ਸਾਲ ਉਸ .ਇਲਾਕੋ ਵਿਚ -ਇਹ ਸੇਵਾ ਕਰਦੇ 
ਰਹੇ । 
ਸਿੱਖ-ਇਤਿਹਾਸ ਲਿਖਦਾ ਹੈ- ਕਿ ਸਾਂਰੀ_ ਬਾਣੀ ਨੂੰ ਮੌਜੂਦਾ 
ਨਵੇ' ਰੂਪ ਵਿਚ ਲਿਖਣ ਵਾਸਤੇ ਸ਼ਹਿਰੋ” ਬਾਹਰ_ਏਕਾਂਤ ਥਾਂ ਚੁਣਿਆ 
ਗਿਆ, ਜਿਥੇਂ ਹੁਣ ਗੁਰਦੁਆਰਾ ਤੇ ਸਰੋਵਰ ਰਾਮਸਰ ਹੈ । ਗੁਰਬਾਣੀ 
ਨੂੰ ਨਵਾਂ ਰੂਪ ਦੇਣ ਵੇਲੋਂ ਰਾਗਾਂ ਅਨੁਸਾਰ,ਕਰਨ ਤੋ“ ਇਲਾਵਾ ਇਕ 
ਹੌਰ ਤਬਦੀਲੀ ਭੀ ਕੀਤੀ ਗਈ ਸੀ । ਪਹਿਲਾਂ ਹਰੇਕ .ਗੁਰ-ਵਿਅਕਤੀ 
ਦੇ ਸਾਰੇ 'ਸਲੌਕਾਂ` ਦਾ ਸੈਗ੍ਰਹਿ ਇਕੋ ਥਾਂ ਸੀ । 'ਵਾਰਾਂ ਸਿਰਫ 
ਪਉੜੀਆਂ ਸਨ । ਗੁਰੂ ਐਰਜਨ ਦੋਵ ਜੀ ਨੇ ਇਹ ਸਲੋਕ ' ਵਾਰਾਂ ਦੀ 
ਹਰੇਕ ਪਉੜੀ ਦੇ ਨਾਲ ਘਟ ਤੌ ਘਟ ਦੋ ਦੋ ਦਰਜ ਕਰ ਦਿਤੇ, ਜਿਹੜੇ 


-'੫੫ 


ਸਲੋਕ ਫਿਰ ਭੀ ਵਧ ਰਹੇ, ਉਹ ਹਰੇਕ _ਗੁਰ-ਵਿਅਕਤੀ ਦਾ ਵੱਖ-ਵੱਖ 
ਸੈਗ੍ਰਹਿ ਇਸ 'ਆਦਿ-ਬੀੜ` ਦੇ ਅਖ਼ੀਰ ਤੇ ਦਰਜ ਕਰ ਦਿਤਾ । 
ਪਹਿਲਾ ਪਰਕਾਸ਼- ਨ 

_ਚੌਦ੍ਮਾ ਦੇ ਹਿਸਾਬ ਸੈਮਤ ੧੬੬੧ ਦੀ ਭਾਦਰੋ' ਵਦੀ ੧ ਸੀ, 
ਭਾਵ, ਪੂਰਨਮਾਸ਼ੀ ਤੋਂ ਅਗਲਾ ਦਿਨ ਸੀ, ਜਦੋ ਭਾਈ ਗੁਰਦਾਸ ਜੀ ਨੰ 
ਸਾਰੀ ਬਾਣੀ ਦਾ ਉਤਾਰਾ ਖ਼ਤਮ ਕੀਤਾ, ਅਤੇ ਫਿਰ ਬਾਣੀ ਦਾ ਤਤਕਰਾ 
ਲਿਖਣਾ ਸ਼ੁਰੂ ਕੀਤਾ । ਇਹ ਗੱਲ ਉਹਨਾਂ ਨੇ ਤਤਕਰੇ ਦੇ ਸ਼ੁਰੂ ਵਿਚ 
ਇਉ” ਲਿਖੀ ਹੈ-“'ਸੂਚੀ-ਪਤ੍ ਪੋਥੀ ਦਾ, ਤਤਕਰਾ ਰਾਗਾਂ ਨ 
ਸੰਮਤ ੧੬੬੧ ਮਿੱਤੀ ਭਾਦਉ ਵਦੀ ਏਕਮ ੧ ਪੋਥੀ ਲਿਖਿ ਪਹੁੰਚੇਂ' 1 ” 
ਇਸ ਦਾ ਭਾਵ ਇਹ ਹੈ ਕਿ ਸਾਰੀ 'ਬੀੜ` ਦੀ ਲਿਖਾਈ ਮੁਕਾ ਕੇ ਸਿ 
ਗੁਰਦਾਸ ਜੀ ਸੈਮਤ ੧੬੬੧ ਭਾਦਰੋ” ਵਦੀ ੧ ਨੂੰ ਤਤਕਰੇ ਤੋ ਪਹੁੰਚੇ 
ਸਨ । 

ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ 'ਬੀੜ` ਦੇ ੬੭੪ ਪੱਕੇ 

ਪੱਤਰੇ (ਵਰਕੇ) ਹਨ । ਤਤਕਰਾ ਲਿਖਣ ਵੇਲੇ ਹਰੇਕ ਸ਼ਬਦ ਦੀ ਪਹਿਲੀ 
ਗਰ ਦਾ ਨੰਬਰ ਦਰਜ ਕਰਨਾ ਸੀ । 
ਇਹ ਸਾਰਾ ਕੌਮ ਕਾਫ਼ੀ ਮਿਹਨਤ ਦਾਂ ਸੀ । ਇਸ ਉਤੋਂ ਕਈ ਦਿਨ 
ਲਗਣੇ ਸਨ । ਫਿਰ ਤਤਕਰੇ ਸਮੇਤ ਇਸ 'ਬੀੜ` ਦੀ ਜਿਲਦ ਬੱਝਣੀ 
ਸੀ । ਜਿਲਦ ਸੁਕਾਣ ਲਈ ਭੀ ਇਕ ਦੋ ਦਿਨ ਚਾਹੀਦੇ ਸਨ । ਇਹ ਸਾਰਾ 
ਕੰਮ ਭਾਦਰੋ` ਵਦੀ ੧੫ ਤਕ ਮੁਕਾਇਆ ਗਿਆ, ਪੰਦਰ੍ਹਾਂ ਦਿਨਾਂ ਵਿਚ । 
ਅਗਲੇ ਦਿਨ ਭਾਦਰੋ” ਸੁਦੀ ੧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ 
'ਆਦਿ ਬੀੜ` ਦਾ ਪਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ । 
ਬਾਬਾ ਬੁੱਢਾ ਜੀ ਗ੍ਰੰਥੀ ਬਣਾਏ । ਉਸ ਸ਼ੁਭ ਦਿਹਾੜੇ ਦੀ ਯਾਦ ਅਜ ਤਕ 
ਸ੍ਰੀ ਦਰਬਾਰ ਸਾਹਿਬਵਿਚ ਮਨਾਈ ਜਾਂਦੀ ਹੈ । ਭਾਂਦਰੋ” ਸੁਦੀ ੧ ਹਰ 
ਸਾਲ ਬੜਾ.ਉਤਸ਼ਾਹ ਕੀਤਾ ਜਾਂਦਾ ਹੈ । ਤਾ 


੫੬ - 


ਤੱ ਨ 


ਸਿੱਖ ਇਤਿਹਾਸ ਨੌ ਉੱਘੜ ਕੇ ਇਹ ਨਹੀ ਦੱਸਿਆ ਕਿ 
'ਆਦਿ ਬੀੜ' ਦੀ ਸਾਰੀ ਬਾਣੀ ਭਾਈ ਗੁਰਦਾਸ ਜੀ ਨੇ ਕਿਤਨੇ ਚਿਰ 
ਵਿਚ ਲਿਬੀ । ਪਰ 'ਬੀੜ” ਦੇ ਆਕਾਰ ਨੂੰ ਵੇਖ ਕੋ ਇਹ ਅਨੁਮਾਨ 
ਲਾਇਆ ਜਾ ਸਕਦਾ ਹੈ ਕਿ ਭਾਈ ਸਾਹਿਬ ਨੇ ਲਿਖਣ ਦੀ ਇਹ ਮਿਹਨਤ 
ਡੇਢ ਕੁ ਸਾਲ ਕੀਤੀ ਹੋਵੇਗੀ । 


ਭਾਈ ਬੋਨੋ ਵਾਲੀ ਬੀੜ- 


ਗੁਰੂ ਨਾਨਕ ਦੇਵ ਜੀ ਤੱ ਲੈ ਕੇ ਗੁਰੂ ਅਰਜਨ ਸਾਹਿਬ ਤਕ 
ਹਰੇਕ ਗੁਰ-ਵਿਅਕਤੀ ਗੁਰਮਤਿ ਦਾ ਪਰਚਾਰ ਗੁਰਬਾਣੀ ਦੀ ਰਾਹੀ” ਹੀ 
ਕਰਦੇ ਰਹੇ । ਹੋਰ ਕੌਈ ਤਰੀਕਾ ਹੋ ਹੀ ਨਹੀ” ਸਕਦਾ ਸੀ । ਦੂਰ ਦੂਰ 
ਇਲਾਕਿਆਂ ਵਿਚ ਜਿਹੜੀਆਂ ''ਮੰਜੀਆਂ __ਥਾਪੀਆਂ ਗਈਆਂ, ਜਿਹੜੇ 
'ਮਸੈਦ' ਭੇਜੇ ਗਏ, ਉਹ ਭੀ ਛੋਟੇ ਮੌਟੋ ਗੁਟਕੇ ਪੋਥੀਆਂ ਲਿਖ ਕੇ ਆਪਣੇ 
ਨਾਲ ਲੈ ਜਾਂਦੇ ਸਨ । ਉਹ ਸਮਾ _ਛਾਪੇ-ਖ਼ਾਨਿਆਂ ਦਾ ਅਜੇ ਹੈ ਹੀ ਨਹੀ" 
ਸੀ । ਹੱਥੀ ਹੀ ਉਤਾਰੇ ਕਰਨੇ ਹੁੰਦੇ ਸਨ । ਉਸ ਵੈਲੇਂ ਦੀਆਂ ਲਿਖੀਆਂ 
ਪੋਥੀਆਂ ਦੂਰ ਦੂਰ ਤਕ ਸਾਰੇ ਭਾਰਤ ਵਿਚ ਅਨੌਕਾਂ _ਸਿਖ-ਘਰਾਣਿਆਂ 


ਵਿਚ ਹੁਣ ਤਕ ਮੌਜੂਦ ਹਨ । 


ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰ-ਵਿਅਕਤੀਆਂ ਦੀ ਬਾਣੀ 
ਅਤੇ ਭਗਤ ਬਾਣੀ ਇਕ 'ਥੀੜ' ਵਿਚ ਇਕੱਠੀ ਲਿਖਾ -ਲਈ । ਇਸ 
ਸਮੁੱਚੀ ਬਾਣੀ ਦਾ ਪਰਚਾਰ _ਦੂਰ-ਦੁਰੇਡੇ ਥਾਈ ਸਾਰੀ ਸਿੱਖ-ਜਨਤਾ 
ਵਿਚ ਤਦੋਂ” ਹੀ ਹੋ ਸਕਦਾ ਸੀ, ਜੇ ਇਸ ਸਾਰੀ 'ਬੀੜ' ਦੇ ਹੌਰ ਉਤਾਰੇ 
ਕੀਤੇ ਜਾਣ । ਭਾਦਰੋ' ਸੁਦੀ ੧ ਨੂੰ 'ਆਦਿ ਬੀੜ __ਦਾ ਪਰਕਾਸ਼ ਸ੍ਰ 
ਹਰਿਮੰਦਰ ਸਾਹਿਬ ਵਿਚ ਕੀਤਾ ਜਾਣਾ ਸੀ । ਪਰਕਾਸ਼ _ਕਰਨ ਤੌ” 
ਪਿਛੋ” ਇਸ ਤੌ ਉਤਾਰਾ ਕੀਤਾ ਜਾਣਾ ਅਸੰਭਵ ਸੀ । ਜਦੋ ਭਾਈ 
ਗੁਰਦਾਸ ਜੀ 'ਆਦਿ ਬੀੜ ਲਿਖ ਰਹੇਂ ਸਨ, ਉਸ ਵੇਲੋਂ ਭੀ ਨਾਲੋਂ- 
ਨਾਲ ਦੂਜਾ ਉਤਾਰਾ ਕਰਨਾ ਔਖੀ ਗੱਲ ਸੀ । ਜਦੋ" ਥੋੜੀ ਕੁ ਬਾਣੀ 

-੫੭ 


ਲਿਖਣੀ ਰਹਿ ਗਈ ਤਾਂ ਗੁਰੂ ਅਰਜਨ ਸਾਹਿਬ ਨੇ ਦੂਜੇ ਉਤਾਰੇ ਵਾਸਤੇ 
ਬਹੁਤੇ ਲਿਖਾਰੀ ਲਾ ਦਿਤੇ । ਉਹਨਾਂ ਦੇ ਕੌਮ ਦੀ ਨਿਗਰਾਨੀ ਵਾਸਤੇ 
ਜ਼ਿਲਾ ਗੁਜਰਾਤ ਦੇ ਪਿੰਡ ਮਾਂਗਟ ਦੇ ਰਹਿਣ ਵਾਲੇ ਸਿੱਖ ਭਾਈ ਬੰਨੋ 
ਦੀ ਸੇਵਾ ਲਾਈ ਸੀ । _ਸਿੱਖ-ਇਤਿਹਾਸ ਉਹਨਾਂ ਲਿਖਾਰੀਆਂ ਦੀ 
ਗਿਣਤੀ ੧੨ ਦਸਦਾ ਹੈ । ਜਿਵੇ ਫਾਰਸੀ ਆਦਿਕ ਦੀਆਂ ਕਿਤਾਬਾਂ 
ਲਿਖਣ ਦੇ ਕੰਮ ਨੂੰ ਅਨੇਕਾਂ ਕਾਤਬਾਂ ਨੇ ਆਪਣੀ ਆਜੀਵਕਾ ਦਾ ਵਸੀਲਾ 
ਬਣਾਇਆ ਹੋਇਆ ਸੀ, ਉਵੇ' ਹੀ ਬਾਣੀ ਦੇ ਸੈਦਰ ਗੁਟਕੇ ਤੋ 
ਪੰਥੀਆਂ ਲਿਖਣ ਦਾ ਕੋਮ ਭੀ ਕਈ ਕਾਤਬ (ਲਿਖਾਰੀ) ਕਰਿਆ ਕਰਦੇ 
ਸਨ । 


ਉਤਾਰਾ ਕਿਵੇ ਹੋਇਆ? 


ਜਦੋ ਭਾਈ ਗੁਰਦਾਸ ਜੀ ਨੇ _'ਆਦਿ ਬੀੜ” ਲਿਖਣੀ ਸ਼ੁਰੂ 
ਕੀਤੀ ਸੀ, ਉਹ ਆਪਣੇ ਸਾਹਮਣੇ ਪਏ ਹਰੇਕ 'ਰਾਗ' ਦੀ ਸਮੁੱਚੀ 
ਬਾਣੀ ਦਾ ਅੰਦਾਜ਼ਾ ਲਾ ਕੇ ਕੋਰੇ ਵਰਕਿਆਂ ਦੀ ਇਕ ` ਥੱਬੀ (ਜੁਜ਼) 
ਸੀਉ” ਲੈਦੇ ਸਨ । ਇਹ ਜਾਂਚ ਲੈਦੇ ਸਨ ਕਿ ਵਰਕੇ ਘਟਣ ਨਾਂ, ਵਧ 
ਜਾਣ ਵਿਚ ਕੋਈ ਹਰਜ ਨਹੀ“। ਇਸ ਤਰ੍ਹਾਂ ਛੌਟੇ ਵੱਡੇ ਆਕਾਰ ਦੀਆਂ 
ਬੱਬੀਆਂ (ਜੁਜ਼ਾਂ) ਬਣਦੀਆਂ ਗਈਆਂ । ਹਰੇਕ ਥੱਬੀ ਦੇ ਅਖ਼ੀਰ ਤੇ 
ਕਈ ਵਰਕੇ ਬਚ ਜਾਂਦੇ ਰਹੇ, ਉਹ ਕੋਰੇ ਹੀ ਛੱਡੇ ਗਏ । ਭਾਈ ਬੰਨੋ ਜੀ 
ਦੀ ਨਿਗਰਾਨੀ ਵਿਚ ਦੂਜਾ ਉਤਾਰਾ ਕਰਾਣ ਲਈ ਸਤਿਗੁਰੂ ਜੀ ਨੌ ਉਹ 
'ਥੱਬੀਆਂ ਉਹਨਾਂ ੧੨ ਕਾਤਬਾਂ ਵਿਚ ਵੰਡ ਦਿਤੀਆਂ । ਜਿਹੜਾ ਕੌਮ ਭਾਈ 
ਗੁਰਦਾਸ ਜੀ ਨੇ ਡੇਢ ਸਾਲ- ਵਿਚ ਕੀਤਾ, ਇਹ ਬਾਰ੍ਹਾਂ ਕਾਤਬ ਰਲ 
ਕੇ ਡੇਢ ਮਹੀਨੇ ਵਿਚ ਮੁਕਾ ਸਕੇ । ਰ੍ 


ਭਾਈ ਬੈਠੋ ਦੀ ਨਿਗਰਾਨੀ ਕਿਉ”? 


ਭਾਈ ਗੁਰਦਾਸ ਜੀ ਅਜੇ ਆਦਿ ਬੀੜ' ਦਾ ਅਖ਼ੀਰਲਾ ਹਿੱਸਾਂ 
`ਅਦ 


੧" 


ਲਿਖ ਰਹੇ ਸਨ । ਫਿਰ ਉਹਨਾਂ ਤਤਕਰਾ ਭੀ ਲਿਖਣਾ ਸੀ । ਨਵੇ" 
ਲਾਏ ੧੨ ਕਾਤਬਾਂ ਦੀ ਨਿਗਰਾਨੀ ਉਹਨਾਂ ਦੇ ਜ਼ਿਮੋਂ ਨਹੀਂ ਲੱਗ 
ਸਕਦੀ ਸੀ । ਮਾਂਗਟ ਵਾਲੋਂ ਭਾਈ ਬੈਠੋ ਜੀ ਨੂੰ ਇਹ ਕੌਮ ਸੰਪਿਆ 
ਗਿਆ1 


ਖਾਰੀ ਬੀੜ- 


ਜਿਸ ਕਸਬੇ ਦਾ ਨਾਮ ਅੱਜ ਕਲ੍ਹ ਮਾਂਗਟ ਹੈ, 'ਉਸ ਦਾ ਪਹਿਲਾ 
ਨਾਮ 'ਖ਼ਾਰਾ' ਸੀ । ਬੜੇ ਨੇੜੇ ਦੇ ਸਮੇ ਤਕ 'ਖਾਰਾ ਨਾਮ ਹੀ ਪ੍ਰਸਿਧ 
ਸੀ । ਇਥੋ` ਦੀ ਸੰਗਤ ਦਾ ਨਾਮ 'ਖਾਰੇ ਦੀ ਸੈਗਤ' ਸੀ । ਭਾਈ ਬੈਨੋ 
ਜੀ ਦੀ ਸੰਤਾਨ ਵਿਚ ਕਈ ਸੱਜਣਾਂ ਪਾਸ ਗੁਰੂ ਸਾਹਿਬਾਨ ਦੇ ਹੁਕਮਨ'ਮੋ 
ਹੁਣ ਤਕ ਮੌਜੂਦ ਹਨ । ਉਹਨਾਂ ਵਿਚ ਉਥੋ" ਦੀ ਸੈਗਤ ਨੂੰ 'ਖਾਰੇ ਦੀ 
ਸੁੰਗਤ' ਲਫ਼ਜ਼ਾਂ ਨਾਲ ਹੀ ਸੰਬੋਧਨ ਕੀਤਾ ਹੋਇਆ ਹੈ । ਸਹਿਜੇ ਸਹਿਜੇ 
ਨਾਮ 'ਖਾਰਾ ਮਾਂਗਟ' ਪੈ ਗਿਆਂ । ਫਿਰ ਨਿਰਾ 'ਮਾਂਗਟ` ਰਹਿ` ਗਿਆ । 
ਅਸਲ ਗੱਲ ਇਹ ਸੀ ਕਿ ਉਥੋਂ ਦੇ ਜੱਟਾਂ ਦੀ ਗੌਤ ਦਾ ਨਾਮ 'ਖਾਰਾ 
ਪਰਸਿੱਧ ਹੋ ਚੁਕਿਆ ਹੋਇਆ ਸੀ, ਉਥੋਂ“ ਹੀ ਕਸਬੇ ਦਾ ਨਾਮ 'ਖਾਰਾ 
ਪਿਆ ਸੀ। 'ਖਾਰਾ-ਮਾਂਗਟ` ਦੇ ਰਹਿਣ ਵਾਲੇ ਭਾਈ ਬੰਨੋ ਦੀ ਨਿਗਰਾਨੀ 
ਵਿਚ ਦੂਜਾ ਉਤਾਰਾ ਹੋਇਆ ਸੀ, ਉਸ 'ਬੀੜ ਦਾ ਨਾਂਮ ਭੀ, 'ਖਾਰੇ ਦੀ 
ਬੀੜ' ਪੈ ਗਿਆ ਸੀ; ਫਿਰ ਸਹਿਜੇ ਸਹਿਜੇ 'ਖਾਰੀ ਬੀੜ] ਹੋ ਗਿਆ । 

ਅਸੀ ਵੇਖ ਆਏ ਹਾਂ ਕਿ ਆਦਿ ਬੀੜ` ਦੀ ਸਾਰੀ ਲਿਖਾਈ 
ਭਾਦਰੋ” ਵਦੀ ੧ ਨੂੰ ਮੁੱਕ ਕੇ ਉਸ ਦਾ ਪਰਕਾਸ਼ ਭਾਦਰੋ” ਸੁਦੀ ੧ ਨੂੰ ਸ੍ਰੀ 
ਹਰਿਮੰਦਰ ਸਾਹਿਬ ਵਿਚ ਹੋ ਗਿਆ ਸੀ । ਭਾਈ ਬੰਨੋ ਦੀ ਨਿਗਰਾਨੀ ਵਿਚ 
ਲਿਖਾਈ ਗਈ ਬੀੜ ਵਾਲਾ ਉਤਾਰਾ ਅੱਸ਼ੂ ਵਦੀ ੧ ਨੂੰ ਖ਼ਤਮ ਹੋਇਆ 
ਸੀ, ਅਤੇ ਫਿਰ ਉਸ ਦਾ ਤਤਕਰਾ ਲਿਖਿਆ ਗਿਆ ਸੀ । ਇਹ ਤਰੀਕ 
ਉਸ 'ਬੀੜ' ਦੋ ਸ਼ੁਰੂ ਵਿਚ ਲਿਖੀ ਹੋਈ ਹੈ । 


`ਨੂੰ ਜੀ, ਬੀ, ਸਿੰਘ ਦੀ ਪੁਸਤਕ 'ਪ੍ਰਾਚੀਨ ਬੀੜਾਂ ।-_ 
੫੯ 


ਹੋਰ ਉਤਾਰੇ- 

ਭਾਈ ਬੋਨੋ ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ 
ਇਹ 'ਬੀੜ ਆਪਣੇ ਪਿੰਡ ਮਾਂਗਟ (ਜ਼ਿਲਾ ਗੁਜਰਾਤ) ਲੈ ਗਿਆ । 
ਜਿਵੇ' ਪਹਿਲਾਂ ਬਾਣੀ ਦੇ ਗੁਟਕੇ ਤੋ ਪੋਥੀਆਂ ਸਤਿਗੁਰੂ ਜੀ ਦੀ ਹਦਾਇਤ 
ਅਨੁਸਾਰ ਉਤਾਰਾ ਕੀਤੇ ਜਾਂਦੇ ਸਨ, ਅਤੇ ਮਸੰਦ ਉਹਨਾਂ ਦੀ ਰਾਹੀ” 
ਦੂਰ-ਦ੍ਰੇਡੇ ਇਲਾਕਿਆਂ ਵਿਚ ਗੁਰਮਤਿ ਦਾ ਪਰਚਾਰ ਕਰਦੇ ਸਨ, ਹੁਣ 
ਇਸ ਗੱਲ ਵਲ ਭੀ ਧਿਆਨ ਦਿੱਤਾ ਗਿਆ ਕਿ ਸਾਰੀ 'ਬੀੜ' ਦੋ 
ਉਤਾਰੇ ਭੀ ਕੀਤੇ ਜਾਣ । ਪਰ ਸਾਰੀ ਬੀੜ ਦਾ ਉਤਾਰਾ ਬਹੁਤ ਲੰਮਾ 
ਵਕਤ ਮੰਗਦਾ ਸੀ । ਫਿਰ ਭੀ ਚ੍ਰੰਕਿ ਗੁਰਮੁਖੀ ਲਿਖਣ ਵਾਲੇਂ ਕਾਤਬ 
ਬਥੇਰੇ ਬਣ ਚੁਕੇ ਸਨ, ਸਿੱਖ ਕੌਮ ਦੀ ਦਿਲ-ਚਸਪੀ ਇਸ ਪਾਸੇ ਦਿਨੌ- 
ਦਿਨ ਵਧਦੀ ਗਈ । ਮਾਂਗਟ ਤੋ" ਪਿਛੋ” ਹੋਰ ਪਹਿਲੇ ਉਤਾਰੇ ਮਾਂਗਟ 
ਦੇ ਇਲਾਕੇ ਵਿਚ ਹੀ ਹੋ ਸਕਦੇ ਸਨ । ਗੁਰੂ ਅਰਜਨ ਦੌਵ ਜੀ ਦੀ 
ਹਯਾਤੀ ਵਿਚ ਹੀ ਮਾਂਗਟ ਤੋ“ ਹੋਰ ਉਤਾਰੇ ਹੋਣੇ ਸ਼ੁਰੂ .ਹੋ ਗਏ । 
ਬੋਹਤ (ਤਸੀਲ ਫਾਲੀਆਂ), ਪਿੰਡੀ ਲਾਲਾ, ਅਤੇ ਵਾਸੂ--ਇਹ ਕਸਬੇ 
ਜ਼ਿਲਾ ਗੁਜਰਾਤ ਵਿਚ ਹਨ । ਪਹਿਲੇ ਉਤਾਰੇ ਇਹਨਾਂ ਕਸਬਿਆਂ 
ਵਿਚ ਹੀ ਰਖੋਂ ਗਏ । 


ਫ਼ਾਲਤੁ ਨਕਲੀ ਬਾਣੀਆਂ- 


ਅੱਜ ਕਲ੍ਹ ਭਾਈ ਬੈਠੋ ਵਾਲੀ ਬੀੜ ਅਤੋਂ ਕੁਝ ਕੁ 
ਬੀੜਾਂ ਦੇ ਅਖ਼ੀਰ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਕੁਝ 


ਵਿਚ ਭੀ ਰਤਾ ਕੁ ਹੱਥ-ਫੋਰੀ ਕੀਤੀ ਮਿਲਦੀ ਹੈ । ਸਿੱਖ-ਧਰਮ ਦੋ 
ਵਿਰੁੱਧ ਇਹ ਇਕ ਲੰਮੀ ਗੋਦ ਦਾ ਨਤੀਜਾ ਹਨ । ਜੋ ਸੱਜਣ ਇਸ ਨੂੰ 
ਸਮਝਣਾ ਚਾਹੁਣ, ਉਹ ਮੇਰੀ ਕਿਤਾਬ ਆਦਿ ਬੀੜ ਬਾਰੇ'' ਪੜ੍ਹਨ । 

੬੦ 


-”੫% 


ਨੰਵਾਂ ਕਾਂਤ 


ਗੁਰੂ ਅਰਜਨ ਸਾਹਿਬ ਦੇ ਵਿਰੋਧੀ- 


ਅਸੀ ਪਿਛੇ ਵੇਖ ਆਏ ਹਾਂ ਕਿ ਜਦੋਂ” ਤੋਂ ਗੋਇੰਦਵਾਲ ਵਿਚ 
ਜਾਤਿ-ਅਭਿਮਾਨੀ ਬ੍ਰਾਹਮਣ ਖੱਤਰੀਆਂ ਅਤੇ ਉਹਨਾਂ ਦੇ ਬਣੇ ਸਾਥੀ- 
ਖੌਜਿਆਂ ਨੇ ਗੁਰੂ ਕੇਂ ਲੰਗਰ ਦੀ ਸਮ-ਦ੍ਰਿਸ਼ਟਤਾ ਤੋ” ਖਿੱਝ ਕੇ 
ਸਿੱਖ-ਧਰਮ ਦੀ ਵਿਰੋਧਤਾ ਸ਼ੁਰੂ ਕੀਤੀ, ਉਹ ਵਿਰੋਧਤਾ ਸਹਿਜੇ ਸਹਿਜੇ 
ਜੜ੍ਹਾਂ ਫੜਦੀ ਗਈ । ਸ਼ਾਹੀ ਦਰਬਾਰ ਦੇ ਕਈ ਕਰਮਚਾਰੀ ਭੀ ਇਸ 
ਵਿਚ ਦਿਲ-ਚਸਪੀ ਲੈਣ ਲੱਗ ਪਏਂ ਸਨ 1 ਅਕਬਰ ਦ' ਮੂੰਹ-ਲੱਗ 
ਬੀਰਬਲ ਤਾਂ ਜਦ ਕਦੇ ਸਬੱਬ ਬਣਦਾ ਸੀ, ਅਕਬਰ ਦੇ ਕੌਨ ਭਰਦਾ 
ਹੀ ਰਹਿੰਦਾ ਸੀ । ਪਰ ਅਕਬਰ ਬੜਾ ਸਿਆਣਾ ਨੀਤੀਵਾਨ ਸੀ, ਉਹ 
ਗੁਰੂ-ਘਰ ਦੇ ਵਿਰੁੱਧ ਸੁਣੀਆਂ ਸ਼ਿਕਾਇਤਾਂ ਨੂੰ ਸਦਾ ਅਣ-ਸੁਣੀਆਂ 
ਕਰਦਾ ਰਿਹਾ । ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਉਸ ਨੇ ਆਪ 
ਜਾ ਕੇ ਵੇਖ ਲਿਆ ਸੀ ਕਿ ਹਰੇਕ ਮੱਤ ਅਤੇ ਸ਼੍ਰੋਣੀ ਦੀ ਮਨੁੱਖਤਾ ਦਾ 
ਸਤਕਾਰ ਕੀਤਾ ਜਾਂਦਾ ਸੀ । ਗੁਰੂ ਅਮਰਦਾਸ ਜੀ ਦੇ ਭੇਜੇ (ਗੁਰੂ) 
ਰਾਮਦਾਸ ਜੀ ਨੂੰ ਉਹ ਪਹਿਲਾਂ ਹੀ ਲਾਹੌਰ ਮਿਲ ਕੇ ਉਹਨਾਂ ਦੇ ਗੁਣਾਂ 
ਅਤੋਂ ਜੀਵਨ ਵਲੋ" ਤਸੱਲੀ ਕਰ ਚੁਕਿਆ ਹੋਇਆ ਸੀ । ਜਦ” ਪੰਜਾਬ 
ਵਿਚ ਤਿੰਨ-ਸਾਲਾ ਕਾਲ ਪਿਆ, ਤੋਂ ਅਕਬਰ ਆਂਗਰੇ ਤੋ` ਲਾਹੌਰ 
ਆ ਗਿਆ, ਉਦੋ“ ਭੀ ਉਹ ਸੁਣ ਵੇਖ ਰਿਹਾ ਸੀ. ਕਿ ਗੁਰੂ ਅਰਜਨ 
ਸਾਹਿਬ ਨੇ ਮਾਝੇ ਦੇ ਪਿੰਡ ਪਿੰਡ ਵਿਚ ਜਾ ਕੇ ਕਾਲ-ਪੀੜਤ ਲੋਕਾਂ ਦੀ 
ਸਹਾਇਤਾ ਤੇਂ ਸਹੀ ਅਗਵਾਈ ਕੀਤੀ ਸੀ । ਜਦੋ” .ਕਾਲ ਦੀ ਪਿੱਛ-ਲੱਗ 
ਮਰੀ ਦੇ ਕਾਰਨ ਮੁਰਦਿਆਂ ਨਾਲ ਲਾਹੌਰ ਦੀਆਂ ਗਲੀਆਂ ਤੋ 

੬੧ 


ਬਾਜ਼ਾਰ ਤਰੱਕ ਉਠੇ ਸਨ, ਉਦੋ” ਦਾ ਭੀ ਅਕਬਰ ਨੂੰ ਪਤਾ ਸੀ ਕਿ ਗੁਰੂ 
ਅਰਜਨ ਦੇਵ ਜੀ ਨੇ ਉਥੇ ਅੱਠ ਮਹੀਨੇ ਰਹਿ ਕੇ ਦੁਖੀ ਬੰਦਿਆਂ ਦਾ ਦੁੱਖ 
ਹੌਲਾ ਕਰਨ ਲਈ ਦਿਨ ਰਾਤ ਇਕ ਕੀਤਾ ਹੋਇਆ ਸੀ । 


੧੫੯੮ ਦੇ ਅਖ਼ੀਰ ਵਿਚ ਪੰਜਾਬ ਤੋ ਆਗਰੇ ਵਲ ਜਾ ਕੋ 
ਅਕਬਰ ਮੁੜ ਪੰਜਾਬ ਨਹੀ ਆਇਆ । ਉਸ ਦੇ ਜੀਉ ਦਿਆਂ ਸਿੱਖ-ਧਰਮ 
ਦੇ ਵਿਰੋਧੀ ਸਿਰ ਨਾ ਚੁੱਕ ਸਕੇ, ਪਰ ਈਰਖਾ ਦੀ ਅੱਗ ਅੰਦਰੋ-ਅੰਦਰ 
ਧੁਖਦੀ ਰਹੀਂ । ਯੁਖਦੀ ਰਹਿਣੀ ਹੈ ਸੀ ਭੀ ਕੁਦਰਤੀ । ਬਾਬਾ ਪ੍ਰਿਥੀ ਚੈਦ 
ਜੀ ਇਸ ਅੱਗ. ਨੂੰ ਧੁਖਦੇ ਰੱਖਣ ਲਈ ਹਰ ਸੋਭਵ ਜਤਨ ਕਰਦੇ 
ਰਹਿੰਦੇ ਸਨ । 


ਪਿਛੋਂ ਵੇਖ ਚੁਕੇ ਹਾਂ ਕਿ ਜਦੋ ਲਾਹੌਰ ਵਿਚ ਕਾਲ ਤੋ ਮਰੀ ਦੇ 
ਕਾਰਨ ਲੋਕ ਬਹੁਤ ਦੁਖੀ ਸਨ, ਈਸਾਈ ਪਾਦਰੀਆਂ ਨੌ ਇਥੋ ਆ ਕੋ 
ਯਤੀਮਖ਼ਾਨੇ ਖੌਲ੍ਹੋ ਸਨ । ਇਹ ਈਸਾਈ ਪਾਦਰੀ ਯੁਰਪ ਦੇ ਮੁਲਕ 
ਪੁਰਤਗਾਲ ਵਿਚੋ ਆਏ ਹੋਏ ਸਨ, ਭਾਰਤ ਦੇ ਪੱਛਮੀ ਸਮੁੰਦਰੀ ਕੰਢੇ 
ਉਤੇ ਗੋਆ ਵਿਚ ਪੁਰਤਗੋਜ਼ਾਂ ਨੇ ਆਪਣੀ ਬਸਤੀ ਕਾਇਮ ਕੀਤੀ 
ਹੋਈ ਸੀ । ਮਿਲ-ਮਿਲਾ ਕੇ ਇਹਨਾਂ ਪਾਦਰੀਆਂ ਨੇ ਅਕਬਰ ਪਾਸੋ” 
ਇਹ ਸ਼ਾਹੀ ਲਿਖਤ ਭੀ ਲੈ ਲਈ ਹੋਈ ਸੀ ਕਿ ਜੋ ਕੋਈ ਮੁਸਲਮਾਨ 
ਦੀਨ ਛੱਡਣਾ ਚਾਹੇ ਤਾਂ ਉਸ਼ ਦੇ ਰਾਹ ਵਿਚ ਕੋਈ_ ਸਰਕਾਰੀ ਰੁਕਾਵਟ 
ਨਾਂ ਹੋਵੇ । ਬ੍ਰਾਹਮਣਾਂ ਦੀ ਜਾਤਿ-ਅਭਿਮਾਨ ਦੀ ਕੁਟਿਲ ਨੀਤੀ ਦੇ 
ਕਾਰਨ ਨੀਵੀ” ਜਾਤਿ ਵਾਲਿਆਂ ਦੇ ਸਾਹਮਣੇ ਜੋ ਇਸਲਾਮ ਦਾ ਸੋਹਣਾ 
ਝਲਕਾਰਾ ਪਹਿਲਾਂ ਵੱਜਾ ਸੀ, ਉਸ ਝਲਕਾਰਾ ਹੁਣ ਤਕ ਮੁਸਲਮਾਨ 
ਹਾਕਮਾਂ ਦੀਆਂ ਬਦ-ਕਾਰੀਆਂ ਤੇ ਅੱਤਿਆਚਾਰਾਂ ਦੇ ਕਾਰਨ ਮੱਠਾ 
ਪੈ ਚੁਕਾ ਸੀ । ਹਿੰਦੂ ਤੋਂ ਮੁਸਲਮਾਨ ਬਣੇ ਕਈ ਬੈਦੇ ਈਸਾਈ ਮੱਤ ਨੂ 
ਪਸੋਦ ਕਰਨ ਲੱਗ ਪਏ ਸਨ 1 ਕਈ ਘਰਾਣੇ ਗੁਰੂ ਘਰ ਵਲ ਭੀ 
ਖਿਚੋਂ ਜਾ ਚੁਕੇ ਸਨ ।: ਕਾਜ਼ੀ ਮੁਲਾਣੋ ਲੌਕਾਂ - ਵਾਸਤੇ ਇਹ ਗੱਲ ਬੜੀ 
ਅਸਹਿ ਸੀ, ਪਰ .ਔਕਬਰ .ਦੀ ਰਾਜਨੀਤੀ ਉਹਨਾਂ .ਦੀ ਪੇਸ਼ ਨਹੀਂ 

੬੨ 


੧" 


ਹ# 


“੧ 
੧ਓ ਸਤਿਗੁਰਪਸਾਦਿ ।। 
ਜੀਵਨ-ਬਿ੍‌੍‌ਤਾਂਤ 


| ਗੁਰੂ ਅਰਜਨ ਦੇਵ ਜੀ 


ਲੇਖਕ 
ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ, 





` ਸਿੰਘ ਬਰਦਰਜ, ਮਾਈ ਸੇਵਾਂ,ਅੰਮ੍ਰਿਤਸਰ 





੨ 


ਜਾਣ ਦੇ'ਦੀ ਸੀ । 

ਜਦੋ" ਅਕਬਰ ਦੀ ਜ਼ਿੰਦਗੀ ਦੇ ਦਿਨ ਮੁੱਕਣ ਤੇ ਆਉਦੇ ਗਏ, 
ਤਾਂ ਦਰਬਾਰੀ ਮੁਸਲਮਾਨ ਅਮੀਰਾਂ ਨੇ ਕਾਜ਼ੀ ਲੌਕਾਂ ਦੀ ਪ੍ਰੇਰਨਾ ਨਾਲ 
ਜਹਾਂਗੀਰ ਦੀ, ਤਖ਼ਤ ਵਾਸਤੇ ਹਿਮਾਇਤ ਇਕ ਇਸ ਸ਼ਰਤ ਉਤੇ ਭੀ 
ਮੰਨੀ ਸੀ ਕਿ ਉਹ ਕਿਸੇ ਮੁਸਲਮਾਨ ਨੂੰ ਦੀਨ ਛਡਣ ਦੀ ਇਜਾਜ਼ਤ ਨਾ 
ਦੋਵੇ । ਸੋ, ਦਿਲੋ" ਜਹਾਂਗੀਰ ਭਾਵੇ' ਕੁਝ ਭੀ ਹੋਵੇ, ਉਸ ਨੇ ਤਖ਼ਤ ਦੀ 
ਖ਼ਾਤਰ ਇਕ ਢੰਗ ਕਾਇਮ ਰਖਣਾ ਸੀ । 
ਚਦੂ- 

ਜ਼ਿਲਾ ਗੁਰਦਾਸਪੁਰ ਦੇ ਪਿੰਡ ਰੁਹੇਲੇਂ ਦਾ ਰਹਿਣ ਵਾਲਾ ਚੌਦੂ 
ਲਾਲ ਖੱਤ੍ਰੀ ਕਿਸਮਤ ਦਾ ਚੁਕਿਆ ਹੋਇਆ ਸਹਿਜੇ ਸਹਿਜੇ _ਲਾਹੌਰ 
ਸਰਕਾਰੀ ਮੁਲਾਜ਼ਮਤ ਵਿਚ ਜਾ ਅੱਪੜਿਆ । ਮੁਸਲਮ ਰਾਂਜ ਦੀ 
ਲੰਮੀ ਗ਼ੁਲਾਮੀ ਵਿਚ ਦਬੇ ਹੋਏ ਹਿੰਦੂ-ਸਮਾਜ ਨੇ ਆਪਣੀਆਂ ਧੀਆਂ 
ਦੀ ਕਿਸਮਤ ਦੀ ਵਾਗ-ਡੋਰ ਬ੍ਰਾਹਮਣਾਂ ਤੇ ਨਾਈਆਂ`ਦੇ ਹੱਥ ਦੇ `ਰਖੀ 
ਸੀ । ਚੰਦੂ ਨੇ ਆਪਣੀ ਧੀ ਦਾ ਸਾਕ ਲੱਭਣ ਲਈ ਲਾਗੀ ਭੇਜੇ । 
ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਲਾਗੀ ਅੰਮ੍ਰਿਤਸਰ 'ਆ ਕੋ” 
ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ (ਗੁਰੂ) ਹਰਿਗੋਬਿੰਦ ਸਾਹਿਬ 
ਨੂੰ ਯੋਗ ਵਰ ਜਾਣ ਕੇ ਪਸੈਦ ਕਰ ਗਏ । ਚੰਦੂ ਨੂੰ ਇਹ ਜੋੜ ਪਸੰਦ ਨਾ 
ਆਇਆ । ਉਸ ਨੇ ਅਹੈਕਾਰ ਵਿਚ ਆ- ਕੇ ਆਪਣੇ ਆਪ ਨੂੰ ਚੁਬਾਰਾ: 
ਅਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ` ਨੂੰ ਮੋਰੀ ਆਖਿਆ 4 ਫਿਰ 
ਭੀ ਚੰਦੂ ਨੇ ਲਾਗੀਆਂ ਦੀ ਟੁੱਕੀ ਹੋਈ ਗੱਲ. ਪਰਵਾਨ ਕਰ ਲਈ, 
ਕਿਉਕਿ ਉਸ ਨੂੰ ਇਹ ਭੀ ਲਾਲਚ ਸੀ ਕਿ ਗੁਰੂ-ਘਰ ਵਿਚ ਧੀ ਨੂੰ 
ਧਨ ਦੀ ਥੁੜ ਨਹੀਂ' ਹੋਵੇਗੀ ਅਤੇਂ ਸਿੱਖਾਂ ਦੀ ਮਾਂ ਅਖਵਾਏਗੀ । ਦੂਜੇ 
ਪਾਸੇ, ਜਿਸ ਅਹੌਕਾਰੀ ਨੇ ਗੁਰੂ ਘਰ ਨੂੰ ਕੌਗਾਲ ਫ਼ਕੀਰਾਂ ਦਾ ਘਰ 
ਆਖ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਭਾਰੀ ਨਿਰਾਦਰੀ ਕੀਤੀ ਸੀ, 

੬੩ 


ਉਸ ਨਾਲ ਸਾਂਝ ਪਾਣੀ ਗੁਰੂ ਅਰਜਨ ਸਾਹਿਬ ਨੇ ਪਰਵਾਨ ਨਾ 
ਕੀਤੀ । ਇਸ ਤਰ੍ਹਾਂ ਆਪਣੀ ਹੀ ਮੰਦ ਕਰਤੂਤ ਦਾ ਫਿਟਕਾਰਿਆ ਹੋਇਆ 
ਚੰਦੂ ਸਤਿਗੁਰੂ ਜੀ ਦਾ ਦਿਲ” ਵੈਰੀ ਬਣ ਗਿਆਂ । ਉਸ ਨੇ ਹੌਰ ਭੀ ਕਈ 
ਸਰਕਾਰੀ ਕਰਮਚਾਰੀਆਂ ਦੇ ਦਿਲ ਵਿਚ ਗੁਰੂ ਸਾਹਿਬ ਦੇ ਵਿਰੁੱਧ ਜ਼ਹਿਰ 
ਭਰ ਦਿਤੀ । 


ਜਹਾਂਗੀਰ ਦਾ ਤਖ਼ਤ ਉਤੇ ਬੈਠਣਾ-- 


[04 


੧੭ ਅਕਤੂਬਰ ਸੈਨ ੧੬੦੫ ਨੂੰ ਅਕਬਰ ਆਗਰੇ ਵਿਚ 
ਸਦਾ ਲਈ ਅੱਖਾਂ ਮੈਟ ਗਿਆ । ਉਸ ਦੇ ਥਾਂ ਉਸ ਦਾ ਪੁੱਤਰ ਸਲੀਮ 
ਤਖ਼ਤ ਉਤੇ ਬੈਠਾ, ਜੌ ਜਹਾਂਗੀਰ ਦੇ ਨਾਮ ਨਾਲ ਪਰਸਿੱਧ ਹੋਇਆ । 
ਸਲੀਮ ਨੂੰ ਤਖ਼ਤ ਵਾਸਤੇ ਵਰ੍ਹਿਆਂ-ਬੱਧੀ ਤਰਲੇ ਲੈਣੇ ਪਏ ਸਨ, `ਹੀਲੇਂ 
ਹੱਥ-ਕੰਡੇ ਕਰਨੇ ਪਏ ਸਨ । ਇਹ ੩੦ ਅਗਸਤ ਸੰਨ _੧੫੬੯ ਨ 
ਜੰਮਿਆ ਸੀ । ਇਸ ਦਾ ਪਿਉ ਅਕਬਰ ਸੈਨ ੧੬੦੫ ਵਿਚ ਮਰਿਆ । 
ਸਲੀਮ ਉਸ ਵਕਤ ੩੬ ਸਾਲਾਂ ਦਾ ਹੋ ਚੁਕਿਆ ਸੀ । ਉਸਦੀ 
ਜਵਾਨੀ ਲੰਘੰਦੀ ਜਾ ਰਹੀ ਸੀ, ਉਸ ਨੂੰ ਪਿਉ ਉਤੇ ਗੁੱਸਾ ਆ ਰਿਹਾ 
ਸੀ ਕਿ ਮਰਨ ਵਿਚ ਕਿਉਂ ਨਹੀ` ਆਉੱਦਾ। ਅਕਬਰ ਨੇ ਰਾਜ ਭੀ 
ਤਾਂ ੪੯ ਸਾਲ ਕੀਤਾ ਸੀ । ਸੋ, ਸਲੀਮ ਨੇ ਸੈਨ ੧੬੦੧ ਵਿਚ 
ਬਗ਼ਾਵਤ ਭੀ ਕਰ ਦਿੱਤੀ ਸੀ, ਪਰ ਮੂੰਹ ਦੀ ਖਾਣੀ ਪਈ ਸਾ ਸੁ । 
ਆਖ਼ਰ ਸੈਨ ੧੬੦੪ ਵਿਚ _ਪਿਉਂ ਨਾਲ ਓਪਰੀ ਓਪਰੀ 
ਸੁਲਹ ਕਰ ਲਈਓ ਸੁੰ । ਕਈ ਇਤਿਹਾਸਕਾਰ ਲਿਖਦੇ ਹਨ ਕਿ 
ਤਖ਼ਤ ਦੀ ਖ਼ਾਤਰ ਸਲੀਮ ਨੇ ਆਪਣੇ ਪਿਉ ਅਕਬਰ ਨੂੰ ਇਕ ਵਾਰੀ 
ਜ਼ਹਿਰ ਭੀ ਦਿਵਾ ਦਿਤਾ ਸੀ, _ਪਰ ਸੂਲ ਨਾਲ ਕੁਝ ਚਿਰ _ਬਹੁਤ 
ਤੰਗ ਰਹਿ ਕੇ ਆਖਰ ਅਕਬਰ ਬਚ ਗਿਆ ਸੀ । ਇਕ ਤਾਂ ਸਲੀਮ 
ਦੇ ਬੁਰੇ ਲੇਖਾਂ ਨੂੰ ਪਿਉ ਮਰਨ ਵਿਚ ਨਹੀ ਸੀ ਆਉਦਾ, ਦੂਜੇ ਉਸ 
ਨੂੰ ਇਕ ਹੋਰ ਸਹਿਮ ਪੈ ਗਿਆ 1 ਉਸ ਨੂੰ ਸ਼ੱਕ ਪੈ ਗਿਆ ਕਿ 

੬੪' 


ਹੈ" 


੫ 


੧੭ 


_ ਮਕੇਥਰ ਤਾਂ ਉਸ ਨੂੰ ਤਖ਼ਤ ਤੋਂ ਉੱਜ ਹੀ ਜਬ ਚੋਣ ਦੀਆਂ ਸੋਚਾਂ 


ਸੌਚ ਰਿਹਾ ਹੈ । ਇਹ ਸ਼ੱਕ ਹੈ ਸੀ ਭੀ ਸੱਚਾ । ਸਲੀਮ ਪਰਲ ਦਰਜੇ ਦਾ 
ਸ਼ਰਾਬੀ ਹੋ ਚੁਕਾ ਸੀ। ੧੭ ਸਾਲ ਦੀ ਉਮਰ ਤਕ ਤਾਂ ਉਸ ਨੇ ਸ਼ਰਾਬ ਦੀ 
ਕਦੇ ਇਕ ਬੂਦ ਭੀ ਨਹੀ" ਸੀ ਚੁੱਪੀ ਪਰ ਇਕ ਨੌਕਰ ਦੀ ਪ੍ਰੇਰਨਾ ਤੇ 
ਜਦੋਂ ਇਕ ਵਾਰੀ ਸ਼ਿਕਾਰ ਤੋ“ ਵਾਪਸ ਆ ਕੇਂ ਮੂੰਹ ਲਾ ਬੈਠਾ, ਫਿਰ ਤਾਂ 


ਪਰਾਦ ਤੋ ਦਾਨੀਆਲ ਸ਼ਰਾਬ ਦੇ ਢਰੇ ਚੜ੍ਹ ਕੇ ਹੀ ਛੇੜੀ ਮਰ ਗੁ 
ਸਨ । ਜਦੋ ਉਸ ਨੇ ਸਲੀਮ ਦਾ ਇਹ ਭੈੜਾ ਹਾਲ ਸੁਣਿਆ ਤਾਂ ਉਹ 
ਸਲਾਹਾਂ ਕਰਨ ਲੱਗ ਪਿਆ ਕਿ ਮੇਰੇ ਮਰਨ ਪਿਛੋ ਸਲੀਮ ਦੇ ਥਾਂ 

ਦੇ ਪੁੱਤਰ ਖ਼ੁਸਰੋ ਨੂੰ ਤਖ਼ਤ ਦਿਤਾ ਜਾਏ । ਇਹ ਸੋਆਂ ਸੁਣ ਕੇ 
ਸਲੀਮ ਦੀ ਹਿੱਕ ਉਤੇ ਤਾਂ ਮਾਨ ਸੱਪ ਲੋਟ ਗਿਆ । ਪਰ ਸਤੀਮ 
ਹੈ ਸੀ ਬੜਾ ਹੁਸ਼ਿਆਰ । ਅਕਬਰ ਦੇ ਕਈ ਦਰਬਾਰੀਆਂ ਨਾਲ ਉਸ 
ਨੇ ਰੀਢ-ਤੁੱਪ ਕਰ ਲਈ । ਗੋਆ ਦੇ ਈਸਾਈ ਮੱਤ ਦੇ ਪਾਦਰੀਆਂ ਨੂੰ ` ਭੀ 
ਕਈ ਝੂਠੇ-ਸੱਚੇ ਇਕਰਾਰ ਦੇ ਕੋ ਆਪਣੇਂ ਪੱਖ ਤੇ ਕਰ ਲਇਓਸੁ । ਉਹਨਾਂ 


ਦਿਤੀ । ਸਲੀਮ ਦੇ -ਇਹ ਸਾਰੇ ਉਦਮ ਇਸ ਖ਼ਾਤਰ ਸਨ ਕਿਜੇ 
ਉਸ ਦਾ ਹੱਕ ਖੋਹ ਕੇ ਉਸ ਦੇ ਪੁੱਤਰ ਖ਼ੁਸਰੋ ਨੂੰ ਤਖ਼ਤ ਮਿਲਣ ਲੱਗੇ _ 


੬੫ 


ਤਾਂ ਇਹ ਸਾਰੇ ਸਾਥੀ ਵੇਲੋਂ ਸਿਰ ਕੌਮ ਆ ਸਕਣ । ਖੁਸਰੋ ਦੀ ਖ਼ਾਤਰ 
ਸਲੀਮ ਨੂੰ ਅਕਬਰ ਦੇ ਅਖ਼ੀਰਲੇ ਦਿਨਾਂ ਵਿਚ ਗ੍ਰਿਫ਼ਤਾਰ ਕਰਨ ਦੇ ਹੀਲੋ 
ਭੀ ਕੀਤੇ ਗਏ ਸਨ, ਪਰ ਉਸ ਦੇ ਪੱਖੀ ਦਰਬਾਰੀਆਂ ਨੇ ਵੇਲੇ ਸਿਰ ਖ਼ਬਰ 
ਦੇ ਕੇ ਉਸ ਨੂੰ ਬਚਵਾ ਦਿਤਾ ਸੀ । 


ਇਸ ਸਾਰੀ ਦੌੜ-ਭੱਜ ਦਾ ਸਦਕਾ ਅਕਬਰ ਦੇ ਮਰਨ ਤੋ ਸਲੀਮ 
(ਜਹਾਂਗੀਰ) ਨੂੰ ਤਖ਼ਤ ਮਿਲ ਹੀ ਗਿਆ । ਪਰ ਉਸ ਦੋ ਪੁੱਤਰ ਖ਼ੁਸਰੋ 
ਨੇ ਬਗਾਵਤ ਕਰ ਦਿਤੀ । ਜਹਾਂਗੀਰ ਨੈ ਤਖ਼ਤ ਉਤੋਂ ਬੈਠਦਿਆਂ ਖ਼੍ਸਰੋ 
ਨੂੰ ਆਗਰੇ ਦੋ ਕਿਲ੍ਹੇ ਵਿਚ ਨਜ਼ਰ-ਬੈਦੀ ਜਿਹੀ ਦੀ _ਹਾਲਤ ਵਿਚ 
ਰਖਿਆ ਹੋਇਆ ਸੀ ।। ਖ਼ੁਸਰੋ ਇਹ ਸਭ `ਕੁਝ `ਸਮਝਦਾ _ਸੀ । 
੬ ਅਪਰੈਲ ਸੈਨ ੧੬੦੬ ਨੂੰ ਮੌਕਾ ਪਾ ਕੇ ਉਥੋਂ" ਪੰਜਾਬ ਵਲ ਭੱਜ 
ਨਿਕਲਿਆ । ਸਾਢੇ ਤਿੰਨ ਸੌ ਅਸਵਾਰ ਉਸ ਦੇ ਨਾਲ ਸਨ । ਮਥਰਾ 
ਪਹੁੰਚ ਕੇ ਉਸ ਨੂੰ ਇੱਤੰਨੇ ਹੀ ਮਨ-ਚਲੇ ਹੌਰ ਮਿਲ ਗਏ । ਦਿੱਲੀ 
ਅੱਪੜਨ ਤਕ ਉਸ ਦੇ ਨਾਲੰ ਬਾਰ੍ਹਾਂ ਹਜ਼ਾਰ ਬੰਦਿਆਂ ਦੀ ਭੀੜ ਹੋ ਗਈ । 
ਪੰਜਾਬ ਦੀ ਰਾਜਧਾਨੀ`ਉਤੇ ਕਬਜ਼ਾ _ਜਮਾਣ ਲਈ ਖ਼ੁਸਰੋ ਲਾਹੌਰ 
ਪਹੁੋਚਿਆ, ਪਰ ਉਸ ਦੋ ਪਹੁੰਚਣ ਤੋ" ਦੋ ਦਿਨ ਪਹਿਲਾਂ ਹੀ: ਜਹਾਂਗੀਰ 
ਦੇ ਇਕ ਵਫ਼ਾਦਾਰ ਸਰਦਾਰ ਨੇ ਕਿਲ੍ਹੇ ਉਤ ਕਬਜ਼ਾ ਕਰ ਲਿਆ ਸੀ । 
ਖ਼ੁਸਰੋ ਨੇ ਨੰ ਦਿਨ ਘੇਰਾ `ਘੱਤੀ ਰੱਖਿਆ, ਪਰ ਬਣਿਆ ਕੁਝ ਨਾ । 
ਉਧਰੋ” ਜਹਾਂਗੀਰ ਫ਼ੌਜ ਲੈ ਕੇ ਸਿੱਰ ਤੇ ਆ ਪਹੈਚਿਆ । ਖ਼ੁਸੇਰੋ ਭੱਜ 
ਨਿਕਲਿਆ 1 ਪਰ ਦਰਿਆ ਝਨਾਂ ਉਤੇ ਸੋਧਰੇ ਦੇ ਪਾਸ ਉਥੋ” ਦੇ 
ਚੰਧਰੀ ਦੀ ਰਾਹੀ” ਕੁੰਝ ਸਾਥੀਆਂ ਸਮੇਤ ਫੜਿਆ ਗਿਆ । ਜਹਾਂਗੀਰ 
ਲਾਹੌਰ ਟਿਕਿਆ ਹੋਇਆ ਸੀ। ੧ ਮਈ ਨੂੰ ਖ਼ੁਸਰੋ ਕੈਦੀ_ਦੀ ਹਾਲਤ 
ਵਿਚ ਲਾਹੌਰ ਲਿਆਂਦਾ ਗਿਆਂ1 ਰ੍ 


ਜਿਸ ਜਹਾਂਗੀਰ ਨੇ ਇਤਨਾ ਸਹਿਕ ਸਹਿਕ ਕੇ ਤਖ਼ਤ ਲੱਭਾ 
ਸੀ, ਪੁੱਤਰ ਦੀ ਬਗਾਵਤ ਉਸ ਵਾਸਤੇ ਕੋਈ ਨਿੱਕੀ ਜਿਹੀ ਗੱਲ ਰਣ 
ਸੀ । ਉਸ ਦੇ ਅੰਦਰ ਗੁੱਸੇ ਦੇ ਭਾਂਬੜ ਮੱਚ ਰਹੇ ਸਨ । ਜਿਸ ਵੇ 
੬੬ 


9 


ਖੁਸਰੋ ਨੂੰ ਲਹੌਰ ਅਪੜਾਇਆ ਗਿਆ, ਉਸੇ ਹੀ ਵੇਲੇ ਜਹਾਂਗੀਰ ਨੂੰ 
ਉਸ ਦੇ ਹਿਮਾਇਤੀਆਂ ਨੂੰ ਬੜੇ ਬੜੇ ਤਸੀਹੇ ਦੇ ਕੇ ਸ਼ਹਿਰ ਦੇ ਦਰਵਾ- 
ਜ਼ਿਆਂ ਦੇ ਸਾਹਮਣੇ ਸੂਲੀਆਂ ਉਤੇ _ਲਟਕਵਾ ਦਿਤਾ । ਖ਼ੁਸਰੋ ਦੀ 
ਬਗ਼ਾਵਤ ਦਾ ਫ਼ਾਇਦਾ ਉਠਾ ਕੇ ਲਾਹੌਰ ਦੇ ਦੋ ਤੁਰਨ ਸਿਰ ਬੈਦਿਆਂ 
ਅੰਬਾ ਤੋਂ ਰਾਜੂ ਨੇ ਸ਼ਹਿਰ ਵਿਚੋ" ਕਾਫ਼ੀ ਲੁੱਟ ਮਾਰ ਕਰ ਲਈ ਸੀ । 
ਜਹਾਂਗੀਰ ਨੇ ਇਹਨਾਂ ਦੇ ਜੁਰਮ ਨੂੰ ਕੁਝ ਕੱਸਾ ਮਿਥ ਕੇ ਸਿਰਫ਼ ਇਹਨਾਂ 
ਦੀ ਜਾਨ-ਬਖ਼ਸ਼ੀ_ ਕੀਤੀ ਸੀ, ਜੁਰਮਾਨਾ ਲੈ ਕੇ ਇਹਨਾਂ ਨੂੰ ਛਡ ਦਿਤਾਂ ' 
ਸੀ। ਆਪਣੇ ਅੰਦਰ ਦੀ ਈਰਖਾ ਤਕ ਦੀ ਅੱਗ ਨੰ ਸ਼ਾਂਤ ਕਰਨ ਲਈ 
ਜਹਾਂਗੀਰ ਨੇ ਖ਼ੁਸਰੋ ਦੇ ਸਾਥੀਆਂ ਨੂੰ ਇਕ ਦੇ ਦਿਨਾਂ ਵਿਚ ਹੀ ਤਸੀਹਿਆਂ 
ਨਾਲ ਮਾਰ ਮੁਕਾਇਆਂ 1 

ਜਿਨ੍ਹਾਂ ਸਰਦਾਰਾਂ ਤੋਂ ਰੌਧਰੀਆਂ ਨੇ ਜਹਾਂਗੀਰ ਨਾਲ _ਸਾਥ 
ਨਿਬਾਹਿਆ ਸੀ, ਉਹਨਾਂ ਨੂੰ ਉਸ ਨੇ ਇਨਾਮ ਭੀ ਦਿਤੇ । ਸ਼ੇਖ ਫ਼ਰੀਦ 
ਬੁਖ਼ਾਰੀ ਨੇ ਲਾਹੌਰ ਦਾ ਕਿਲ੍ਹਾ. ਖ਼ੁਸਰੋ ਦੇ ਹਵਾਲੇ ਨਹੀ” ਸੀ ਕੀਤਾ, 
ਜਹਾਂਗੀਰ ਨੇ ਉੱਸ ਨੂੰ ਮੁਰਤਜ਼ਾ ਖ਼ਾਂ ਦਾ ਖ਼ਿਤਾਬ ਦਿਤਾ । ਝਨਾਂ ਤੌ 
ਜੋਹਲਮ ਦੇ ਵਿਚਕਾਰਲੇ ਇਲਾਕੇ ਵਿਚ ਕਈ ਚੌਧਰੀਆਂ ਨੂੰ ਜਗੀਰਾਂ 
ਵੰਡੀਆਂ । 


ਗੁਰੂ ਅਰਜਨ ਸਾਹਿਬ ਦੇ ਵਿਰੋਧੀਆਂ ਦੀ ਸਾਜ਼ਸ਼- 


ਜਿਨ੍ਹਾਂ ਜਾਤਿ-ਅਭਿਮਾਨੀਆਂ ਦੀ ਕਈ ਵਰ੍ਹਿਆਂ ਦੀ ਈਰਖਾ 
ਨੇ ਲਾਹੌਰ ਤੇ ਦਿੱਲੀ ਦੇ ਸ਼ਾਹੀ ਦਰਬਾਰਾਂ ਵਿਚ ਗੁਰੂ ਅਰਜਨ ਸਾਹਿਬ 
ਦੇ ਵਿਰੋਧੀ ਪੈਂਦਾ ਕਰ ਦਿਤੇ ਸਨ, ਉਹਨਾਂ ਨੂੰ ਆਪਣੇ ਦਿਲ ਦੇ ਪੁਰਾਣੇ 
ਸਾੜ ਕੱਢਣ ਦਾ ਹੁਣ ਮੌਕਾ ਮਿਲਿਆ । ਅਕਬਰ ਦੀ ਨਰਮ ਰਾਜਨੀਤੀ 
ਦੇ ਕਾਰਨ ਕਈ ਮੁਸਲਮਾਨ-ਘਰਾਣੇ ਈਸਾਈ _ਬਣ ਚੁਕੇ ਹੋਏ ਸਨ, 
ਕਈ ਘਰਾਣੇ ਸਿੱਖ- ਭੀਂ ਬਣ ਗਏ ਸਨ  ਕਾਜ਼ੀਆਂ ਨੂੰ ਭੀ ਇਹ ਕੰਡਾ 
ਚੁੱਭ ਰਿਹਾ ਸੀ । ਚੰਦੂ ਨੇ ਇਹਨਾਂ ਲੋਕਾਂ ਨੂੰ ਹੋਰ ਚਮਕਾਇਆ । ਸਭ 


੬੭ 


ਨੌ ਰਲ ਕੇ ਗੌਂਦ ਗ੍ਰਦੀ । (ਬਾਬਾ ਪ੍ਰਿਥੀ ਚੰਦ ਜੀ ਦੁ ਦੌਹਾਂਤ ਸੰਨ . 
੧੬੯੫ ਦੇ ਅਖ਼ੀਰ ਵਿਚ ਰੌ ਚੁਕਾ ਸੀ`। ) ਜਹਾਂਗੀਰ ਤੁ ਖ਼ੁਸ਼ਰੋ ਦੁ 


ਆ, ਆਪਣੇ ਵੈਰੀਅ; ਦੀ ਅਲਖ ੨ ਮਈ ਤਕ ਪਹਿਲੇ 
ਦੋ ਦਿਨਾਂ ਵਿਚ ਹੀ ਮੁਕਾ ਚੁੱਕਾ ਸ ( ਉਸ ਨੇ ਇਹ ਵੈਰ ਲਿਆ ਭੀ 
ਅਪ ਸਾਹਮਣੇ ਖਲੋ ਕੇ 1 ਜਦੋ“ ਖੁਸਰੋ ਦੇ ਹਿਮਾਇਤੀਆਂ ਨੂੰ ਖੁਲ੍ਹ 
ਬਜ਼ਾਰਾਂ ਵਿਚ ਤਸੀਹੇ ਦਿਤੇ ਜ ਰਹੇਂ ਸਨ ਤਾਂ ਜਹਾਂਗੀਰ `'ਖ਼ੁਸ 
ਨਾਲ ਲੌ ਕੇ ਘਾਪ ਜਾ ਕੇ ਵੇਖਦਾ ਸੀ, ਹੱਸੰਦਾ ਸੀ, ਤੋਂ ਖ਼ੁਸਰੋ 
ਦੇਣ ਲਈ ਆਖਦਾ ਸ਼ੀ ਕਿ ਆਪਣੇ ਦੇਫਾਦਾਰਾਂ ਦੀ ਸਲ% ਕਬੂਲ 


ਕਰੋ । ਫਿਰ ਭੀ ਗੁਰੂ ਅਰਜਨ ਦੋਵ ਜੀ ਦੁ ਵਿਰੋਧੀਆਂ ਨੇ ਇਹੀ` ਆਖ __ 


ਕੇ ਜਹਾਂਗੀਰ ਦੇ ਕੌਨ ਭਰੇ ਕਿ ਉਹਨਾਂ ਖੁਸਰੋ ਦੇ ਮੱਥੇ ਉਤੇ ਤਿਲਕ 
ਲਾਇਆ ਸੀ. ਉਸ ਨੂੰ ਅਸੀਸ ਦਿਤੀ ਸੀ ਅਤੇ ਰੁਪਏ ਨਾਲ ਭੀ ਮਦਦ 
ਤਤੀ ਸੀ । ਵਿਰੋਧੀ ਜਾਣਦੇ ਸਨ ਕਿ ਇਹ ਇਲਜ਼ਾਮ ਹੀ ਇਕ 
ਹਸ਼ਾ ਕਾਰੀ ਹਥਿਆਰ ਹੈ ਜਿਸ ਦਾ ਵਾਰ ਕਦੇ ਉੱਕ ਨਹੀ” ਸਕਦਾ । 
ਰੀਆਂ ਨੇ ਇਹ ਭੀ ਆਖਿਆ ਕਿ ਗੁਰੂ ਦੀ ਪ੍ਰੇਰਨਾ ਨਾਲ ਕਈ ਮੂਰਖ-. 
ਤਲਮਾਨ ਦੀਨ ਛਡਦੇ ਜਾ ਰਹੇ ਸਨ। ( ਰ 


ਜਹਾਂਗੀਰ ` ਦਿਲੋ“ ਜਾਣਦ। ਸ਼ੀ ਕਿ ਖ਼ੁਸਰੋ ਦੁ ਅਸਲ 
ਮਾਇਤੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਚੁਕੀਅ ਹਨ, ਪਰ ਉਸ ਨੰ 
ਤਰ-ਰਸੂਖ਼ ਵਾਲੇ ਮੁਸਲਮਾਨ ਭਰਦਾਰਾਂ ਨੂੰ ਪਹਿਲਾਂ ਹੀ ਬਚਨ 
ਤਾ ਹੋਇਆ ਸੀ ਕਿ ਸੋ“ ਇਸਲਾਮ ਦੀ ਗਖ੍ੀ ਕਰਾਂਗਾ । ਮਾਏ ਵਿਚ 


ਧਰਮ ਦੇ ਡੂੰਘੇ ਰਸੂਖ਼ ਦੀ ਡੀ ਉਸ ਨੂੰ ਵਾਕਫ਼ੀ ਸੀ । ਸਾਰੇ ਦੇ . 


੨੮ 


ਨ 


ਖ਼ੂਸਰੋ ਦੀ ਹਮਾਇਤ ਕਰਨ ਵਿਚ ਗੁਰੂ ਅਰਜਨ ਸਾਹਿਬ _ਦਾ ਕੋਈ 
ਹੱਥ ਨਹੀਂ” ਹੈ । ਤਾਹੀਏ' ਉਹ ਇਹ ਹੁਕਮ ਦੇ ਕੇ ਆਪ ਸਿੰਧ ਨੂੰ `ਚਲਾ 
ਗਿਆ । ਜਿਵੇ ਉਸ ਨੇ ਆਪਣੇ ਅਸਲ ਵੈਰੀਆਂ ਦੇ ਤਸੀਹੇ ਆਪਣੀ 
ਅੱਧੀ" ਵੇਖੇ ਸਨ ਅਤੇ ਵੇਖ ਵੇਖ ਕੇ ਖ਼ੁਸ਼ ਹੁੰਦਾ ਸੀ, ਗੁਰੂ ਅਰਜਨ 
ਸਾਹਿਬ ਨੂੰ ਦਿਤੇ ਗਏ ਤਸੀਰੇ ਉਸ ਨੇ ਆਪ ਵੇਖਣ ਦੀ ਰਿੰਮਤ 
ਨਹੀਂ ਕੀਤੀ । ਸਗੋ” ਗ੍ਰਿਫ਼ਤਾਰੀ ਦ਼ ਹੁਕਮ ਦੇ ਕੇ ਆਪ ਲਾਰੌਰ ਤੋ 
ਚਲਾ ਹੀ ਗਿਆ ਸੀ । ਮੁਰਤਜ਼ਾ ਖ਼ਾਂ ਨੇ ਸਤਿਗੁਰੂ ਜੀ ਨੂੰ ਆੰਮ੍ਰਿਤਸਰ 
'ਤੋ` ਲਾਹੌਰ -ਮੰਗਾਇਆ, ਗ੍ਰਿਫਤਾਰ ਕਰ ਕੇ ਤਸੀਹੇ ਦੇਣ ਲਈ 


₹' _ ਇਥੇ ਇਹ ਗੱਲ ਚੇਤੇ ਰਖਣ ਵਾਲੀ ਹੈ ਕਿ ਜਦੋ“ ਆਗਰੇ ਤੋ” 
ਹਹਾਂਗੀਰ ਖ਼ੁਸਰੋ ਦਾ ਪਿਛਾ ਕਰ ਕੇ ਲਾਹੌਰ ਨੂੰ ਆ ਰਿਹਾ ਸੀ, ਤਾਂ 


ਉਰ 


ਤਸਤੇਂ ਵਿਚ ਜਿਥੇ ਜਿਥੋਂ ਚੋਜ ਨੂੰ ਖ਼ਬਰ ਮਿਲੀ ਕਿ ਫ਼ਲਾਣੋ ਥਾਂ ਫ਼ਲਾਣੇ 


=ੜ 


ਖ਼ਸ ਨੇ ਖ਼ੁਸਰੋ ਦੀ ਸਹਾਇਤਾ ਕੀਤੀ ਸੀ ਉਥੇ ਉਥੋਂ ਉਸ ਨੇ ਉਹਨਾਂ 
ਭਕਾਂ ਨੂੰ ਸਜ਼ਾਵਾਂ ਦੇ ਦਿਤੀ ਮਾਂ ਸਨ । ਥਾਨੌਸਰ ਦੇ ਸ਼ੈਖ਼ ਨਜ਼ਾਮ ਨੂੰ ਖੁਸਰੋ 
ਤਾਸਤੇ ਰੱਥ ਦੀ. ਦਰਗਾਹ ਵਿਚ ਦੁਆ ਕੀਤੀ ਸੀ । ਜਹਾਂਗੀਰ ਨੇ 
ਨੇਸਰ ਪਹੁੰਚ ਕੇ ਸ਼ੌਖ਼ ਨਜ਼ਾਮ ਨੂੰ ਗੱਦੀ ਤੇ" ਲਾਹ ਦਿਤਾ ਅਤੇ ਮੱਕੇ 
'ਜ ਦਿਤਾ ਸੀ । ਦਿੱਲੀ-ਲਾਰੌਰ ਵਾਲੀ. ਸ਼ਾਹੀ ਸੜਕ ਗੋਇੰਦਵਾਲ ਦੋ 
ਲੋ" ਦੀ ਲੰਘਦੀ ਸੀ । ਜਹਾਂਗੀਰ ਗੋਇੰਦਵਾਲ ਆਕੇ ਠਹਿਰਿਆ 
1 ਸੀ, ਪਰ ਕਿਸੇ ਨੇ ਗੁਫੂ ਅਰਜਨ ਸਾਹਿਬ ਦੋ ਵਿਰੁੱਧ ਖ਼ੁਸਰੋ ਦੀ 
“ਇਤ ਬਾਰੇ ਕੋਈ ਸ਼ਿਕਾਇਤ ਨਹੀ" ਕੀਤੀ । ਕੋਈ ਹਮਾਇਤ 
ਤੀ ਹੀ ਹੁੰਦੀ, ਤਾਂ ਕੋਈ ਸ਼ਿਕਾਇਤ ਭੀ 'ਕਰਦਾ । ਨਾ. ਹੀ ਗੁਰੂ 
`ਤੋਨ ਸਾਹਿਬ _ਉਹਨੀ” ਦਿਨੀ“ ਗੋਇੰਦਵਾਲ .ਵਿਚ _ ਸਨ .। 
ਰੋ ਦੇ ਨਾਲ ਸ਼ਾਮਲ ਹੋਏ ੧੨੩ ਹਜ਼ਾਰ ਸਾਥੀਆਂ ਵਿਚੋਂ" ਬਹੁਤੇ 
੬੬੪ 


ਲੁੱਟ-ਮਾਰ ਦੀ ਆਸ ਤੇ ਸ਼ਾਮਲ ਹੋਏ ਸਨ । ਉਹ ਲੋਕ ਰਾਂਹ ਵਿਚ 
ਲੁੱਟ-ਮਾਰ ਕਰਦੇ ਆਏ । ਖ਼ੁਸਰੋ ਦੇ ਰੋਕੋ ਉਹ ਰੁਕਦੇ ਨਹੀ” ਸਨ, 
ਉਸ ਦੀ ਪੇਸ਼ ਨਹੀਂ" ਸੀ ਜਾਂਦੀ । ਸਿੱਟਾ ਇਹ ਨਿਕਲਿਆ ਕਿ ਜਿਨੀ 
ਰਾਹੀ” ਖ਼ੁਸਰੋ ਲੰਘਿਆ, ਉਹ ਲੁੱਟੇ-ਪੁੱਟੇ ਲੌਕ ਖ਼ੁਸਰੋ ਦੇ ਵਿਰੋਧੀ ਹੈਦੇ 
ਗਏ। ਜਦੋ" ਉਸ ਦੇ ਪਿਛੇ ਪਿੰਛੇ ਜੌਹਾਂਗੀਰ ਉਹਨੀ” ਰਾਹੀ ਲੰਘਿਆ 
ਤਾਂ ਲੁੱਟੋ-ਪੁੱਟੇ ਲੌਕ ਖ਼ੁਸਰੋ ਦੀ ਹਮਾਇੰਤ ਕਰਨ ਵਾਲੇ ਬੈਦਿਆਂ ਦੇ 
ਨਾਮ ਜਹਾਂਗੀਰ ਨੂੰ ਦਸਦੇ ਗਏ ਸਨ । ਰ੍ 


ਤਸੀਹੇ ਤੇ ਸ਼ਹੀਦੀ- 

ਚੈਦੂ ਨੇ ਗੁਰੂ ਅਰਜਨ ਸਾਹਿਬ ਨੂੰ ਸੜਦੇ ਉਬਲਦੇ ਪਾਣੀ 
ਦੀ ਦੇਗ ਵਿਚ ਬਿਠਾਇਆ । ਅਗਲੇ ਦਿਨ ਉਹਨਾਂ ਦੇ ਨੰਗੇ ਪਿੰਡੇ 
ਉਤੇ ਸੜਦੀ ਸੜਦੀ ਤੱਤੀ ਰੇਤ ਪੁਆਈ ਗਈ । ਫਿਰ ਉਹਨਾਂ ਨੂੰ ਲੋਹ 
ਉਤੋਂ ਬਿਠਾ ਕੇ ਹੇਠਾਂ ਅੱਗ ਦਾ ਭਾਂਬੜ ਮਚਾਇਆ ਗਿਆ । ਸਤਿਗੁਰੂ ਜੀ 
ਦਾ ਸਾਰਾ ਪਿੰਡਾ ਇਹਨਾਂ ਤਸੀਹਾਂ ਨਾਲ ਛਾਨਣੀ ਛਾਨਣੀ ਹੋ ਗਿਆ । 
ਰੋਮ ਰੋਮ ਵਿਚੋ ਲਹੂ ਜਾਰੀ ਸੀ । ਇਸ ਹਾਲਤ ਵਿਚ ਉਹਨਾਂ ਨੂੰ ਲੈ 
ਜਾ-ਕੇ ਰਾਵੀ ਦੇ ਠੰਢੇ ਪਾਣੀ ਵਿਚ ਬਿਠਾ ਦਿਤਾ ਗਿਆ । ਜਦੋ" ਆਪ 
ਦੀ ਜੋਤਿ ਇਸ ਅਸਾਰ ਸਰੀਰ ਨੂੰ ਛਡ ਕੇ ਰੱਬੀ ਜੋਤਿ ਵਿਚ ਜਾ ਰਲੀ, 
ਤਾਂ ਆਪ ਦੈ ਸਰੀਰ ਨੂੰ ਰਾਵੀ ਵਿਚ ਹੀ ਰੋੜ੍ਹ ਦਿਤਾ ਗਿਆ । ਉਸ ਦਿਨ 
ਸੰਮਤ ੧੬੬੩ ਦੇ ਹਾੜ ਮਹੀਨ ਦੀ ਪਹਿਲੀ ਤਰੀਕ ਸੀ `। ਚੇਦ੍ਮਾ ਦੇ 


ਹਿਸਾਬ ਜੇਠ ਸੁਦੀ ਚੌਥ ਸੀ, ਭਾਵ, ਮੱਸਿਆ ਤੋ ਪਿਛੋ” ਚੌਥਾ ਦਿਨ 
ਈਸਵੀ ਸੈਨ ੧੬੦੬ ਸੀ, ਮਈ ਦੀ ੩੦ ਤਰੀਕ । ੬ 


ਵਲੀ ਮੀਆਂ ਮੀਰ- 


ਮੀਆਂ ਮੀਰ ਵਰਗੇ ਰੱਬੀ ਆਸ਼ਿਕ ਅਤੇ ਖ਼ਲਕਤ _ਦੇ ਦਰਦ 
ਨਾਲ ਭਲਾ ਗੁਰੂ ਅਰਜਨ ਸਾਹਿਬ ਦੀ ਡ੍ਰੰਘੀ ਸਾਂਝ ਕਿਉ ਨਾ ਬਣਦੀ ? 
੭93 , . ਨ 


ਉਦੇ 


`ਆ 


ਅਸੀ ਇਸ ਸਾਂਝ ਦੀ ਨੇੜ ਤਾਂ ਵੇਖ ਆਏ ਹਾਂ ਕਿ ਸ੍ਰੀ ਹਰਿਮੰਦਰ 
ਸਾਹਿਬ ਦੀ _ਨੀਹ ਸਤਿਗੁਰੂ ਜੀ ਨੇ ਮੀਆਂ ਮੀਰ ਸਾਂਹਿਬ ਦੇ ਹੱਥੋਂ 
ਰਖਵ.ਈ ਸੀ । ਜਦੋ` ਸੋਨ ੧੫੯੭-੯੮ ਵਿਚ ਕਾਲ ਅਤੇ ਮਰੀ ਦੋ 
ਕਾਰਨ ਲਾਹੁਂਰ-ਨਿਵਾਸੀਆਂ ਦੇ ਦੁਖ ਵੰਡਣ ਲਈ ਗੁਰੂ ਅਰਜਨ ਦੇਵ 
ਜੀ ਅੱਠ ਮਹੀਨੇ ਲਾਹੌਰ ਰਹਿ ਕੇ ਘਰ ਘਰ ਪਹੁੰਚ ਕੇ ਲੋੜਵੰਦ ਦੁਖੀਆਂ 
ਦੀ ਹਰ ਕਿਸਮ ਦੀ ਸਹਾਇਤਾ ਕਰਦੇ ਰਹੇ ਸਨ, ਸਤਿਗੁਰੂ ਜੀ ਦੀ 
ਉਹ ਬੇ-ਮਿਸਾਲ ਕੁਰਬਾਨੀ ਮੀਆਂ ਮੀਰ -ਜੀ ਨੇ ਅੱਖੀ ਵੇਖੀ ਸੀ, ਜਿਸ 
ਦਾ ਸਦਕਾ, ਉਹ ਪਹਿਲੀ ਸਾਂਝ ਇਸ਼ਕ-ਪਿਆਰ ਵਿਚ ਬਦਲ ਚੂਕੀ 
ਸੀ । 


੨ 


ਜੇ ਕਿਸੇ ਦੋਸ਼ ਦੀ ਹਕੂਮਤ ਨੇ ਜਨਤਾ ਦੇ ਕਿਸੇ ਅਜਿਹੇ ਆਗੂ 
ਜਾਂ ਮਹਾਂ ਪੁਰਖ ਉਤੇ ਹੱਥ ਪਾਣਾ ਹੋਵੇ, ਜੌ ਹਰਮਨ-ਪਿਆਰਾ ਹੋਵੇ 
ਤਾਂ ਇਹੋਂ ਜਿਹਾ ਤਰੀਕਾ ਵਰਤਿਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਛੇਤੀ 
ਪਤਾ ਨਾ ਮਿਲ ਸਕੇ । ਭੜਕੀ ਹੋਈ ਜਨਤਾ ਤੋ" ਹਾਕਮਾਂ ਨੂੰ ਡਰ ਹੋਣਾ ਹੀ 
ਹੋਇਆ । ਜਹਾਂਗੀਰ,ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਮਾਰਨ 
ਦਾ ਹੁਕਮ ਦੇ ਕੇ ਆਪ ਤਾਂ ਉਸੇ. ਵੇਲੇ ਲਾਹੌਰ ਤੇ” ਸਿੰਧ ਨੂੰ ਚਲਾ 
ਗਿਆ । ਮੁਰਤਜ਼ਾ ਖ਼ਾਂ ਨੇ ਭੀ ਇਸ ਹੁਕਮ ਨੂੰ ਗੁਪਤ ਰਖ `ਕੋ ਹੀ 
ਸਤਿਗੁਰੂ ਜੀ ਨੂੰ ਲਾਹੌਰ ਸੱਦ ਭੇਜਿਆ । ਉੱਜ _ਦੂਰ-ਦਰਸ਼ੀ ਗੁਰੂ 
ਅਰਜਨ ਸਾਹਿਬ ਸਭ ਕੂਝ ਜਾਣ ਚੁਕੇ ਸਨ, ਅਤੇ ਆਪਣੇ ਥਾਂ ਗੁਰੂ 
ਹਰਿਗੋਬਿੰਦ ਸਾਹਿਰ ਨੂੰ _ਗੁਰੂ ਬਾਪ ਕੇ; ਬਾਬਾ ਬੁੱਢਾ ਜੀ; ਭਾਈ 
ਗੁਰਦਾਸ ਜੀ ਆਦਿਕਮੂਖੀ ਸਿੱਖਾਂ ਨੂੰ ਸੰਂਪਣਾ. ਕਰ _ਆਏ 'ਸਨ' । 
ਸ਼ਖ਼ਸੀ ਰਾਜ ਸੀ | ਕਿਤੇ ਕੋਈ ਮੁਕੱਦਮਾ ਤਾਂ ਪੇਸ਼ ਹੋਣਾ ਹੀ ਨਹੀ” ਸੀ । 
ਜੋ ਕੁੱਝ ਬਾਦਸ਼ਾਹ ਹੁਕਮ ਦੇ ਗਿਆ, ਉਸ _ਉਤੇ ਅਮਲ ਕੀਤਾ? ਜਾਣਾ 
ਸੀ, ਜਿਸਦੀ ਤਿਆਰੀ ਆ.ਦਕ ਪਹਿਲਾਂ ਹੀ ਕੀਤੀ ਜਾ. ਚੁਕੀ ਸੀ` । ' 
ਚੰਦੂ ਨੂੰ ਜਾਤੀ ਵੈਰ ਵੀ ਸੀ । ਸਤਿਗੁਰੂ ਜੀ ਦੇ ਲਾਹੌਰ ਅੱਪੜਨ ਦੀ` ਹੀ 


੨ 


ਢਿੱਲ ਸੀ ਕਿ ਤੁਰਤ ਗ੍ਰਿਫ਼ਤਾਰ ਕਰ ਕੇ ਅੰਦਰ-ਖ਼ਾਨੇ ਕਹਿਰ:ਦੋ 
੧ 


<< 


ਤਸੀਹ ਦੱਣੇ ਸ਼ੁਰੂ ਕੀਤੇ ਗਏ । 
ਇਹ ਜ਼ੁਲਮ ਅੱਤਿਆਚਾਰ ਲੁਕਿਆ ਰਹਿਣ ਵਾਲਾ ਤਾਂ ਹੈ 
ਹੀ ਨਹੀ ਸੀ ! ਆੰਮ੍ਰਿਤਸਰ-ਨਿਵਾਸੀਆਂ ਨੂੰ ਤਾਂ ਸਤਿਗੁਰੂ ਜੀ ਦੇ ਉਥੋ' 


ਪਰ ਘਰ ਖ਼ਬਰ ਹੋ ਗਈ । ਅਜੇ ਅੱਠ ਸਾਲ ਭੀ ਨਹੀ” ਹੋਏ ਸਨ, 
ਜਦੋਂ ਕਹਿਰ ਦੇ ਕਾਲ ਤੇ ਮਰ ਦੇ ਦਿਨੀ" ਇਹੀ ਗੁਰੂ-ਪਾਤਿਸ਼ਾਹ 
ਆਪਣੀ, ਆਪਣੇ ਇਕਲੌਤੇ ਪੁੱਤਰ ਅਤੇ ਅਨੌਕਾਂ ਸਿਦਕੀ ਸਿੱਖਾਂ ਦੀ 


ਦਿਨ ਰਾਤ ਇਕ ਕਰਦਾ ਰਿਹਾ ਸੀ੍‌ ! ਸਾਰੇ ਸ਼ਹਿਰ ਵਿਚ ਹਾਹਾਕਾਰ 
ਮੱਚ ਗਿਆ । ਹਾਕਮ ਤਾਂ ਹਕੂਮਤ ਦੇ ਨਸ਼ੇ ਵਿਚ ਸਨ । ਉਹ ਗ਼ਰੀਬ 
ਪਰਜਾ ਦੀ ਕਿਉ“ ਸੁਣਨ ? ਗ਼ਰੀਬਾਂ ਦਾ ਉਥੇ ਇਕੋ ਇਕ ਦਰਦੀ ਸੀ, 
ਵਲੀ ਮੀਆਂ ਮੀਰ । ਉਸ ਨੂੰ ਖ਼ਬਰਾਂ ਭੇਜੀਆਂ । ਪੁਰ ਉਧਰ 
ਵੈਰੀ ਆਪਣਾ ਕੌਮ ਕਰ ਚੁਕੇ ਸਨ । ਉਬਲਦੀ ਦੇਗ ਤੇ ਸੜਦੀ ਰੇਤ 
ਸਤਿਗੁਰੂ ਜੀ ਦੇ ਸੋਹਣੇ ਸਰੀਰੁ ਨੂੰ ਨਿਢਾਲ ਕਰ ਚੁਕੀ ਸੀ । 


``_ ਮੀਆਂ ਮੀਰ ਵਾਹੋ-ਦਾਰੀ ਭੱਜ ਆਇਆ । ਉਸ ਬੁੱਚੜ-ਖ਼ਾਨ 
ਤਕ ਹੌਰ ਤਾਂ ਕਿਸੇ ਦੀ ਪਹੁੰਚ ਹੀ ਨਹੀ” ਹੋ ਸਕਦੀ ਸੀ । ਸਤਿਗੁਰੁ ਜੀ 
ਤੱਤੇ ਹੋਏ ਜ਼ੁਲਮਾਂ ਦਾ ਪਰਤੱਖ ਅਸਰ ਅੱਪੀ ਵੇਖ ਕੇ ਮੀਆਂ ਮੀਰ ਜੀ ਦੇ 
ਅੰਦਰ ਕਾਤੀਆਂ ਚੱਲ ਗਈਆਂ । ਕੋਈ ਵੱਡੇ ਤੋ“ ਵੱਡ; ਹਾਕਮ ਉਹਨਾਂ 
ਦੇ ਸਾਹੋਮਣ ਹੀਲ-ਹੁੱਜਤ ਨਹੀ” ਕਰ ਸਕਦਾ ਸੀ । ਪਰ ਵੈਰੀਆਂ ਨੇ 
“ਭੈ ਕੁਝ ਪਹਿਲਾਂ ਹੀ ਗਿਣ-ਮਿਬੁ ਰਖਿਆ ਸੀ, ਜਿਥੇ ਮੀਆਐੀਰ `ਦੀ ਭੀ 


ਤਰਨ ਤੋ ਹੀ ਹੌਲ ਪੈ ਗਿਆ ਸੀ । ਲਾਹੌਰ ਵਿਚ ਭੀ ਬਿਜਲੀ ਵਾਂਗ `”` 


# 


- ਇਆ, ਨਾਲ ਨਾਲ ਮਾਝੇ ਦੀ ਪੇੱੜ੍ਰ ਜਨਤਾ ਨੂੰ 
ਮਾਨੀ ਅਸਰ ਹੇਠੋ' ਕੱਢਣ ਦੇ ਜਤਨ ਕੀਤੇ । ਜਾਤਿ-ਅਭਿਮਾਨੀ ਬ੍ਰਾਹਮਣਾਂ 
` ਖੱਤ੍ਰੀਆਂ ਅਤੇ ਖੌਜਿਆਂ ਨੇ ਰਲ ਕੇ ਵਾਹ ਲਾਈ ਕਿ ਇਹ ਪ੍ਰਚਾਰ ਦਾ ਸੋਮਾਂ 


ਇਸ ਤਰ੍ਹਾਂ 'ਲਾਹੌਰ ਨਿਵਾਸੀਆਂ ਦੇ ਦਿਲਾਂ ਦਾ ਪਾਤਿਸ਼ਾਹ 
ਉਹਨਾਂ ਦੇ ਆਪਣੇ ਹੀ ਸ਼ਹਿਰ ਵਿਚ ਕੋਹ ਕੌਹ ਕੇ ਸ਼ਹੀਦ ਕੀਤਾ ਗਿਆ । 
ਵੈਰੀਆਂ ਨੇ ਉਹਨਾਂ ਦੇ `ਦਿਲਾਂ ਦੀ ਬਲਦੀ ਅੱਗ ਦੀ ਕੋਈ ਪਰਵਾਹ 
ਨਾਂ ਕੀਤੀ । 


ਥੋੜੀ ਕੁ ਵਿਚਾਰ- 


ਜੋ ਪਾਠਕ ਰਤਾ _ਗਹੁ ਨਾਲ ਸੋਚਣਗੇ ਤਾਂ ਪਰਤੱਖ ਵੇਖ 
ਲੈਣਗੇ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਵੇਲੇ ਤੌ ਹੀ ਜਿਉਂ” ਜਿਉ” 
ਸਦੀਆਂ-ਤਂ-ਲਤਾੜੀ'ਦੇ ਸ਼ੂਦਰ-ਅਖਵਾਂਦੇ ਲੌਕਾਂ ਦੀ _ਹਾਲਤ ਨੂੰ 
ਸਧਾਰਨ ਦੇ ਜਤਨ ਤੇਜ਼ ਕੀਤੇ ਗਏ, ਗੁਰੂ ਨਾਨਕ ਸਾਹਿਬ ਦੀ ਤਾਲੀਮ 
ਦੀ ਵਿਰੋਧਤਾ ਵਧਦੀ ਗਈ 1 ਜਾਤਿ-ਅਭਿਮਾਨੀਆਂ ਨੇ ਗੁਰੂ ਨਾਨਕ 
ਦੋਵ ਜੀ ਨੂੰ ਕੁਰਾਹੀਆ ਆਖਣਾ ਸ਼ੁਰੂ ਕੀਤਾ । ਸਤਿਗੁਰੂ ਜੀ ਨੇ ਰਿਸ਼ਵਤੀ 
ਮੁਸਲਮਾਨ ਹਾਕਮਾਂ, ਉਹਨਾਂ ਦੇ ਸਾਥੀ ਕੁਲ-ਘਾਤੀ ਖੱਤਰੀਆਂ ਅਤੇ 
ਉਹਨਾਂ ਦੇ ਘਰੀ” ਆ ਕੇ ਖੀਰਾਂ ਖਾਣ ਵਾਲੇ ਬ੍ਰਾਹਮਣਾਂ-ਇਹਨਾਂ ਸਭਨਾਂ 
ਦੀਆਂ ਕਾਲੀਆਂ ਕਰਤੂਤਾਂ ਖੁਲ੍ਹਮ-ਖੁਲ੍ਹਾ ਨਸ਼ਰ ਕਰਨੀਆਂ ਸ਼ੁਰੂ ਕਰ 
ਦਿਤੀਆਂ ਸਨ 1 ਸਤਿਗੁਰੂ ਜੀ ਸ਼ੂਦਰ ਹਿੰਦੂਆਂ ਨੂੰ ਮੁਸਲਮਾਨ ਬਣਨ 
ਤੋ ਭੀ ਰੋਕਣ ਲੱਗ ਪਏ ਸਨ । ਇਹਨਾਂ ਹੀ ਪੂਰਨਿਆਂ ਉਤੇ ਤੁਰ ਕੇ 
ਗੁਰੂ ਅੰਗਦ ਸਾਹਿਬ ਨੌ ਲੰਗਰ ਦੀ ਮਰਯਾਦਾ ਹਰ-ਮਨ ਪਿਆਰੀ ਕਰ 
ਦਿਤੀ ਸੀ, ਜਿਸ ਕਰਕੇ ਜਾਤਿ-ਅਭਿਮਾਨੀ ਲੌਕਾਂ ਦੇ ਮੂੰਹ ਪੀਲੇ ਪੈਦੇ 
ਜਾ ਰਹੇ ਸਨ । ਗੁਰੂ ਅਮਰਦਾਸ ਜੀ ਨੇ ਲੰਗਰ ਨੰ _ਹੌਰ ਵਧੀਕ ਚਮਕਾ- 


ਨ 


ਨ ਸਖੀ ਸਰਵਰ ਦੇ ਮੁਸਲ- 


ਬੰਦ ਹੋ ਸਕੇ । ਅਕਬਰ ਤਕ ਸ਼ਿਕਾਇਤ ਲੈ ਕੇ ਅੱਪੜੋ । ਖਡੂਰ ਤੋ” ਬਾਬਾ 
ਦਾਤੂ ਜੀ ਨੂੰ ਚੁੱਕ-ਚੁਕਾ ਕੇ ਗੁਰ-ਗੱਦੀ ਉਤੇ ਬਿਠਾਣ ਲਈ ਲੈ ਆਏ । 
੭੩ 


ਗੁਰੂ ਰਾਮਦਾਜ ਜੀ ਦੇ ਜੋਤੀ ਜੋਤਿ ਸਮਾਣ ਤੇਂ ਬਾਬਾ ਪ੍ਰਿਥੀ ਚੋਦ ਜੀ ਦੀ 
ਵਿਰੋਧਤਾ ਨੂੰ ਹੋਰ ਚਮਕਾਇਓ ਨੇ । ਅਕਬਰ ਦੇ ਮੂੰਹ-ਲਗਦੇ ਦਰਬਾਰੀ 
ਬੀਰਬਲ ਦੀ ਸਹਾਇਤਾ ਨਾਲ ਬਾਬਾ ਪ੍ਰਿਥੀ ਚੰਦ ਜੀ ਦੀ ਰਾਹੀ” 

ਅੰਮ੍ਰਿਤਸਰ ਵਿਚ ਗੁਰੂ ਘਰ ਦੀ ਕਈ ਮਹੀਨੇ ਨਾਕਾਬੰਦੀ ਕਰਾਈ 
ਰਖੀਓ ਨੇ । ਇਹ ਸਭ ਕੁਝ ਕਿਉ” ਕੀਤਾ ਜਾ ਰਿਹਾ ਸੀ ? ਗੁਰੂ 
ਨਾਨਕ ਦੋਵ ਜੀ ਦੀ ਤਾਲੀਮ ਦਾ ਸਦਕਾ ਗ਼ਰੀਬ ਸ਼ੂਦਰ ਲੋਕ ਆਪਣੇ 
ਅੰਦਰ ਮਨੁੱਖਤਾ ਦਾ ਅਹਿਸਾਸ ਪੈਂਦਾ ਹੋਇਆ ਵੇਖ ਕੇ ਬ੍ਰਾਹਮਣ ਦੇ 
ਧਾਰਮਿਕ ਜੂਲੋ ਹੋਠੋ" ਨਿਕਲ ਰਹੇ ਸਨ, ਇਸਲਾਮ ਦੇ ਪਹਿਲੇ ਪਹਿਲੇ 
ਝਲਕਾਰਿਆਂ ਵਲੋ” ਭੀ ਖ਼ਬਰਦਾਰ ਹੋ ਗਏ ਸਨ, ਮੁਸਲਮਾਨ ਬਣਨ 
ਦੇ ਥਾਂ ਉਹ ਗੁਰੂ` ਨਾਨਕ ਪਾਤਿਸ਼ਾਹ ਦੇ #ਡੋ ਹੇਠ` ਆ ਕੇ ਜਾਤਿ- 
ਅਭਿਮਾਨੀਆਂ ਦਾ ਟਾਕਰਾ ਡਟ ਕੇ ਕਰ ਰਹੇ ਸਨ; ਰਿਸ਼ਵਤੀ ਕਰਮ- 
ਚਾਰੀਆਂ ਦੀਆਂ ਕਰਤੂਤਾਂ ਭੀ ਸਮਝ ਰਹੇ ਸਨ । ਗੁਰੂ ਅਰਜਨ ਸਾਹਿਬ 
ਨੇ ਤਾਂ ਗੁਰੂ ਨਾਨਕ ਦੇਵ ਜੀ ਵਾਲਾ ਇਹ ਪਰਚਾਰ ਰੋਜ਼ਾਨਾ ਕੀਰਤਨ 
ਵਾਲੀ ਆਸਾ ਦੀ ਵਾਰ ਵਿਚ _ਦਰਜ ਕਰ ਦਿਤਾ । ਸਿੱਖ ਹਰ 
ਰੌਜ਼ ਸਵੇਰੇ ਪੜ੍ਹਨ ਲੱਗ ੫ਏ : 

ਮਾਣਸ-ਖਾਣੇ ਕਰਹਿ ਨਿਵਾਜ ।: ਛੁਰੀ _ਵਗਾਇਨਿ ਤਿਨ ਗਲਿ ਤਾਗ ॥। 

ਤਿਨ ਘਰਿ ਬ੍ਰਾਹਮਣ ਪੂਰਹਿ ਨਾਦ ॥ ਉਨ੍ਹਾ ਭਿ ਆਵਹਿ ਓਹੀ ਸਾਦ ॥ 

ਕੜੀ ਰਾਸਿ ਕੂੜਾ ਵਾਪਾਰੁ _॥ ਕੂੜ ਬੋਲਿ ਕਰਹਿ _ਆਹਾਰੁ 1 

ਸਰਮ ਧਰਮ _ਕਾ ਡੇਰਾ ਦੂਰਿ ॥ ਨਾਨਕ ਕੂੜ ਰਹਿਆ ਭਰਪੂਰਿ ।। 
ਆਖ਼ਰ ਇਹਨਾਂ ਲੋਕਾਂ ਦਾ ਦਾਅ ਲੱਗ ਗਿਆ । ਜਹਾਂਗੀਰ ਦੋ ਪੁੱਤਰ ਖ਼ੁਸਰੋ 
ਨੇ ਬਗਾਵਤ ਕੀਤੀ । ਜਿਨ੍ਹਾਂ ਨੂੰ ਗੁਰੂ ਨਾਨਕ ਜੀ ਦੀ ਤਾਲੀਮ ਚੁੱਭ 
ਰਹੀ ਸੀ, ਉਹਨਾਂ ਨੌ ਜਹਾਂਗੀਰ 5 ਨੂੰ ਭਖਾਇਆ ਕਿ ਗੁਰੂ ਅਰਜਨ' ਸਾਹਿਬ 
ਨੇ ਭੀ ਖ਼ੁਸਰੋ ਦੀ ਸਹਾਇਤਾ ਕੀਤੀ ਸੀ । ਸੋ, ਸਦੀਆਂ ਤੋਂ' ਪੈਰਾਂ ਹੇਠ 
ਲਤਾੜੀ”ਦੇ ਗ਼ਰੀਬਾਂ ਦੀ ਬਾਂਹ ਫੜਨ ਕਰਕੇ ਗੁਰੂ ਅਰਜਨ ਦੇਵ ਜੀ ਨੇ 
ਜ਼ਾਲਮਾਂ ਦੇ ਦਿਤੇ ਤਸੀਹੇ ਤਿੰਨ ਚਾਰ _ਦਿਨ ਸਹਾਰ ਕੇ ੩੦ ਮਈ 
ਸੋਨ ੧੬੦੬ ਨੂੰ ਸ਼ਹੀਦੀ ਪਾਈ । 

੭੪ 


ਤੋ 


੫ 


ਮਾ 


ਸ਼ਹੀਦੀ ਬਾਰੇ ਗਵਾਹੀਆਂ- 


(ਓ) 'ਤੁਜ਼ਕ ਜਹਾਂਗੀਰੀ' ਵਿਚਲੇ ਸ਼ਬਦ ਹੈਠਾਂ_ਹੂੰਬਹੂ _ ਫ਼ਾਰਸੀ 
ਅੱਖਰਾਂ ਵਿਚ ਦੇ ਕੇ ਉਸ ਦਾ ਪੰਜਾਬੀ ਉਲੱਥਾ ਦਿਤਾ 
ਜਾਂਦਾ ਹੈ । 


ਨ) ।£-.2<-ੂੰ 9696 <-੬੭੪੬< 406-29%5 
96625 930==। “62੬. 24 <੨੧ ੦੬੭ [?' (੭ ੧ 
੭ /# (45੭ ੭491 .੩"“ 0 250 < 
42. / ਦੀ 2 ਘਨ 9415 4 <0੭5 ੯5 27 
_(% (੭27 ੪5/£.-2% ੪%7 ਨ ੨99 <ਾੰ 61:12 
ਇਿ =(2% 65 ਗਿ (<੬% =- -੪/2-0 26 
੬ ਕੀ /(#(6674।/22476 <£ 


0997ਉੰ 02 ੬੭੮੨੬ -।%" 6! 14 । 


੭੬੭੭ ੨੭੭ -72/55. ਰਿ ਟੇ, 6." ਇੰ `&-.੬੪$ 

2 5 1904 ੭6 027 222 ਹਾ /2”“ ੬੬੭ 

4279੭ 2 9 106 7-₹( 64 23117 <੭4.2“422' 
2 

ਵਾਉ ਦਿ । 7427 2700%' ,6 01 € 


੮ ਉ 006--6=੫੬- "ਵਟ 44 


੭ / 9 424" (7੭ ਇੱ ! 2 
(2੭ << 2,414 ਊ%੭7੭੫-< ੭ ਜਿਲ 


4 23,513 -ੜਿ -< 9 47 ਹੈ ਵਾਟ 
ਨ ਮਨ ੦5੦ 2 ਹੀ 


੭੫ 


ਦਰ ਗੋਇੰਦਵਾਲ, ਕਿ _ਬਰ ਕਿਨਾਰੇ ਦਰੀਆਏ _ਬਿਆਹ 
ਵਾਕਹਿ ਅਸਤ, ਹਿੰਦੂਏ ਬੂਦ ਅਰਜੁਨ ਨਾਮ, ਦਰ ਲਿਬਾਸੇ ਪੀਰੀ ਵ 
ਸੈਖ਼ੀ । ਚੁਨਾਂਚਿ ਬਿਸੀਆਰੇ ਅਜ਼ ਸਾਦਾ ਲੰਹਾਨੇ ਹਿੰਦੂ, ਬਲਕਿ ਨਾਦਾਨੋ 
_ਸਫ਼ੀਹਾਨੇ ਇਸਲਾਮ ਰਾ, ਮੁਕੈਦੇ ਅਤਵਾਰੋ ਅਉਜ਼ਾਏ. ਖ਼ੁਦ ਸਾਖ਼ਤਹ 
ਕੌਸੇ ਪੀਰੀ ਵ ਵਲਾਇਤ ਰਾ ਬੁਲੰਦ ਆਵਾਜ਼ਹ ਗਗਰਦਾਨੀਦਾ 
ਬੂਦ । ਉਰਾ ਗੁਰੂ ਮੇ-ਗੁਫ਼ਤੰਦ । ਵ ਅਜ਼ ਅਤਰਾਫ਼ੋ ਜਵਾਨਬ ਗੋਲਾਨੌ 
ਗੋਲ ਪ੍ਰਸਤਾਂ ਬ-ਦੂ ਰਜੂਹ ਆਵੁਰਦਹ ਏਤਕਾਦੇ ਤਮਾਮ ਬ ਉ ਇਜ਼ਹਾਰ 
ਮੋ-ਕਰਦੈਦ । 


ਅਜ਼ ਸਿਹ ਚਹਾਰ ਪੁਸ਼ਤ ਉੱ ਈ” ਦੁਕਾਨ ਰਾ ਗਰਮ ਮੋ-ਦਾਸ਼ਤੰਦ । 


ਮੁੱਦਤਹਾ ਬ-ਖ਼ਾਤਰ ਮੇ ਗੁਜ਼ੱਸ਼ਤ ਕਿ ਈ” ਦੁਕਾਨੇ ਬਾਤਲ ਰਾ 
ਬਰ-ਤਰਫ਼ ਬਾਇਦ ਸਾਖ਼ਤ । ਯਾ ਉ ਰਾ ਦਰ ਜਿਰਗਹੇਂ ਅਹਲੇ ਇਸਲਾਮ 
ਦਰ ਬਾਇਦ ਆਵੂਰਦ ।...... ਆ 


ਅਮਰ ਕਰਦਮ ਕਿ ਉਰਾ ਹਾਜ਼ਰ ਸਾਖ਼ਤੰਦ ਵ ਮਸਾਕਨੋ ਮਨਾਜ਼ਲੇ 
ਫ਼ਰਜ਼ਦਾਨੇ ਉ ਰਾ ਬ-ਮੁਰਤਜ਼ਾ ਖ਼ਾਂ ਅਨਾਇਤ ਨਮੂਦਮ । ਵ ਅਸਬਾਬੋ 
ਅਮਵਾਲੋ ਉ ਰਾ ਬ-ਕੈਦੇ ਜ਼ਬਤ ਆਵੁਰਦਹ; ਫ਼ਰਮੂਦਮ ਕਿ ਊ. ਰਾ ਬ- 
ਸਿਆਸਤ ਵ ਬ-ਯਾਸਾ ਰਸਾਨੰਦ । 

ਇਸ ਦਾ ਪੰਜਾਬੀ ਉਲਥਾ ਇਉ ਹੈ : 


ਗੋਇੰਦਵਾਲ ਵਿਚ, ਜਿਹੜਾ ਕਿ ਬਿਆਸ ਦਰਿਆ ਦੇ ਕੌਢੇ 
ਉਤੇ ਹੈ, ਪੀਰਾਂ ਬਜ਼ੁਰਗਾਂ ਦੇ ਵੇਸ ਵਿਚ ਅਰਜਨ ਨਾਮ ਇਕ ਹਿੰਦੂ 
ਸੀ, ਜਿਸ ਨੇ ਬਹੁਤ ਸਾਰੇ ਭੋਲੇ-ਭਾਲੇ ਹਿੰਦੂਆਂ, ਸਗੋ ਮੂਰਖ ਤੇ 
ਬੇ-ਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ-ਬਹਿਤ ਦਾ ਸ਼ਰਧਾਲਹ 
ਬਣ' ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੌਲ ਬਹੁਤ ਉੱਚਾ 
ਵਜਾਇਆ ਹੋਇਆ ਸੀ । ਉਹ ਉਸ ਨੂੰ ਗੁਰੂ ਆਖਦੇ ਸਨ । ਸਭਨਾਂ 
ਤਰਸ਼ਾਂ ਤੋਂ` ਫ਼ਰੇਬੀ ਤੇ ਠੱਗੀ-ਪਸੈਦ ਲੌਕ ਉਸ ਦੇ ਪਾਸ ਆ ਕੇ ਉਸ 

੭੬ 


ਵੀ 


ਉਤੇ ਆਪਣੀ ਪੂਰੀ ਸ਼ਰਧਾ ਪਰਗਟ ਕਰਦੇ ਸਨ 1 ਤਿੰਨ ਚਾਰ ਪੀੜ੍ਹੀਅ 
ਤੋ ਉਹਨਾਂ ਇਹ ਦੁਕਾਨ ਚਲਾਈ ਹੋਈ ਸੀ । 


ਢੋਰ ਸਮੇ' ਤੋ ਮੇਰੇ ਦਿਲ ਵਿਚ ਖ਼ਿਆਲ ਉੱਠ ਰਿਹਾ ਸੀ ਨ 


ਨ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ, ਜਾਂ ਉਸ (ਗੁਰੂ 


`ਚ 


2 


%” 


ਮੁਸਲਮਾਨੀ ਫ਼ਿਰਕੇ ਵਿਚ ਲੈ ਆਉਣਾ ਚਾਹੀਦਾ ਹੈ 1 . 


ਮੈਂ ਹੁਕਮ ਦਿਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ 
ਦੋ ਘਰ-ਘਟ ਤੇ ਬੱਚੇ ਮੁਰਤਜਾ ਖਾਂ ਦੇ ਹਵਾਲੇ ਕਰ ਦਿਤੇ, ਅਤੇ 
ਦਾ ਮਾਲ ਅਸਬਾਬ ਜ਼ਬਤ ਕਰ ਕੇ ਹੁਕਮ ਦਿੱਤਾ ਕਿ `ਉਸ ਨੂੰ 
ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੈਡ ਦੇਣ । ਰ੍ 


ਭੂ 


(ਅ) ਭਾਈ ਰਤਨ ਸਿੰਘ 'ਪ੍ਰਾਚੀਨ ਪੰਥ ੍ਕਾਸ਼' ਸਿ ਹੈ : 
ਕੇ ਗੁਰ ਅਰਜਨ ਦਰਿਆਇ ਨ ਬੌੜਯੋ ? 
ਕੇ ਗੁਰ ਤੇਗ਼ ਬਹਾਦਰ ਸੀਸ ਨ ਤ ੜ੍ਯੋ ? 
ਕੇ ਸਾਹਿਬਜ਼ਾਦੇ ਨਾਹਿ ਮਰਾਏ ਉ 
ਸ਼ੀਰ-ਖੁਰ ਤੋਹਿ ਨਾਹਿ ਕੁਹਾਏ ? 


(੬) ਦਰਿਆ ਰਾਵੀ ਵਿਚ ਡੌਬਣ ਸੈਬੋਧੀ ਮੁਨਸ਼ੀ ਸੋਹਨ ਲਾਲ ਭੀ 
'ਉਮਦਹਤੁਲ-ਤਵਾਰੀਖ਼' ਵਿਚ ਲਿਖਦਾ ਹੈ : 


“ਬਾਅਦ ਅਜ਼ ਜ਼ਹੂਰੇ ਬਾਅਜ਼ੇ ਮੁਕੱਦਮਾਤੇ ਨਾ-ਮੁਲਾਯਮ ਜ਼ਾਤੇ 
ਆਲੀ ਰਾ ਦਰ ਬਹਰੇ ਰਾਵੀ ਅੰਦਾਖ਼ਤੰਦ । 


ਰ ਉਲਬਾ:-ਕੁਝ ਤਸੀਹੇ ਦੇਣ ਪਿਛੋਂ 'ਉਸ ਮਹਾਂ ਪੁਰਖ (ਗੁਰੂ) ਨੂੰ 
ਉਹਨਾਂ ਨੇ ਦਰਿਆ ਰਾਵੀ ਵਿਚ ਸੁੱਟਿਆ। 


ਸਾ 


ਦਸਵਾਂ ਕਾਂਤ 


ਗੁਰੂ ਅਰਜਨ ਸਾਹਿਬ ਦੇ 

ਕੁਝ ਕੁ ਗੁਰ-ਅਸਥਾਨ 

੧. ਜਨਮ-ਅਸਥਾਨ--ਗੋਇੰਦਵਾਲ । 

੨. ਸ੍ਰੀ ਹਰਿਮੰਦਰ ਸਾਹਿਬ--ਅੰਮ੍ਰਿਤਸਰ । ਇਹ ਗੁਰਦੁਆਰਾ ਗੁਰੂ 
ਅਰਜਨ ਸਾਹਿਬ ਨੌ ਆਪ ਬਣਵਾਇਆ ਸੀ । 

੩. ਸ੍ਰੀ ਹਰਿਮੰਦਰ ਸਾਹਿਬ--ਤਰਨ ਤਾਰਨ । ਗੁਰੂ ਅਰਜਨ ਸਾਹਿਬ 
ਨੇ ਇਹ ਗੁਰਦੁਆਰਾ ਆਪ ਬਣਵਾਇਆ ਸੀ । 

੪. ਰੈਗਸਰ--ਕਰਤਾਰਪੁਰ (ਜ਼ਿਲਾ ਜਲੰਧਰ) ਦੁਆਬੇ ਵਿਚ ਇਹ 
ਕੇਂਦਰ ਗੁਰੂ ਅਰਜਨ ਸਾਹਿਬ ਨੇ ਆਪ ਬਣਵਾਇਆ ਸੀ । 

੫. ਗੁਰੂ ਕਾ. ਬਾਗ--ਸਹਸਰਾਂ _(ਤਸੀਲ _ ਅਜਨਾਲਾ ਜ਼ਿਲਾ 
ਅੰਮ੍ਰਿਤਸਰ) । ਸਤਿਗੁਰੂ ਜੀ _ਦੇ ਉਧਰ ਆਗਮਨ _ਦੀ 
ਯਾਦ ਵਿਚ 1 

੬. ਬਾਉਲੀ ਸਾਹਿਬ--ਡੱਬੀ ਬਜ਼ਾਰ, ਲਾਹੌਰ 1 ਗੁਰੂ ਅਰਜਨ 
ਸਾਹਿਬ ਨੌ ਆਪ ਬਣਵਾਇਆ ਸੀ, ਜਦੋ” ਕਾਲ ਤੇ ਮਰੀ ਦੇ 
ਦਿਨਾਂ ਵਿਚ ਸਤਿਗੁਰੂ ਜੀ ਲਾਹੌਰ ਅੱਠ ਮਹੀਨੇ ਰਹੇ ਸਨ । 

੭. ਗੁਰਦੁਆਰਾ ਡੇਹਰਾ ਸਾਹਿਬ ਲਾਹੌਰ । ਕਿਲ੍ਹੇ ਦੇ ਸਾਹਮਣੇ 
ਉਹ ਅਜਬਾਨ ਜਿਥੇ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਦੇ 
ਹੁਕਮ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। 


26 


ਦਾ ਪਦ 


ਗੁਰੂ ਅਰਜਨ ਸਾਹਿਬ ਦੀ ਬਾਣੀ- 


ਗੁਰੂ ਰਾਮਦਾਸ ਜੀ ਵਾਂਗ ਗੁਰੂ ਅਰਜਨ ਸਾਹਿਬ ਨੇ ਭੀ ੩੦ ਚਾਰ 
ਪਿ ਵਿਚ ਬਾਣੀ ਲਿਖੀ, ਜਿਸਦਾ ਵੇਰਵਾ. ਇਉ” ਹੈ : 


੧ 


ਸ਼ਬਦ ਟੇ ੧੩੪੫ 
ਅਸ਼ਟਪਦੀਆਂ - ੬੨ 
ਛੋਤ - ੬੨ 


ਗੁਰੂ ਗ੍ਰੰਥ ਸਾਹਿਬ ਦੀਆਂ ਕੁੱਲ ੨੨ 'ਵਾਰਾਂ' ਵਿਚ ਗੁਰੂ ਅਰਜਨ 
ਸਾਹਿਬ ਦੀਆਂ ੬ 'ਵਾਰਾਂ' ਹੇਠ ਲਿਖੇ ਰਾਂਗਾਂ ਵਿਚ ਦਰਜ ਹਨ-- 
ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ ਅਤੇ ਬਸੈਤ । 
ਇਹਨਾਂ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਹੇਠ ਲਿਖੀਆਂ 
ਉਚੇਚੀਆਂ ਬਾਣੀਆਂ ਵੀ ਲਿਖੀਆਂ-- ਰ 


(੧) ਸਿਰੀ ਰਾਗ ਵਿਚ--ਪਹਰੇ ੧ ਸ਼ਬਦ 
ਕਿ (੨) ਮਾਝ ਵਿਚ--ਬਾਰਹ ਮਾਹਾ ੧੪ ਪਉੜੀਆਂ ` 
--ਦਿਨ ਰੈਣਿ 
(੩) ਗਉੜੀ ਵਿਚ--ਬਾਂਵਨ ਅਖਰੀ ੫੭` ਸਲੌਕ ਅਤੇ ੫੫ 
ਪਉੜੀਆਂ 
-ਸੁਖਮਨੀ ੨੪ ਸਲੋਕ ਅਤੇ ੨੪ 
ਅਸ਼ਟਪਦੀਆਂ 


ਯੰ 


-ਥਿਤੀ 
(੪) ਆਸਾ ਵਿਚ--ਬਿਰਹੜੇ ੩ ਸ਼ਬਦ 
(੫) ਸੂਹੀ ਵਿਚ--ਗੁਣਵੈਤੀ ੧ ਸ਼ਬਦ 
ਕੂ (੬) ਮਾਰੂ ਵਿਚ--ਅੰਜੁਲੀਆਂ 
ਰ -ਸੋਲਹੇ ੧੪ ਸ਼ਬਦ 
= ਰਾਗਾਂ ਦੇ ਮੁੱਕਣ ਤੇ ਹੇਠ-ਲਿਖੀਆਂ ਹੋਰ ਉਚੇਚੀਆਂ ਬਾਣੀਆਂ 
5. ੬ 


੭ 


ਗੁਰੂ ਅਰਜਨ ਸਾਹਿਬ ਦੀਆਂ ਹਨ : 


(੧) ਸਲੋਕ ਸਹਸਕ੍ਰਿਤੀ ਹੀ. 
(੨) ਗਾਥਾ ੨੪ 
(੩) ਫੁਨਹੇ ੨੩ 
(੪) ਚਉਬੋਲੇ ੧੧ 
(੫) ਸਵਯੇ ੯ 

ਸਵਯੇ ਯ੍੧ 


ਇਹਨਾਂ ਤੌ ਇਲਾਵਾ ਸਲੌਕ ਭੀ _ਹਨ, ਜੋ ਵਾਰਾਂ ਦੀਆਂ 
ਪਉੜੀਆਂ ਨਾਲ ਦਰਜ ਹਨ । ਉਹਨਾਂ ਸਾਰੇ ਸਲੋਕਾਂ _ਦੀ ਗਿਣਤੀ 
੨੫੫ ਹੈ । ਇਹਨਾਂ 'ਵਾਰਾਂ' ਤੋ' ਵਧੇ ਹੋਏ ਸਲੌਕਾਂ ਦਾ ਸੰਗ੍ਰਹਿ ਗੁਰੂ 
ਗ੍ਰੰਥ ਸਾਹਿਬ ਦੇ ਅਖ਼ੀਰ ਤੇ ਦਰਜ ਹੈ, ਉਹਨਾਂ ਦੀ ਗਿਣਤੀ ੨੨ ਹੈ । 
ਸਾਰੇ ਰਲਾ ਕੇ ਗੁਰੂ ਅਰਜਨ ਸਾਹਿਬ ਦੇ ੨੭੭ ਸਲੋਕ ਹਨ ! 

ਇਹਨਾਂ ਦੀਆਂ ੬ 'ਵਾਰਾਂ` ਦੀਆਂ ਕੁਲ ੧੧੦ ਪਉੜੀਆਂ ਹਨ 1 
ਨੋਟ :--ਗਉੜੀ ਕੀ ਵਾਰ ਮ: ੪ ਵਿਚ ੫ ਗੁਰੂ ਅਰਜਨ ਸਾਹਿਬ 


ਦੀਆਂ ਪਉੜੀਆਂ, 

ਸਾਰਗ ਕੀ ਵਾਰ ਮ: ੪ ਵਿਚ ੧ ਪਉੜੀ ਗੁਰੂ ਅਰਜਨ 
ਸਾਹਿਬ ਦੀ, 

ਮਲਾਰ ਕੀ ਵਾਰ ਮ; ੧ ਵਿਚ ੧ ਪਉੜੀ ਗੁਰੂ ਅਰਜਨ 
ਸਾਹਿਬ ਦੀ, 


ਕੁਲ ਜੌੜ ਪਉੜੀਆਂ ਦਾ ੧੧੭ 
ਨੌਟ : ਸਲੋਕ ਕਬੀਰ ਜੀ ਵਿਚ ੫ ਸਲੋਕ ਗੁਰੂ ਅਰਜਨ ਸਾਹਿਬ ਦੇ 
- ਸਲੌਕ ਫ਼ਰੀਦ ਜੀ ਵਿਚ ੮ ਸਲੋਕ ਗੁਰੂ ਅਰਜਨ ਸਾਹਿਬ ਦੇ, 
ਕੁਲ ਜੌੜ ਸਲੋਕਾਂ ਦਾ ੨੭੭੨-੫4-੮=੨੯੦ ਸਲੋਕ । 


੮੦ 


ਆ 


& 


ਰਾਂਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਤੋ ਛੰਤਾਂ ਦਾ ਵੇਰਵਾ : 


ਰਾਗ 


(੧) ਸ਼ਿਰੀ ਰਾਂਗ - 


(੨) ਮਾਝ 


ਸ਼ਬਦ 
੩੦ 
੪੩ 

੧੭੨ 

੧੬੩ 
੩੨ 
੩੮ 


੯੪੩ 
੫੮ 
੧੩ 
_ ੩੦ 


_ ਪਦ 
੧੧੯ 
੨੨ 
੬੦ 
੧੦ 


੩੨ 


੧੫ 


ਅਸ਼ਟਪਦੀਆਂ 


4 
੫ 
੧੫ 
ਆ, 
<ਵੇ 


# 4 <& £ 


ਕੇ 
” 
ਆ & 
2 ।%$ 3 
& ਦ 


ਛੱਤ 
5 


ਖੋ 
੧੩ 


੮੧ 


` ਰਾਗ ਸ਼ਬਦ 

(੨੪ )ਭੈਰਉ ੫੭ 

(੨੫) ਬਸੌਤ ੨੧ 

(੨੬) ਸਾਰੰਗ ___ ੧੩੯ 

(੨੭) ਮਲਾਰ ___ ੩੦ 

(੨੮) ਕਾਨੜਾ ੫੦ 

(੨੯) ਕਲਿਆਨ __ ੧੦ 

(੩੦) ਪ੍ਰਭਾਤੀ ੧੫ 

ਜੋੜ ੧੩੪੫ 

ਵਾਰਾਂ ਦੀਆਂ ਪਉੜੀਆਂ ਦਾ ਵੇਰਵਾ : 
ਗਉੜੀ ਰ 
ਗੂਜਰੀ 
ਜੈਤਸਰੀ 
ਰਾਮਕਲੀ 
ਮਾਰੂ 
ਬਸੈਤ 
ਜੌੜ 


ਨੋਟ : ਇਹਨਾਂ ਤੋ ਇਲਾਵਾ: ਗਉੜੀ ਕੀ ਵਾਚ ਮ: ੪ ਵਿਚ` ੫ 


ਰਲ 


& 2 0 


੧੧੦ 


# 


ਪਉੜੀਆਂ, ਸਾਰੈਗ ਕੀ ਵਾਰ ਮ: ੪ .ਵਿਚ ਇਕ ਪਉੜੀ, ਮਲਾਰ ਕੀ. 
ਵਾਰ ਮ: ੧ ਵਿਚ ਇਕ ਪਉੜੀ ਗੁਰੂ ਅਰਜਨ ਸਾਹਿਬ ਦੀਆਂ ਹਨ 1` 


ਕੁੱਲ ਜੋੜ ਪਉੜੀਆਂ ਦਾ - ੧੧੭ ਹੈ । 


੮੨ 


ਵੇ 


॥ 


ਮਜੂਲੋਕਾਂ ਦਾ ਵੇਰਵਾ : 


੧_ ਸਿਰੀ ਰਾਗ ਕੀ ਵਾਰ ਮ: ੪ ਵਿਚ-੧ 
੨. ਗਉੜੀ ਕੀ ਵਾਰ ਮ: ੪ ਵਿਚ ੮੭੫ ਪਉੜੀਆਂ 
੩. ਗਉੜੀ ਕੀ ਵਾਰ ਮ: ੫ ਵਿਚ-੪੨ 
੪. ਗੂਜਰੀ ਕੀ ਵਾਰ ਮ: ੫ ਵਿਚ-੪੨ 
ਪ. ਬਿਹਾਗੜੇ ਕੀ ਵਾਰ ਮ: ੪ ਵਿਚ-੨ 
੬. ਜੈਤਸਰੀ ਕੀ ਵਾਰ ਮ; ੫ ਵਿਚ-8੦ 
੭_ਰਾਮੌਕੌਲੀ ਕੀ ਵਾਰ ਮ: ੫ ਵਿਚ-੪੪ 
੮. ਮਾਰੂ ਕੀ ਵਾਰ ਮ: ੩ ਵਿਚ-੨ 
੯੬. ਮਾਰੂ ਕੀ ਵਾਰ ਮ: ੫ ਵਿਚ--੬੯ 
੧੦. ਸਾਰੰਗ ਕੀ ਵਾਰ ਮ: ੪ ਵਿਚ-੩--੧ ਪਉੜ 
੧੧. ਮਲਾਰ ਕੀ ਵਾਰ ਮੈ: ੩ ਰਿ ਪਉੜੀ 


ਵੀ ਦਰ ਰਾ 
ਲੌਕ ਵਾਰਾਂ ਦੇ ਵਧੀਕ “ ੨. ੨. ਰਾ 
੧੬“... 1 ਜੜ 
ਸਲੋਕ ਕਬੀਰ ਜੀ ਹਦ ਨੰ: ੨੦੯,੨੧੦,੨੧੧,੨੧੪,੨੨੧-. 
੫ ਸਲੌਕ ਗੁਰੂ ਅਰਜਨ ਸਾਂਹਿਬ ਦੇ ਹਨ 1 


ਸਲੋਕ ਫ਼ਰੀਦ ਜੀ ਵਿਚ-ਸਲੌਕ ਨੰ: ੭੫, ੮੨, ੮੩, ੧੦੫, ੧੦੮, 
੧੦੯, ੧੧੦, ੧੧੧-੮ ਸਲੋਕ 


ਗੁਰੂ ਅਰਜਨ ਸਕ ਦੇ ਕੁਲ ਜਲੋਕਾਂ ਦਾਂ ਜੋੜ-੨੭੭੨-੫੨੮ 
-੨੯੦ ਸਲੋਕ 


` ਹਠ ਲਿਖੀਆਂ 'ਵਾਰਾ' ਵਿਚ ਗੁਰੂ ਅਰਜਨ ਸਾਹਿਬ ਦਾ ਕੋਈ ਸਲੰਕ 
ਨਹੀ” ਹੈਂ ਮਾਝ ਕੀ ਵਾਰ, ਆਸਾ ਦੀ ਵਾਰ, ਗ੍ਰਜਰੀ ਕੀ ਵਾਰ ਮੱ: ੩, 
ਵਡਹੈਸ ਕੀ ਵਾਰ, ਸੌਰਠਿ ਕੀ ਵਾਰ, ਸੂਹੀ ਕੀ ਵਾਰ, ਬਿਲਾਵਲ ਕੀ ਵਾਰ, .. 
ਰਾਮਕਲੀ ਕੀ ਵਾਰ ਮ: ੩, ਕਾਨੜੇ ਕੀ ਵਾਰ==੯ ਵਾਰਾਂ । ॥ 
_`. _ਹੋਠ ਲਿਖੀਆਂ 'ਵਾਰਾਂ' ਦੀਆਂ ਨਿਰੀਆਂ ਪਉੜੀਆਂ ਹੀ ਹਨ, ਮਲੌਕ 
ਕੌਈ ਨਹੀਂ--ਬਸੌਤ ਕੀ ਵਾਰ, ਸੱਤੇ ਬਲਵੈਡ ਦੀ ਵਾਰ 1 


੧੧ਵਾਂ ਕਾਂਡ 
ਗੁਰੂ ਅਰਜਨ ਸਾਹਿਬ ਦੀ ਸ਼ਖ਼ਸੀਅਤ 


(੧) ਸਹਿਨ-ਸ਼ੀਲਤਾ- 


ਬੀਰਬਲ ਆਦਿਕ _ਜਾਤਿ-ਅਭਿਮਾਨੀ ਬ੍ਰਾਹਮਣਾਂ ਫੀ ਸ਼ਹਿ 
ਅਤੇ ਨਿੱਜੀ ਈਰਖਾ ਦੇ ਕਾਰਨ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ 
ਸਾਹਿਬ ਉਤੇ ਅਨੋਕਾਂ ਵਧੀਕੀਆਂ ਕੀਤੀਆਂ, ਪਰ ਉਹ ਸਦਾ ਖਿੜੇ- 
ਮੱਥੇ ਜਰਦੇ ਰਹੇ । ਬਾਬਾ ਪ੍ਰਿਥੀ ਚੰਦ ਜੀ ਨੇ ਕਈ ਮਹੀਨੇ ਅੰਮ੍ਰਿਤਸਰ 
ਗੁਰੂ-ਘਰ ਦੀ ਨਾਕਾ-ਬੈਦੀ ਕੀਤੀ ਰੱਖੀ, ਸਤਿਗੁਰੂ ਜੀ ਦੀ ਇਹ ਸਹਿਨ- 
ਸ਼ੀਲਤਾ ਹੀ ਸੀ ਜਿਸ ਦੇ ਅਸਰ ਹੇਠ ਕੋਈ ਸਿੱਖ ਭੀ ਵਿਰੋਧੀਆਂ ਨਾਲ 
ਖਰ੍ਵਾ ਨਾ ਹੋ ਸਕਿਆ । ਜਦੋ” ਗੁਰੂ ਕੇ ਦਰਬਾਰ ਦੀ ਮਾਇਕ 
ਆਮਦਨ ਨਾਖ਼-ਮਾਤ੍ਰ ਹੀ ਰਹਿ ਗਈ, ਅਤੇ ਸੱਤਾ ਬਲਵੰਡ ਰਬਾਬੀ 
ਭੀ ਹੌਛੋ ਰਵੱਈਏ ਤੇ ਆ ਉਤਰੇ ਤਦੋ“ ਭੀ ਗੁਰੂ ਅਰਜਨ ਸਾਹਿਬ ਨੇ 
ਉਸ ਨਿਰਾਦਰੀ ਨੂੰ ਬੜੇ ਠੰਢੇ ਜਿਗਰੇ ਤੇ ਗੈਭੀਰਤਾ ਨਾਲ ਸਹਾਰਿਆ । 
ਉੱਸ ਵੇਲੇ ਸਤਿਗੁਰੂ ਜੀ ਦੀ ਉਮਰ ਅਠਾਰ੍ਹਾਂ ਉੱਠੀ ਸਾਲਾਂ ਦੀ ਹੀ 
ਸੀ । ਇਸ ਉਮਰ ਦੇ ਗੱਭਰੂ ਦਾ ਲਹੂ ਰਤਾ ਕੁ ਭੀ ਹੌਲੇ ਸਲੂਕ ਨਾਲ 
ਜੌਸ਼ ਵਿਚ ਆ ਜਾਂਦਾ ਹੈ । ਪਰ ਰੱਬੀ ਨੂਰ ਗੁਰੂ ਅਰਜਨ ਸਾਹਿਬ ਦਾ 
ਜਿਗਰਾਂ ਸੰਮੁੰਦਰਾਂ ਵਰਗਾ ਸੀ, ਕਦੇ ਭੀ ਮੱਥੇ ਉਤੋਂ ਵੱਟ ਨਾ ਪੈਣ 

ਦਿਤੋ ਨੇ । 
` ਗੁਰੂ ਅਰਜਨ ਸਾਹਿਬ ਦੇ ਇਕੋ ਇਕ ਸਾਹਿਬਜ਼ਾਦ (ਗੁਰੂ) 

੮੪ 


1 





ਹਰਿਗੋਬਿੰਦ ਜੀ ਸਨ । ਇਹਨਾਂ ਦੀ ਬਾਲ ਜਿੰਦ ਉਤੇ ਬਾਬਾ ਪ੍ਰਿਥੀ ਚੋਦ 
ਜੀ ਨੇ ਤਿੰਨ ਵਾਰੀ ਨਿਰਦਈ ਵਾਰ ਕਰਾਏ 1 ਅੰਮ੍ਰਿਤਸਰ ਦੇ ਵਸਨੀਕਾਂ 
ਵਿਚ ਇੱਤਨੀ ਹਾਹਾਂਕਾਰ ਮੱਚੀ ਸੀ ਕਿ ਸ਼ਰਮ ਦੇ ਮਾਂਰੇ ਬਾਬਾ ਪ੍ਰਿਥੀ ਚੋਦ 
ਜੀ ਸ਼ਹਿਰ ਛੱਡ ਕੇ ਆਪਣੇ ਸਹੁਰੇ ਪਿੰਡ ਹੇਹਰੀ' ਚਲੇ ਗੇਏ । ਆਂਦਰਾਂ ਨੂੰ 
ਇਤਨਾ ਨਿਰਦਈ ਹੱਥ ਪਿਆਂ ਭੀ ਕੀ ਮਜਾਲ` ਕਿ ਗੁੰਰੂ ਅਰਜਨ ਸਾਹਿਬ 
ਦੇ ਮੱਥੇ ਤੀਉੜੀ ਪਈ ਰੋਵੇ । ਉਹਨਾਂ ਦੀ ਸੁਰਤ ਤਾੰ 'ਮਾਂਝੰ ਦੇ ਉਹਨਾਂ 
ਵਿਲਕਦੇ ਯਤੀਮ ਬੱਚਿਆਂ ਵਲ ਹੀ ਲੱਗੀ -ਰਹੀ ਸੀ ਜਿਨ੍ਹਾਂ ਦੇ ਮਾਪੇ 


ਉਹਨੀ' ਦਿਨੀ` ਭਿਆਨਕ ਕਾਲ ਦਾ ਸ਼ਿਕਾਰ ਹੁੰਦੇ ਜਾਂ ਰਹੇਂ ਸਨ। 
(੨) ਆਪਾ ਵਾਰਨ ਦਾ ਇਸ਼ਕ- 


ਦੂਜਿਆਂ ਵਾਸਤੇ ਜੀਉਣਾ-ਇਹੀ ਹੈ ਰੱਬੀ ਧਰਮ 1 ਪਰ ਇਹ 
ਕੋਈ ਸੌਖੀ ਖੇਡ ਨਹੀ" । ਆਪਾ ਵਾਰਨ ਤੋਂ" ਬਿਨਾ ਗੌਰਾਂ ਨੂੰ ਆਪਣੇ 
ਬਣਾਇਆ ਨਹੀ” ਜਾ ਸਕਦਾ । ਇਸ ਖੇਡ ਵਿਚ ਗੁਰੂ ਅਰਜਨ 
ਸਾਹਿਬ ਦਾ ਇਸ਼ਕ ਅਖ਼ੀਰਲੀ ਅਵਧੀ ਉਤੋਂ ਅਪੜਿਆ ਹੋਇਆ ਸੀਂ 1 
ਸੈਨ ੧੫੯੫ ਵਿਚ ਪੰਜਾਬ ਵਿਚ ਕਾਲ ਪਿਆ । ਬੜੀ ਭਿਆਨਕ 
ਔੜ ਲੱਗੀ । ਤਿੰਨ ਚਾਰ ਸਾਲ ਦੀ ਔੜ ਨਾਲ ਦੁਨੀਆ ਤ੍ਰਾਹ ਤ੍ਰਾਹ 
ਕਰ ਉੱਠੀ । ਭੁੱਖ-ਮਰਦੇ ਕੌਗਾਲਾਂ ਉੱਤੋਂ, ਉਤੋ` ਮੰਸੰਮੀ ਤਾਪ ਤੇ ਸੀਤਲਾ 
ਨੰ ਆਵਾਰ ਕੀਤੋਂ । ਇਸੇ ਹੀ ਸਾਲ (ਗੁਰੂ) ਹਰਿਗੋਬਿੰਦ ਸ਼ਾਹਿਬ 
ਦਾ ਜਨਮ ਹੋਇਆ ਸੀ । ਇਸ ਬਾਲ-ਜਿੰਦੜੀ ਨੂੰ ਪੰਘੂੜਿਆਂ ਦੀ ਲੌੜ 
ਸੀ । ਪਰ ਵੇਖੋਂ ਇਸ਼ਕ ਖ਼ਲਕਤ ਦੀ ਸੇਵਾ ਕੌਰਨ ਦਾ ! ਭੁੱਖਿਆਂ ਤੇ 
ਰੌਗ-ਗ੍ਰਸਿਆਂ ਨੂੰ ਮੌਤ ਦੇ ਮੂੰਹੋ ਬਚਾਣ ਲਈ ਆਪਣੇ ਜਿੰਗਰ` ਦੇ 
ਟੁਕੜੇ ਇਸ ਕੌਮਲ ਜਿੰਦੜੀ ਨੂੰ ਉਥੇ ਉੱਥੋਂ ਲਈ ਫਿਰਦੇ ਰਹੈ, ਜਿਥੇ 
ਤਾਂਪ ਤੇ ਸੀਤਲਾ ਦੀ ਹੋਣੀ ਦਾ ਰਾਜ ਸੀ । ਸੰਨ ੧੫੯੮ ਵਿਚ ਲਾਹੌਰ 
ਸ਼ਹਿਰੋਂ ਤਾਂ ਸਚਮੁਚੇ ਨੌਰਕ ਬਣਿਆ ਪਿਆ ਸੀ । ਸੁਰਦਿਆਂ ਦੇ ਢੇਰ 


੮੫ 


ਗਲੀਆਂ ਬਜ਼ਾਰਾਂ ਵਿਚ ਲੱਗੇ ਰਹਿੰਦੇ ਸਨ, ਤ੍ਰਕੱਹਾਣ -ਇਤਨੀ ਕਿ 
ਕੌਈ ਮੂੰਹ ਨਹੀ" ਸੀ ਉਧਰ ਕਰ ਸਕਦਾ । ਪਰ ਤੱਕੋ ਮਰਦਾਨਗੀ 
ਗੁਰੂ ਅਰਜਨ ਪਾਤਸ਼ਾਹ ਦੀ । ਗਲੀ ਗਲੀ_ਘਰ ਘਰ ਜਾਕੇ ਮੌਤ 
ਨਾਲ ਘੁਲਦੇਂ ਬੈਦਿਆਂ ਨੂੰ ਹੱਲਾਸ਼ੇਰੀ ਤੇ ਦਵਾ-ਦਾਰੂ ਦੇਦੇ ਰਰੇਂ । 
ਅੱਠ ਮਹੀਨੇ ਉਥੇ ਰਹੇ । ਉਥੇ ਭੀ ਕੋਮਲ ਜਿੰਦੜੀ (ਗੁਰੂ) ਹਰਿਗੋਬਿੰਦ 
ਸਾਹਿਬ ਨਾਲ ਹੀ ਸਨ। ਇਸ ਲੰਬੀ ਕੁਰਬਾਨੀ ਦਾ ਹੀ ਨਤੀਜਾ_ਸੀ 
ਕਿ ਆਖ਼ਰ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਭੀ ਸੀਤਲਾ ਨੋ ਆ 
ਦਬਾਇਆ ਸੀ। _ ਰ ਨ 


ਗੁਰੂ ਅਰਜਨ ਦੋਵੇ ਜੀ ਦੀ ਤਾਲੀਮ 
ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋ ._ 
(ਉ) ਖਾਲਕੁ ਖਲਕ ਮਹਿ-- ਜਾ 
(੧) ਭਾਈ ਬਹਿਲੌ- ਜਦੋਂ” - ਸੰਤੋਖਸਰ _ਅਤੇ` . ਫਿਰ ਸ੍ਰੀ 
ਹਰਿਮੰਦਰ ਸਾਹਿਬ - ਦੀ ਇਮਾਰਤ ਵਾਸਤੇ ਇੱਟਾਂ ਪਕਾਣ _ਲਈ 
ਆਵੇਂ ਚਾੜ੍ਹ ਜਾ ਰਹੇ ਸਨ, ਤਾਂ ਇਕ ਵਾਰੀ ਜ਼ਿਕਰ 'ਚੱਲਿਆ, .ਕਿਸੇ 
ਆਦਮੀ ਨੇ ਗੁਰੂ ਅਰਜਨ ਸਾਹਿਬ ਨੂੰ ਇਹ ਦੱਸਿਆ ਕਿ ਜੋ ਆਵਿਆਂ 
ਵਿਚ ਮੈਲਾ ਪਾਇਆ ਜਾਏ ਤਾਂ ਇੱਟਾਂ ਬਹੁਤ ਵਧੀਆ _ਪੱਕਢੀਆਂ 
ਹਨ । ਸਿੱਖ ਸ੍ਰੀ ਹਰਿਮੰਦਰ ਸਾਹਿਬ. ਵਾਸਤੇ ਬੜੇ ਉਤਸ਼ਾਹ ਨਾਲ 
ਸੇਵਾ ਕਰਦੇ ਸਨ ।' ਪਰ ਇਸ ਨਵੀ“ ਤਜਵੀਜ਼ ਉਤੇ ਅਮਲ ਕਰਨਾ 
ਕੋਈ ਸੌਖੀ ਗੱਲ ਨਹੀ" ਸੀ ! ਮੈਲਾ ਆਦਿਕ ਚੁੱਕਣ ਦੇ ਨੀਵੇ` ਕੌਮ 
ਹਿੰਦੂ ਸਮਾਜ ਨੇ ਉਹਨਾਂ ਗ਼ਰੀਬਾਂ ਦੇ ਸਪੁਰਦ ਕੀਤੇ ਹੋਏ ਸਨ, ਜਿਨ੍ਹਾਂ ਨੂੰ 
ਅੱਤ ਨੀਵੀ' ਸ਼ਰੇਣੀ ਦੇ ਸ਼ੂਦਰ ਕਿਹਾ ਜਾਂਦਾ ਸੀ । ਇਹਨ ਹੀ ਗੰਦੇ 
੮੬ 


ਆ 


ਕੰਮਾਂ ਦੇ ਕਾਰਨ ਸਾਊ ਲੌਕ ਉਹਨਾਂ ਤੋਂ ਨਫ਼ਰਤ `ਕਰਦੇ ` ਸਨ । 
ਕਿਸੇ ਸਿੱਖ ਨੂੰ ਹੀਆ ਨਾ ਪਏ ਕਿ ਵਧੀਆ ਇੱਟਾਂ ਦੀ ਖ਼ਾਤਰ 
'ਚੂਹੜਿਆਂ ਵਾਲਾ ਕੌਮ ਕਰਨ ਲੱਗ ਪਏ 1 ਮਾਲਵੇ ਦਾ ਇਕ' ਸਿੱਖ 
ਭਾਈ ਬਹਿਲੋ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਨ ਅੰਮ੍ਰਿਤਸਰ 
ਆਇਆ । ਇਹ ਬਹਿਲੌ ਜਨਮ ਦਾ ਜੱਟ ਅਤੇ ਸਰਵਰੀਆ ਸੀ ` 1 
ਸਾਲ ਦੇ ਸਾਲ ਨਿਗਾਹੇ ਜਾਂਦਾ ਸੀ । ਗੁਰੂ ਅਰਜਨ ਸਾਹਿਬ ਦੀ ਪ੍ਰੇਰਨਾ 
ਨਾਲ -ਇਹ ਸਿੱਖ ਬਣਿਆ ਸੀ 1 ਅੰਮ੍ਰਿਤਸਰ ਦਰਸ਼ਨ _ਕਰਨ 
ਆਇਆਂ ਇਸ ਨੇ ਹਰਿਮੰਦਰ ਸਾਹਿਬ _ਦੀ ਇਮਾਰਤ _ਬਣਦੀ 
ਵੈਖੀ । ਜਦੋ" ਪਤਾ ਲੱਗੋ ਸੁ ਕਿ ਵਧੀਆ ਇੱਟਾਂ ਤਿਆਰ ਕਰਨ ਦੀ 
ਖ਼ਾਤਰ ਮੈਲਾ ਆਵਿਆਂ ਵਿਚ ਪਾਣਾ ਚਾਹੀਦਾ ਹੈ, ਤਾਂ ਭਾਈ ਬਹਿਲੋ ਨੇ 
ਮੈਲਾ ਇਕੱਠਾ ਕਰ ਕੇ ਆਵਿਆਂ ਵਿਚ ਪਾਣ ਦੀ ਸੇਵਾ ਸ਼ੁਰੂ ਕਰ ਦਿਤੀ । 
ਜਿਸ ਨੇ ਆਪ ਮੈਲਾ ਚੁੱਕਣਾ' ਸ਼ੁਰੂ ਕਰ ਦਿਤਾ, ਉਹ ਮੈਲਾ ਚੁੱਕਣ 
ਉਤੇ ਮਜਬੂਰ ਕੀਤੇ ਹੋਏ ਗਰੀਬਾਂ ਤੋ" ਕਿਵੇ ਨਫ਼ਰਤ ਕਰ ਸਕੇ ? 
ਭਾਈ ਬਹਿਲ ਦੀ ਕਾਇਆਂ ਹੀ ਪਲਟ ਗਈ । ਗੁਰੂ ਅਰਜਨ ਸਾਹਿਬ 
ਨੇ ਜਦੋ" ਭਾਈ ਬਹਿਲੌ ਦਾ ਜੀਵਨ ਵੇਖਿਆ ਤਾਂ ਉਸ ਨੂੰ ਭਰੇ ਦੀਵਾਨ 
ਵਿਚ ਆਪਣੇ ਪਾਸ _ਸੱਦਿਓ ਨੇ, ਪਿਆਰ ਕੀਤੋ ਨੇ ਤੇ ਆਖਿਓ ਨੇ- 
ਭਾਂਈ ਬਹਿਲ, ਸਭ -ਤ" ਪਹਿਲ” । ਸਤਿਗੁਰੂ ਜੀ ਨੇ ਸਿੱਖ ਧਰਮ ਦਾ 
ਪਰਚਾਰ ਕਰਨ ਲਈ ਭਾਈ ਬਹਿਲ ਨੂੰ ਮਾਲਵੇ ਦਾ ਮਸੈਦ (ਪਰਚਾਰਕ) 
ਮਿਤ ਰ੍ 

(੨) ਪੰਡਤ ਗੌਗਾ ਰਾਮ-ਰੈਗਾ _ਰਾਂਮ _ ਬਠਿੰਡੇ`` ਦੈ” 
ਇਲਾਕੇ ਦਾ ਵਪਾਰੀ ਸੀ । ਊਠਾਂ ਉਤੇ ਅੰਨ ਲੱਦ ਕੇ ਦੂਰ-ਨੇੜੇ ਦੋ 
ਇਲਾਕਿਆਂ ਵਿਚ ਵੇਚ ਆਉਦਾ ਸੀ । ਇਕ ਵਾਰੀ ਰੰਗਾਂ ਰਾਮ ਬਾਜਰੀ 
ਲੱਦ ਕੇ ਆੰਮ੍ਰਿਤਸਰ ਲੈ ਆਇਆ ।' ਆਮ੍ਰਿਤ-ਸਰੋਵਰ ਵਿਚ ਹਰਿਮੰਦਰ 
ਸਾਹਿਬ ਦੀ ਇਮਾਰਤ ਬਣ ਰਹੀ ਸੀ । ਸੈਕੜੇ ਹਜ਼ਾਰਾਂ ਸਿੱਖ ਹਥੀ' ਸੇਵਾ 


੯੭ 


ਕਰ ਰਹੇ ਸਨ । ਲੋਗਰ ਵਿਚ ਭੀ ਗਹਿਮਾ-ਗਹਿਮ ਸੀ । ਲੌਹਾਂ ਤਪ 
ਰਹੀਆਂ ਸਨ, ਤੋਂ ਰੋਟੀਆਂ ਪੱਕ ਰਹੀਆਂ ਸਨ । ਗੈਗਾ ਰਾਮ ਆੰਮ੍ਰਿਤਸਰ 
ਦੋ ਚਾਰ ਦਿਨਾਂ ਲਈ ਅਟਕ ਗਿਆ । ਸਬੱਬ ਨਾਲ ਇਕ ਡੰਗ ਲੰਗਰ 
ਵਿਚ ਅੰਨ ਦੀ ਕ੍ਰਝ ਥੁੜ ਜਿਹੀ ਹੋ. ਗਈ _। ਸਿੱਖਾਂ ਦੀ ਪ੍ਰੌਮ-ਭਰੀ ਸੇਵਾ 
ਵੇਖ ਕੇ ਗੈਗਾ ਰਾਮ ਦੇ ਦਿਲ ਨੂੰ ਖਿੱਚ ਪੈ ਜ਼ੁਕੀ ਹੋਈ ਸੀ ।ਸੋਚਿਓ ਸੁ 
ਕਿ ਸਾਰੀ ਉਮਰ ਆਪਣੇ ਵਾਸਤੇ ਹੀ_ਕਮਾਂਦਾ ਰਿਹਾ ਹਾਂ, ਅੱਜ ਮੌਕਾ 
ਬਣਿਆ ਹੈ, ਹੋਰਨਾਂ ਦੀ ਸੇਵਾ ਭੀ ਕਿਉ" ਨਾ ਕਰ ਲਵਾਂ | ਇਹ ਸੋਚ ਕੇ 
ਗੰਗ' ਰਾਮ ਨੇ ਸਾਰੀ `ਬਾਜਰੀ ` ਲੰਗਰ ਵਿਚ ਦੇ ਦਿੱਤੀ, ਆਪ ਭੀ 
ਲੰਗਰ ਵਿਚ ਸੇਵਾ ਕਰਨ ਲਗ ਪਿਆ । ਇਕ ਦਿਨ ਸਤਿਗੁਰੂ ਜੀ 
ਉਸ ਨੂੰ ਬਾਜਰੀ ਦਾ ਮੁੱਲ ਦੇਣ ਲੱਗੇ ਤਾਂ ਉਸ ਨੇ ਨਾਂਹ ਕਰ ਦਿੱਤੀ । 
ਅਰਜ਼ ਕੀਤੀਓ ਸੁ ਕਿ ਹੁਣ ਤਾਂ ਜੇ ਦੇ'ਦੇ ਹੋ ਤਾਂ ਖ਼ਲਕਤ ਦੀ ਸੇਵਾ ਤੋ 
ਪਰਮਾਤਮਾ ਦੀ ਯਾਦ ਹੀ ਬਖ਼ਸ਼ੋ । ਗੈਗਾ ਰਮ ਦਾ ਜੀਵਨ ਸੇਵਾ ਦਾ 
ਸਦਕਾ ਇਤਨਾ ਉੱਚਾ ਹੋਇਆ ਕਿ ਗੁਰੂ ਅਰਜਨ ਸਾਹਿਬ ਨੇ ਉਸ ਨ ਨੂੰ 
ਬਠਿੰਡੇ ਦੇ ਇਲਾਕੇ ਦਾ ਪਰਚਾਰਕ ਥਾਪ ਦਿਤਾ । 


(੩) ਭਾਈ ਮੰਝ-ਮੰਝ ਹੁਸ਼ਿਆਰਪੁਰ _ਦੇ ਇਲਾਕੇ _ਦਾ 
ਰਹਿਣ ਵਾਲਾ ਸੀ, ਅਤੇ ਸਖੀ ਸਰਵਰ ਦਾ ਚੇਲਾ ਸੀ। ਗੂਰੂ ਅਰਜਨ 
ਸਾਹਿਬ ਦੀ ਖ਼ਿਹਰ ਦੀ_ ਨਿਗਾਹ ਨਾਲ ਇਹ ਸਿੱਖ ਬਣਿਆ ਸੀ । 
ਫਿਰ ਨਗਾਹੇ ਜਾਣ ਦੇ ਥਾਂ ਮੰਝ ਨੇ ਜੀਵਨ-ਕਿਰਨ ਆੰਮ੍ਰਿਤਸਰ ਤੋ 
ਹਾਸਲ ਕਰਨੀ ਸ਼ੁਰੂ ਕੀਤੀ । ਸਰੋਵਰ ਤਿਆਰ ਹੋ ਰਹੇ ਸਨ । ਮੰਝ ਭੀ 
ਜਦੌ' ਆੰਮ੍ਰਿਤਸਰ ਆਇਆ, ਗੁਰੂ ਕੇ ਲੰਗਰ ਵਾਸਤੇ ਬਾਲਣ ਇਕੱਠਾ 
ਕਰਨ, ਦੀ ਸੇਵਾ ਚੁੱਕੀਓ ਸੁ । ਸੇਵਾ . ਇਸ਼ਕ: ਦੇ ਦਰਜੇ ਉਤੇ: ਜਾ 
ਪਹੁਂਚੀ । ਸ਼ਿੱਖ-ਇਤਿਹਾਸ ਲਿਖਦਾ .ਹੈ- ਕਿ: ਗਰਮੀ ਦੀ” ਰੁੱਤੇ ਇਕ 
ਦਿਨ ਲੌਢੇ ਪਹਿਰ ਮੰਝ ਆੰਮ੍ਰਿਤਸਜ਼ ਤੋਂ ਚੜ੍ਹਦੇ ਪਾਸੇ ਸੁਲਤਾਨਵਿੰਡ ਪਿੰਡ 
ਤੌ" ਨੇੜੇ ਬਾਲਣ ਚੁਣ ਕੇ ਪੰਡ ਸ਼ਿਰ ਉਤੇ: ਰੱਖ. ਕੇ. ਸ਼ਹਿਰ ਵਲ ਤੁਰਨ 


੮੮ 


ਚ 


੬ 


ਲਗਾ ਤਾਂ ਬੜੀ ਸਖ਼ਤ ਹਨੇਰੀ ਆ ਗਈ । ਰਾਹ-ਖਹਿੜਾ ਦਿਸਣੋ' 
ਰਹਿ ਗਿਆ । ਮੰਝ ਬਾਲਣ ਦੀ ਪੰਡ ਨੂੰ ਸਿਰ; ਉਤੇ ਸੰਭਾਲੀ ਤੁਰਿਆ 
ਆ ਰਿਹਾ ਸੀ ਕਿ ਖੂਹ ਦੀ ਇਕ ਡੱਲ ਵਿਚ ਡਿੱਗ ਪਿਆ । ਢੱਠੇ 
ਹੋਏ ਖੂਹ ਵਿਚ ਪਾਣੀ ਥੋੜਾ ਹੀ ਸੀ । ਮੰਝ ਨੇ ਬਾਲਣ ਨੂੰ .ਭਿੱਜਣੋ' 
ਬਚਾਣ ਲਈ ਪੰਡ ਸਿਰ ਉਤੋਂ ਹੀ ਸੈਭਾਲੀ ਰਖੀ । ਰਾਤ ਖੂਹ `'ਵਿਚ ਹੀ 
ਖਲੋਤਾ ਰਿਹਾ ਅਤੇ ਬਾਣੀ ਦਾ ਪਾਠ ਕਰਦਾ ਰਿੱਹਾਂ । ਸਬੱਥ ਨਾਲ ਇਕ 
ਜ਼ਿਮੀਂਦਾਰ ਆਪਣਾ ਪੈਲੀ-ਬੈਨਾ ਵੇਖਦਾ ਉਥੇ ਪਹੁੰਚਿਆ । ਉਸ ਨੇ 
ਉਸੇ ਵੇਲੇ ਸ਼ਹਿਰ ਗੁਰੂ ਅਰਜਨ ਸਾਹਿਬ ਨੂੰ ਆ ਖ਼ਬਰ ਕੀਤੀ । ਖ਼ਲਕਤ 
ਦੀ ਸੇਵਾ `ਦੇ ਆਸ਼ਕ ਭਾਈ ਮੰਝ ਨੂੰ ਖੂਹ ਵਿਚੋਂ ਕੱਢਣ ਲਈ 
ਸਤਿਗੁਰੂ ਜੀ ਕੁਝ ਸਿੱਖਾਂ ਸਮੇਤ ਆਪ ਚੱਲ ਕੇ ਆਏ । ਮੰਝ ਨੂੰ ਪਿਆਰ 
ਕੀਤੋ ਨੇ । ਹੁਣ ਪੂਰਾ ਭਾਂਡਾ ਵੇਖ ਕੇ ਸਤਿਗੁਰੂ ਜੀ ਨੇ ਮੰਝ ਨੂੰ ਉਸ” 
ਦੇ ਇਲਾਕੇ ਵਿਚ ਭੇਜ ਦਿਤਾ । ਦੁਆਬੇ ਵਿਚ ਮੰਝ ਦੇ ਉੱਦਮ ਨਾਲ 
ਅਨੌਕਾਂ ਘਰਾਣੇ ਸਖੀ ਸਰਵਰ ਦੀ ਮੰਨਤ ਛੱਡ ਕੇ ਗੁਰੂ ਨਾਨਕ ਦੇ ਨਾਮੋ- 
ਲੇਵਾ ਬਣੇ । ਰਾ 


(੪) ਭਾਈ ਬੁੱਧੂ-ਧਰਮੀ _ਸਰਦੇ-ਪੁਜਦੇ _ ਲੌਕ, _ਰਾਹੀਆਂ 
ਮੁਸਾਫ਼ਰਾਂ ਵਾਸਤੇ _ਛਬੀਲਾਂ _ਲਵਾਂਦੇ ਹਨ । ਪਰ ਇਸ ਖ਼ਲਕ-ਸੇਵਾ 
ਵਿਚ ਭੀ ਵਿਤਕਰਾ ਰਖ ਲੈਦੇ ਹਨ । ਸਾਊਆਂ ਨੂੰ ਛਬੀਲੀਆ ਬੁੱਕ 
ਨਾਲ ਜਾਂ ਗਲਾਸ ਨਾਲ ਪਾਣੀ ਪਿਲਾ ਦੇੱਦਾ ਹੈ । ਨੀਵੀ” ਜਾਤਿ 
ਵਾਲਿਆਂ ਵਾਸਤੇ ਇਕ ਵੱਖਰੀ ਟਿੰਡ ਰਖੀ ਹੁੰਦੀ ਹੈ, ਜਿਸ ਦੇ ਹੇਠ 
ਮੌਰੀ ਕੀਤੀ ਹੁੰਦੀ ਹੈ ਅਤੇ ਜੋ ਲੱਕੜ ਦੀ ਇਕ ਨਸਾਰ ਉਤੋਂ ਬੱਧੀ ਹੁੰਦੀ 
ਹੈ । ਨੀਵੀ” ਜਾਤਿ ਵਾਲੋਂ ਨੂੰ ਪਾਣੀ ਪਿਲਾਣ ਲਈ ਛਬੀਲੀਆ ਉਸ 
ਟਿੰਡ ਵਿਚ ਪਾਣੀ ਪਾ ਦੇ'ਦਾ ਹੈ । ਉਹ ਪਾਣੀ ਟਿੰਡ ਵਿਚੋਂ` ਨਿਕਲ ਕੇ 
ਨਸਾਰ ਵਿਚ ਆਉਦਾ ਹੈ, ਜਿਸ ਦੇ ਅਖ਼ੀਰਲੇ ਸਿਰੇ ਅੱਗੇ ਬੁੱਕ 
ਡਾਹ ਕੋ ਉਹ ਆਦਮੀ ਪਾਣੀ ਪੀ ਲੈਦਾ ਹੈ । ਕਿਸੇ ਦਿਨ ਦਿਹਾਂਰ 


ਨੂੰ ਛ 
ਹੈ 


੮੯- 


ਸਮੇ ਜਾਂ ਕਿਸੇ ਘਰੋਗੀ ਖ਼ੁਸ਼ੀ ਸਮੇ ਅਮੀਰ ਲੋਕ ਅਖੰਡ-ਪਾਠ ਆਦਿਕ 
ਕਰਾਂਦੇ ਹਨ ਅਤੇ,ਲੰਗਰ ਭੀ ਲਾਂਦੇ ਹਨ । ਪਰ ਅਜਿਹੇ ਥਾਈ” ਭੀ ਕਈ 
ਵਾਰੀ ਵੇਖੀਦਾ ਹੈ ਕਿ ਗ਼ਰੀਬ ਕੌਗਾਲ ਲੋਕ ਲੰਗਰੋ` ਬਾਹਰ -ਬੈਂਠੇ ਜੂਠੇ 
ਤੂਠੇ ਹੀ ਫਰੋਲਦੇ ਤੇ ਚੱਟਦੇ ਹਨ । ਧਰਮੀ ਲੋਕਾਂ ਨੂੰ ਕਦੇ ਸ਼ਾਇਦ ਰੀ 
ਇਹ ਚੌਭ ਲਗਦੀ ਹੋਵੇ ਕਿ ਮਨੁੱਖਤਾ ਦੀ ਇਹ ਨਿਰਾਦਰੀ ਮਨੁੱਖਾਂ ਦੇ 
ਕਰਤਾਰ ਨੂੰ ਪਸੈਦ ਨਹੀ' ਹੈ ।' ਿ 
ਭਾਈ ਬੁੱਧ ਲਾਹੌਰ ਦਾ ਰਹਿਣ ਵਾਲਾ ਸੀ । ਵੱਟਾਂ ਪਕਾ ਕੇ 
ਵੇਚਣ .ਦੀ, ਕਿਰੰਤ-ਕਾਰ -ਕਰਦਾ` ਸੀ । ਗੁਰੂ ਅਰਜਨ ਸਾਹਿਬ ਸੈਨ 
੧੫੯੮ ਵਿਚ ਲਾਹੌਰ ਗਏ ਤੇ ਉੱਥੇ ਅੱਠ ਮਹੀਨੇ ਰਹੇ ਸਨ । ਉਹਨੀ' 
ਦਿਨੀ" ਕਾਲੇ ਪੈਣ ਕਰਕੇ -ਲਾਹੌਰ ਵਿਚ ਬੀਮਾਰੀਆਂ ਦਾ ਭੀ .ਬਹੁਤ 
ਜ਼ੋਰ.ਸੀ । ਅਜਿਰੇ ਸਮੇ ਅਮੀਰਾਂ-ਗਰੀਬਾਂ ਦੀ ਨੌੜਤਾ ਹੋਰ ਭੀ ਕਮਜ਼ੋਰ 
ਹੋ-ਜਾਂਦੀ ਹੈ, ਕਿਉਕਿ ਬੀਮਾਰੀਆਂ ਆਮ ਤੌਰ ਤੋਂ ਕੈਗਾਲਾਂ ਦੇ ਨਸੀਬਾਂ 
ਵਿਚ ਹੀ ਹੁੰਦੀਆਂ ਹਨ । ਸਤਿਗੁਰੂ ਜੀ ਅਜੇ ਲਾਹੌਰ ਵਿਚ ਹੀ ਸਨ, 
ਭਾਈ ਬੁੱਧੂ ਨੇ ਆਵੇ ਚੜ੍ਹਾਏ ਹੋਏ ਸਨ । ਇਕ ਦਿਨ ਉਸ ਨੇ ਗੁਰੂ 
ਸਾਹਿਬ ਦਾ ਪਰਸ਼ਾਦ ਵਰਜਿਆ । ਕੁਝ ਖੁਲ੍ਹਾ ਲੰਗਰ ਭੀ ਕੀਤੋ ਸੁ । 
ਪਰ ਲੰਗਰ ਉਹੋ ਜਿਹਾ ਹੀ, ਜਿਥੋਂ ਕੌਗਾਲ ਕੌਧੋ” ਪਾਰ ਖਲੌਤੇ ਜੂਠੀਆਂ 
ਪੱਤਲਾਂ ਹੀ ਫਰੋਲਣ ਤੇ ਚੱਟਣ-। ਦਿਨ ਸਨ ਬੀਮਾਰੀਆਂ ਦੇ । ਬੁੱਧੂ ਨੇ 
ਪਲਮਦੀਆਂ ਲੀਰਾਂ ਵਾਲੇ _ਤਾਪ-ਗ੍ਰਸੇ ਗਰੀਬਾਂ ਨੂੰ ਪਰੇ ਪਰੇ ਰੱਖਣ 
ਲਈ 'ਕੁਝ _ਉਚੋਚੀਆਂ ਰੋਕਾਂ ਭੀ ਲਾ ਰੱਖੀਆਂ । ਸਿੱਖ-ਇਤਿਹਾਸ 
ਲਿਖਦਾ ਹੈ ਕਿ ਇਕ ਗਰੀਬ ਸਿੱਖ ਇਹਨਾਂ ` ਰੋਕਾਂ ਦੇ ਕਾਰਨ ਸਤਿਗੁਰੂ 
ਜੀ ਦੇ ਚਰਨਾਂ ਤਕ ਨਾ ਪਹੁੰਚ ਸਕਿਆ । ਉਸ ਦੇ ਤਰਲਿਆਂ ਦੀ 
ਕਿਸੇ ਪਰਵਾਹ ਨਾ ਕੀਤੀ । ਪਰਸ਼ਾਦ , ਛਕਿਆ ਗਿਆ । ਸਿੱਖ ਨੇ 
ਅਰਦਾਸ ਕੀਤੀ ਕਿ ਬੁੱਧੂ-ਦਾ ਆਵਾ ਪੱਕ ਜਾਏ । ਬਾਹਰੋ” ਉਹ ਗਰੀਬ 
ਸਿੱਖ ਬੋਲ ਉਠਿਆ ਕਿ_ ਨ੍ਹੀ" ਨਹੀਂ, ਗਰੀਬਾਂ ਨੂੰ ਧੱਕੇ ਦੇਣ ਵਾਲੇ 
ਦਾ ਆਵਾ ਕੱਚਾ ਹੀ ਚਹੇ । ਗੁਰੂ ਅਰਜਨ ਦੇਵ ਜੀ 'ਤਕ ਗੱਲ ਅੱਪੜ) 


੯੦ 








੭੨੫ । 


ਤਾਂ ਆਪ ਨੇ ਬਚਨ ਕੀਤਾ ਕਿ ਸਿਰਜਣਹਾਰ ਪਿਤਾ ਦੇ ਬੱਚਿਆਂ ਨੂੰ ਪਰਾਂ 
ਹੇਠ ਰੋਲ ਕੇ ਪਿਤਾ ਨੂੰ ਖ਼ੁਸ਼ ਕਰਨ ਦੀਆਂ ਆਸਾਂ ਕੂੜੀਆਂ ਹਨ । 


(ਆ) ਇਤ ਤੇ ਪਰਤੀਤ- 


ਗੁਰੁ ਨਾਨਕ ਦੇਵ ਜੀ ਨੇ ਵੇਖ ਲਿਆ ਸੀ ਕਿ ਜਾਤਿ-ਅਭਿਮਾਨੀ 
ਲੌਕਾਂ ਨੇ ਇਕ ਤਾਂ ਧਰਮ-ਸ਼ਾਸਤਰਾਂ ਦੀ ਓਟ ਲੈ ਕੇ ਕਰੋੜਾਂ ਗਰੀਬਾਂ ਨੂੰ 
ਪੈਰਾਂ ਹੇਠ ਲਤਾੜ ਰਖਿਆ ਹੈ, ਦੂਜੇ ਧਰਮ ਨੂੰ ਹੱਟੀ ਬਣਾਇਆ ਹੋਇਆ 
ਹੈ । ਸਤਿਗੁਰੂ ਜੀ ਨੇ ਭੋਲੇ ਲੋਕਾਂ ਨੂੰ ਇਸ ਜੂਲੇ ਹੇਠੋਂ ਕੱਢਣ ਲਈ ਪੂਰੀ 
ਵਾਹ ਲਾਈ । ਉਹਨਾਂ ਤੋਂ” ਪਿਛੋ ਉਹਨਾਂ ਦੇ ਜਾ-ਨਸ਼ੀਨ ਗੁਰੂ ਭੀ 
ਇਹ ਉੱਦਮ ਜਾਰੀ ਰਖਦੇ ਰਹੇਂ । ਜਿਨ੍ਹਾਂ ਦੀ ਆਮਦਨ `'ਵਿਚ ਖੱਪੋ ਪੈ 
ਰਹੇ ਸਨ, ਉਹ ਹੱਥ-ਪੈਰ ਤਾਂ ਬਥੇਰੇ ਮਾਰਦੇ ਰਹੇ, ਪਰ ਜਾਗੇਂ. ਹੋਏ 
ਲੋਕਾਂ ਦੀਆਂ ਨਜ਼ਰਾਂ ਵਿਚ ਉਹ ਦਿਨੋ-ਦਿਨ ਡਿੱਗਦੇ ਹੀ ਗਏ । ਕਈ 
ਬ੍ਰਾਹਮਣ ਤਾਂ ਉਚੇਚੇ ਆ ਕੇ ਸਤਿਗੁਰੂ ਜੀ ਨਾਲ ਧਰਮ-ਚਰਚਾ ਛੋੜ 
`ਫਿਆ ਕਰਦੇ ਸਨ ।ਪਰ ਰੁੜ੍ਹਦੇ ਜਾਂਦਿਆਂ ਦੋ ਇਹ ਅੱਕਾਂ-ਪਲਾਹਾਂ ਨੂ 
`ਪਾਏ ਹੱਥ ਕੁੱਝ ਸਵਾਰ ਨਹੀ ਰਹੇ ਸਨ । 
ਰ ਗੁਰੂ ਅਰਜਨ ਸਾਹਿਬ ਪਾਸ ਭੀ ਆੰਰਿਤੰਸਰ ਇਕ ਪੰਡਿਤ 
ਬਨਾਰਸ ਤੋਂ ਆਇਆ । ਉਸ ਦੇ ਨਾਲ ਉਸ ਦਾ 'ਗਭਰੂ ਪੁੱਤਰ ਜੀ 
ਸੀ । ਆਪਣੇ ਨਾਲ ਉਹ ਬਨਾਰਸ ਤੋ” ਕੁਝ ਧਾਰਮਕ ਪੁਸਤਕਾਂ ਲੇ 
ਆਇਆ ਸੀ । ਸਿੱਖ ਸੰਗਤ ਵਿਚ ਉਹਨਾਂ ਪੁਸਤਕਾਂ ਦੀ ਕਥਾ ਕਰਨ 
ਵਾਸਤੋ ਪੰਡਿਤ ਨੇ ਸਤਿਗੁਰੂ ਜੀ ਪਾਸੋ` ਆਗਿਆ ਮੰਗੀ, ਜੋ ਪਰਵਾਨ 
ਕੀਤੀ ਗਈ । ਇਕ ਤਾਂ ਉਹ ਉੱਚ ਜਾਤੀਏ ਵਿਦਵਾਨਾਂ ਦਾ, ਸਿੱਖਾਂ 
ਦੋ ਦਿਲਾਂ ਵਿਚ ਘਟਦਾ ਰਸੂਖ਼ ਮੁੜ ਜਿਵਾਲਣ ਦੀ ਆਸ ਰਖਦਾ 
ਹੋਵੇਗਾ ਦੂਜੇ ਇਸ ਕਥਾ ਦੇ ਆਸਰੇ ਪਿਉ-ਪੁੱਤਰ ਦੋਹਾਂ ਦੀ ਕੁਝ 
ਆਮਦਨ ਬਣਨ ਦੀ ਆਸ ਸੀ। ਜੋ ਜੋ ਪੋਥੀਆਂ ਪੰਡਿਤ ਲਿਆਇਆ 
ਸੀ, ਉਹ ਸੁਣਾ ਬੈਠਾ । ਅਸਰ ਕਿਸੇ ਉਤੋਂ ਕੀ ਹੋਣਾ ਸੀ ? ਪੰਡਿਤ ਨੇ 
੧ 


ਇਜਾਜ਼ਤ ਮੰਗੀ ਕਿ ਮੈ' ਪੁੱਤਰ ਨੂੰ ਵਾਪਸ ਭੇਜ ਕੇ ਹੋਰ ਧਰਮ-ਪੁਸਤਕਾਂ 
ਕਾਂਸ਼ੀ ਤੋ ਮੰਗਾਵਾਂ । ਸਤਿਗੁਰੂ ਜੀ ਨੇ ਇਹ ਆਗਿਆ ਭੀ -ਦੇ ਦਿਤੀ । 
ਮਾਇਆ ਵਲੋ” ਭੀ ਉਸ ਦਾ ਮਨ ਰਜਾ ਦਿਤਾ । ਪੰਡਿਤ ਨੇ ਪੁੱਤਰ ਨੂੰ 
ਭੱਜਣ ਦਾ ਸਮਾ ਸੋਧਣ ਲਈ .ਆਪਣੇ ਕੁਝ ਪੁਸਤਕ ਪੜ੍ਹੋ-ਵਿਚਾਰੇ । 
ਉਹਨਾਂ ਅਨੁਸਾਰ ਸ਼ੂਭ ਮਹੂਰਤ ਲੱਭ ਕੇ ਯੋਗ ਦੇਵਤਿਆਂ ਦੀ ਪੂਜਾ 
ਕੀਤੀ । ਤੋਰਨ ਲਈ ਸ਼ਹਿਰੋ ਬਾਹਰ ਤਕ ਪੁੱਤਰ ਦੇ ਨਾਲ ਗਿਆ । 
ਪਰ ਉਸ ਦੇ ਚੰਗੇ ਜਾਂ ਮੰਦੇ ਭਾਗਾਂ ਨੂੰ ਰਸਤੇ ਵਿਚ ਇਕ ਖੋਤਾ ਟੱਕਰ 
`ਪਿਆ, ਜੋ ਹੀੱਗ ਰਿਹਾ ਸੀ । ਪੰਡਿਤ ਨੇ ਇਸ ਨੂੰ ਬੜੀ ਭਾਰੀ 


(5 


ਬੋ-ਸ਼ਗੋਨੀ ਸਮਝਿਆ ।. ਉਹ- ਪੁੱਤਰ ਨੂੰ ਆਪਣੇ ਨਾਲ ਹੀ ਵਾਪਸ 
ਮੋੜ ਲਿਆਇਆ । ਸਿੱਖਾਂ ਨੇ ਭੀ ਉਸ ਦੇ ਮੁੜਨ ਦਾ ਕਾਰਨ ਸੁਣਿਆ । 
ਭਰੇ ਦੀਵਾਨ ਵਿਚ ਚੋਗਾ ਹਾਸਾ ਪਿਆ । ਸਤਿਗੁਰੂ ਜੀ ਨੇ ਉਸ ਨੂੰ 
ਸਮਝਾਇਆ ਕਿ ਜੇ ਸ਼ਾਸਤਰਾਂ ਦੇ ਸੋਧੇ ਮਹੂਰਤ ਇਤਨੀ ਦੇਵ-ਪੂਜਾ 
ਕਰਨ ਤੋਂ ਸਿਰਫ਼ ਇਕ ਖੌਤੇ ਦੋ ਹੀ'ਗਣ ਨਾਲ ਰੱਦਦੇ ਜਾ ਸਕਦੇ ਹਨ, 
ਤਾਂ ਉਹਨਾਂ ਸ਼ਾਸਤਰਾਂ ਬਾਰੇ ਕੀ ਸ਼ਰਧਾ ਰਹਿ ਗਈ 1 ਸੁਣਾਣ ਵਾਲਿਆਂ 
ਦੇ ਦਿਲ ਵਿਚ ਸ਼ਰਧਾ ਦਾ ਇਹ ਹਾਲ ਹੈ, ਤਾਂ ਸੁਣਨ ਵਾਲਿਆਂ ਉਤੇ 
ਕੀ ਅਸਰ ਪੈ ਸਕਦਾ ਹੈ ? ਤੇ, ਜੇ ਧਰਮ-ਪੁਸਤਕਾਂ ਵਿਚ ਸ਼ਰਧਾ ਨਹੀ” 
ਬਣ ਸਕਦੀ, ਤਾਂ ਇਸ ਨੂੰ ਪੜਨ ਦੀ ਸਿਰਖਪਾਈ ਤੋ ਭੀ ਕੋਈ ਲਾਭ 


ਨੂਹੀ' ਨਿਕਲਦਾ । 


੮੨ 





੫ 


੯. 


ਪ੍ਰੋ ਸਾਹਿਬ ਸਿੰਘ ਲਿਖਤ ਪੁਸਤਕਾ 


੧. ਬਾਂਬਾਣੀਆਂ ਕਹਾਣੀਆਂ ੨, ਮਰੀ ਜੀਵਨ ਕਹਾਣੀ 
੩. ਗੁਰਬਾਣੀ ਵਿਆਕਰਣ ੪. ਸਿਮਰਨ ਦੀਆਂ ਬਰਕਤਾਂ 
ਪ. ਆਦਿ _ ਬੀੜ _ਥਾਂਰੇ ੬. ਸਦਾਚਾਰਕ ਲੇਖ 
੭, ਸਰਬੱਤ ਦਾ ਭਲਾ ੮.ਧਰਮ ਤੇ ਸਦਾਚਾਰ 
੬, ਬੁਰਾਈ ਦਾ ਟਾਕਰਾਂ ੧੦। ਸਿਖੁ ਸਿਦਕੁ ਨਾਂ ਹਾਰੇ 


੧੧. ਗੁਰਬਾਣੀ ਤੋਂ ਇਤਿਹਾਸ ਬਾਰੇ 
੧੨, ਜੀ: ਬਿ: ਗੁਰੂ ਨਾਨਕ ਦੇਵ ਜੀ __ ੧੩, ਜੀ: ਬਿ: ਗੁਰੂ ਗੇਂਬਿੰਦ ਸਿੰਘ ਜੀ 
੧੪, ਅਘ ਗੋਰੂ ਅੰਗਦ ਦੋਵ ਜੀ ੧੫, ,, ਗੁਰੂ ਅਮਰਦਾਸ ਜ਼ੀ 
੧੬. ੫ ਗੁਰੂ ਰਾਮਦਾਸ ਜੀ ੧੭, &,, ਗੁਰੂ ਅਰਜਨ ਦੇਵ ਜੀ 
੧੮, ੪ ਗ੍੍‌ਰੁ ਹਰਿ ਗੋਬਿੰਦ ਜੀ ੧੯, ਮ ਗੁਰੂ ਤੰਗ ਬਹਾਦਰ ਜੀ 
੨੦, ੪ ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕਿਸ਼ਨ ਸਾਹਿਬ ਜੀ 
੨੧. ਗੁਰ ਫਿਤਿਹਾਸ ਪਾ: ੨ ਤੋਂ' ੯ ਇਕੋ ਜਿਲਦ ਵਿਚ 


੨੨ ਜਪੁਜੀ ਸਾਹਿਬ ਸਟੀਕ ੨੩, ਆਸਾਂ ਦੀ ਵਾਰ ਸਟੀਕ 
੨੪, ਸੁਖਮਨੀ ਸਾਹਿਬ ਸਟੀਕ ੨੫, ਨਿਤਨੋਮ ਸਟੀਕ 
੨੬, ਭੱਟਾਂ ਦੇ ਸਵਈਏ ਸਟੀਕ ੨੭ ਸੱਤੇ ਬਲਵੰਡ ਦੀ ਵਾਰ ਸਟੀਕ 
੨੮, ਸਿੱਧ ਗੋਸਟਿ ਸਟੀਕ ੨੯, _ਰਖ਼ਕਲੀ _ ਸੰਦ _ਸਫਣੀਕ 
੩੦ ਸਲੌਕ ਫਰੀਦ ਜੀ ਸਟੀਕ ੩੧, ਸਲੋਕ ਕਬੀਰ ਜੀ ਸਟੀਕ 

੩੨, ਭਗਤ ਬਾਣੀ ਸਟੀਕ _ (ਪੰਜ ਜਿਲਦਾਂ) 

੩੩, ਸਲੌਕ ਗੁਰੂ ਅੰਗਦ _ ਸਾਹਿਬ ਸਟੀਕ 

੩੩੪, ਬਾਰਹਮਾਹ ਤੁਖਾਰੀ _ਤੇ _ਮਾਝ ਸਟੀਕ 

੩੫. ਜਾਪ ਸਾਹਿਬ, ਸਵੱਦੀਏ, ਚੌਪਈ ਸਈੀਕ 
੩੬ ਸੀ ਗੁਰੂ ਗ੍ਰੰਥ ਸਾਹਿਬ ਦਰਪਣ (ਜਰੀ ਗੁਰੂ ਗਰੰਥ ਸਾਹਿਬ ਸਟੀਕ) ਦਸ ਜਿਲਦਾ' 


ਕੇ <> ਕਲ 


੩੭, ਜਪੁਜੀ ਸਟੀਕ (ਹਿੰਦੀ ਵਿਚ) 


ਆ” `੮€ 


੮ ਚ ਲ੍ 


#” 
ਵੇ ੧ਓ ਸਤਿਗੁਰਪ੍ਰਸਾਦਿ ।। 
ਗੁਰ-ਇਤਿਹਾਸ਼ ਨੰਬਰ ੬ 


ਜੀਵਨ-ਬਿ੍‌ਤਾਂਤ 


ਸੀ ਗੁਰੂ ਹਰਿ ਗੋਬਿੰਦ ਸਾਹਿਬ 


ਲੰਖਕ 
ਪ੍ਰੋਫੈਸਰ ਸਾਹਿਬ ਸਿੰਘ, ਡੀ, ਲਿਟ, 





2੪” 


੫੯ € 








ਹੁ ੪ 
4 
ਡਾ ੨ ਸੀ ੮੪੪ 
& 
ਢੇ 
੮੮ 
ਹੈ. ਭਰ 
1" $ ” 
[ 
ਦੇ 
] 
ਭੱਵੀਂ ੪...” ਤੁ 0 
ਤੇ 
(ਰਜ =੩ਾਦਾਂ 
ਅੰ ਮੇ 
ਇੰ 


੨ 








੪ ॥। ਡਾ: 
੨ " ਤੂੰ 
] 
& 9 
2. ੮ 
ਸਿ 
ਵਣ ਕਰਣ ਕਦ 





ਜਦ 


/੧ 
੧ਓ ਸਤਿਗੁਰਪ੍ਰਸਾਦਿ ।। 
ਗੁਰ-ਇਤਿਹਾਸ ਨੰਬਰ ੬ 


ਜੀਵਨ-ਬ੍੍‌ਤਾਂਤ 
ਸਰੀ ਗੁਰੂ ਹਰਿ ਗੋਬਿੰਦ ਸਾਹਿਬ 





` ਲੇਖਕ 
ਪ੍ਰੋਫ਼ੈਸਰ ਸਾਹਿਬ ਸਿੰਘ ਡੀ. ਲਿਟ. 


(ਕਿ. 


ਸਿੰਘ ਬਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


15816 81-7205-058-5 


੧੯੬੮, ੧੯੭੩, ੧੯੭੫, ੧੯੭੭, ੧੯੭੯, ੧੯੮੨, ੧੯੮੭, ੧੯੯੦ 
ਨੰਵੀ' ਵਾਰ ਜਨਵਰੀ ੧੯੯੨ 


ਮੁੱਲ ੬-੫੦ 


ਸਿੰਘ ਬ੍ਰਦਰਜ਼, ਮਾਈ ਸੇਵ, ਅੰਮ੍ਰਿਤਸਰ 
ਰੱ ਪ੍ਰਿੰਟਰ 
ਰਵਿੰਦਰ ਪ੍ਰਿੰਟਿੰਗ. ਪ੍ਰੈਸ, ਸ੍ਰੌਦਰ ਨਗਰ, ਅੰਮ੍ਰਿਤਸਰ 





ਨ ਰ 
ਧਨਵਾਦ 
_ਮੌਨੂੰ ਇਹ ਖ਼ੁਸ਼ੀ ਹੋ ਰਹੀ ਹੈ ਕਿ ਮੋਰਾ ੧੯੫੧ ਮਾਰਚ ਦਾ 
ਲਿਖਿਆ ਹੋਇਆ ਇਹ ਜੀਵਨ-ਬ੍ਰਿਤਾਂਤ ਛਪ ਕੇ ਅੱਜ ਮਾਰਕੀਟ ਵਿਚ 
ਪੂਜ ਰਿਹਾ ਹੈ । ਇਹ ਮੇਰੇ ਲਿਖੋ ਗੁਰ-ਇਤਿਹਾਸ ਵਿਚੋ" ਛੋਵਾਂ ਨੰਬਰ ਹੈ । 
ਇਹ ਸਤਿਗੁਰੂ ਪਾਤਿਸ਼ਾਹ ਦੀ ਹੀ ਕਿਰਪਾ ਨਾਲ ਮੁਕੌਮਲ ਹੋ ਰਿਹਾ ਹੈ । 
ਸਤਿਗੁਰੂ ਪਾਤਿਸ਼ਾਹ ਦੀ ਕਿਰਪਾ ਨਾਲ ਹੀ ਬਾਕੀ ਰਹਿੰਦੇ ਦੋ ਜੀਵਨ 
ਬ੍ਰਿਤਾਂਤ-ਸ੍ਰੀ ਗੁਰੂ ਰਾਮਦਾਸ ਜੀ ਅਤੇ ਸੀ ਗੁਰੂ ਨਾਨਕ ਦੇਵ ਜੀ- 
ਵੀ ਛੱਤੀ ਹੀ ਸੈਗਤਾਂ ਦੇ ਹੱਥਾਂ ਵਿਚ ਪੁਜ ਜਾਣਗੇ । 


ਧੈਨਵਾਦ ! ਰ 
”- ਏਈ-੧੩, ਮੈਡੀਕਲ ਕਾਲਜ `__'ਦਾਸ=- 
ਪਟਿਆਲਾ ਸਾਹਿਬੇ ਸਿੰਘ 
੨੭ ਜੂਨ, ੧੯੬੮ ਰ੍ 
ਦੂਜੀ ਛਾਪ 


ਮੋਰੇ ਲਿਖੋ ਗੁਰ-ਇਤਿਹਾਸ ਦੇ ਸਾਰੇ ਹਿੱਸੇ, ਜੀਵਨ-ਬ੍ਰਿਤਾਂਤ ਸੀ 
ਗੁਰੂ ਨਾਨਕ ਦੇਵ ਜੀ ਤੋ" ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ, ਮਾਰਚ 
੧੯੬੯ ਤਕ ਛਪ ਕੇ ਮੁਕੰਮਲ ਹੋ ਗਏ 1 ਇਹ ਸਤਿਗੁਰੂ ਪਾਤਿਸ਼ਾਹ ਦੀ - 
ਮਿਹਰ ਹੈ । 

ਹੁਣ ਗੁਰ-ਇਤਿਹਾਸ ਦਾ ਛੇਵਾਂ ਨੰਬਰ ਦੂਜੀ ਛਾਪ ਪਾਠਕਾਂ ਦੇ 
ਪੇਸ਼ ਕਰ ਰਿਹਾ ਹਾਂ । ਸੁਹਿਰਦ ਪਾਠਕਾਂ ਤੇ ਮਿਹਰਬਾਨ ਸੱਜਣਾਂ ਮਿੱਤਰਾਂ 

“ ਦਾ ਧੰਨਵਾਦੀ ਹਾਂ । 
੫੭, ਜੌਸ਼ੀ ਕਾਲੋਨੀ ਰ ਦਾਸ” 


ਮਾਲ ਰੌਡ, ਅੰਮ੍ਰਿਤਸਰ ਰ ਰ ਸਾਹਿਬ ਸਿੰਘ 


ਪਹਿਲ ਕਾਂਡ ਵਾਂ ਕਾਂਡ 
ਜਨਮ ਅਸਥਾਨ ੫॥ ਹਰ੍ਹਮਤ ਨਾਲ ਟੱਕਰ ੪੮_ 
ਜਨਮ-ਤਰੀਕ, ਬਾਲ-ਉਮਰ ੬ ਲੋਹਗੜ੍੍‌ ਦੀ ਲੜਾਈ ੫੦ -- 
ਸੀਤਲਾ ੮੧ ਬੀਬੀ ਵੀਰੋ ਦਾ ਵਿਆਹ ੫੦ 
ਵਿਦਿਆ ਆਦਿ ਦੀ ਸਿਖਲਾਈ _ €| ਪੈਂਦੇ ਖ਼ਾਂ ਦਾ ਹੈਕਾਰ ੫੩ 
ਗੁਰਿਆਈ ੧੦[ਸੱਤਵਾਂ ਕਾਂਡ 
ਦੂਜਾ ਕਾਂਡ ਰਮਦਾਸ ਤੇ ਹੋਰ ਪਿੰਡਾਂ 'ਚ ਪ੍ਰਚਾਰ੫੫ 
ਬਹੀਦੀ ਦਾ ਅਸਰ ੧੨੧ ਬਾਬਾ ਸਿਰੀ ਚੋਦ ਦੀ ਸਾਦਗੀ _੫੬ 
ਬੀਰ-ਰਸ ਲਈ ਅਗਵਾਈ ੧੨ ਉਦਾਸੀ ਸੋਪ੍ਰਦਾਇ ੫੭ 
ਘੋੜੇ ਸ਼ਸਤੁ ਤੇ ਸ਼ਿਕਾਰ ੧੩ ਅੰ ਮਿਰਿਤਸਰ ਤੇ ਬਾਬਾ ਅਟੱਲ __੫੮ 
ਸੀ ਅਕਾਲ ਤਖ਼ੰਤ ੧੫] ਭਾਈ ਗੁਰਦਾਸ ਜੀ ਦਾ ਦੇਹਾਂਤ ੫੯ 
ਸ਼ਾਂਤ ਤੇਂ ਬੀਰ-ਰਸ ੧੫ਐੱਠਵਾਂ ਕਾਂਡ 
ਵਾਹਾਂ ਤੇ ਢਾਡੀ ੧੬ ਦੂਜਾ ਜੋਗ, ਕਰਤਾਰਪੁਰ _. __ ੬੦ 
ਤੀਜਾ ਕਾਂਡ ਕੀਰਤਪੁਰ ਵੱਸਣਾ . ੬੧ 
ਟਿਕਵਾਂ ਸਮਾ ੧੮ ਨਾਨਕ ਮੱਤਾਂ ੬੨ 
ਤਪੇ ਦਿਲਾਂ ਲਈ ਉੱਦਮ ੧੯ ਡਰੌਲੀ ੬੩ 
ਪਰਚਾਰ, ਦੁਆਬਾ ਮਾਲਵਾ ੨੦ ਧੱਕੇਸ਼ਾਹੀ ਤੇ ਘੋੜੇ _. ੬੩ 
ਪੈਦੇ ਖ਼ਾਂ ੨੨ ਤੀਜੀ ਲੜਾਈ __. ੬੬ 
ਭਾਈ ਸਾਈ' ਦਾਸ ੨੩|ਨੰਵਾਂ ਕਾਂਡ 
ਕਸ਼ਮੀਰ ਜਾਣਾ ੨੪ ਕਰਤਾਰਪੁਰ ਆਉਣਾ ' ੬7 
_ ਅੰਮ੍ਰਿਤਸਰ ਦੀ ਉਨਤੀ ੨੭ _ ਚੌਥੀ ਲੜਾਈ ਤੇ ਪੈ'ਦੋ ਖ਼ਾਂ ੬੭ 
ਚੰਥਾ ਕਾਂਡ 1! ਕਾਂਤ 
ਨਜ਼ਰਬੋਦੀ ਤੇ ਰਿਹਾਈ ੨੯| ਕੀਰਤਪੁਰ ਨੂੰ 2੧ 
ਜਹਾਂਗੀਰ ਨਾਲ ਪੰਜਾਬ ਨੂੰ ੩੩ _ਦਾਰਾ ਸ਼ਿਕਹ ਤੇ ਪੰਜਾਬ ੭੨ 


ਜਹਾਂਗੀਰ ਅੰਮ੍ਰਿਤਸਰ ਵਿਚ 

ਸਤਿੰਗੁਰੂ ਜੀ ਲਾਹੌਰ ਨੂੰ 

ਕਲ 

ਘੜਾ 

ਕੌਲਾਂ ਲਈ ਫ਼ਤਵਾ 

ਜਹਾਂਗੀਰ ਕਸ਼ਮੀਰੋ” ਵਾਪਸ 
ਪੰਜਵਾਂ ਕਾਂਡ 

ਮੁੜ ਅੰਮ੍ਰਿਤਸਰ ਵਿਚ ` 


ਕੁਝ ਸਿੱਖਾਂ ਦੇ ਤੌਖਲੇ 
ਤਾਤ ਜਾਦਿਲਣ ਜਾਂਦੈ ਆੰਤ[=ਾੀਡੀ 





੩੪॥ ਸਿੱਖ ਧਰਮ 'ਦਾ ਪਰਚਾਰ ੭੩ 
੩੫ ਬਾਬਾ ਗੁਰਦਿੱਤਾ ਦਾ ਦੇਹਾਂਤ __੭੬ 
੩੬॥੧੧ਵਾਂ ਕਾਂਡ 
੩% ਜੋਤੀ ਜੋਤਿ ੭੮ 
੩੮ ਸੌਤ'ਨ ਰ੍ ੍ ੭੮ 
੩੯॥੧੨ਵਾਂ ਕਾਂਡ ___ 

. | _ ਗੁਰੂ ਸਾਹਿਬ ਦੀ ਸ਼ਖ਼ਸੀਅਤ __ ੭੯ 
੪੧ ਗੁਰੂ ਸਾਹਿਬ ਦੀ ਤਾਲੀਮ ੮੪ 
੪੨] ਗਰੀਬ ਦੀ ਸੇਵਾ ੮੪ 
੪੪ ਲੰਮੀ ਉਮਰ ਤੇ ਧਰਮ _` - ' ੮੫ 
੪੪ ਕਰਾਮਾਂਤ ;_. , , ੮੬ 


ਅੰਤ ਜ=ਦ> ਦੇ ਬਜਗ ੧“) 


ਦੇ 


੨ 


੧ਓਂ ਸੰਤਗੁਰਪ੍ਰਸਾਦਿ 1 
ਜੀਵਨ-ਬ੍ਰਿਤਾਂਤ 
ਗੁਰੂ ਹਰਿ ਗੋਬਿੰਦ ਸਾਹਿਬ 
[੧੫੯੫ ਤੋ ੧੬੪੪] 
ਪਹਿਲਾ ਕਾਂਡ 


ਜਨਮ-ਅਸਥਾਨ- 


ਅੰਮਿਤਸਰ ਤੋ ਲਹਿੰਦੇ ਪਾਸੇ ਛੇ ਕੁ ਮੀਲਾਂ ਦੀ ਵਿੱਥ 'ਤੇ 
ਵਡਾਲੀ ਨਾਮ ਦਾ ਇਕ ਨਿੱਕਾ ਜਿਹਾ ਪਿੰਡ ਹੈ । ਇਥੇ (ਗੁਰੂ) ਹਰਿ 
ਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ । ਜਦ” ਗੁਰੂ ਅਰਜਨ ਦੇਵ 
ਜੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੌਮਲ ਕਰਾ ਚੁਕੇ, ਤਾਂ 
ਮਾਝੇ ਦੇ ਪਿੰਡ ਪਿੰਡ ਵਿਚ ਸਿੱਖ-ਧਰਮ _ਦਾ ਪਰਚਾਰ ਕਰਨ ਲਈ 
ਉਹਨਾਂ ਦਸ ਯਾਰ੍ਹਾਂ ਸਾਲਾਂ ਦਾ ਇਕ ਲੰਮਾ ਚੱਕਰ ਲਾਇਆ ਸੀ; 
ਸੈਨ ੧੫੯੦ ਤੋਂ' ਲੈ ਕੇ ੧੬੦੧ ਦੇ ਸ਼ੁਰੂ ਤਕ । ਪਹਿਲਾਂ ਅੰਮ੍ਰਿਤਸਰ 
ਤੋਂ ਦੱਖਣ ਪਾਸੇ ਦੇ ਪਿੰਡਾਂ ਵਿਚ ਦਰਿਆ ਬਿਆਸਾ ਦੇ ਕੰਢੇ ਗੋਇੰਦਵਾਲ 


ਤਕ ਗਏ ਸਨ, ਫਿਰ ਚੜ੍ਹਦੇ ਪਾਸੇ ਵਲ ਬਿਆਸ ਤੋ" ਪਾਰ ਲੰਘ ਕੇ 


ਦੁਆਬੇ ਵਿਚ ਭੀ ਗਏ ਤੇ ਕਰਤਾਰਪੁਰ ਵਸਾਇਆ । ਦੁਆਬੇ ਤੋ 
ਮੁੜ ਕੇ ਥੋੜਾ ਕੁ ਸਮਾ ਅੰਮ੍ਰਿਤਸਰ ਠਹਿਰ ਕੇ ਸਤਿਗੁਰੂ ਜੀ ਲਹਿੰਦੇ 
ਵਲ ਨੂੰ ਪਰਤੇ । ਇਹ ਸੈਨ ੧੫੯੪ ਦਾ ਜ਼ਿਕਰ ਹੈ । ਕੁਝ ਚਿਰ ਲਈ 
੬ 10 =0  -ਸ€ ੩ ਰ੍ ਰ੍ ੫ 


ਪੱਕਾ ਟਿਕਾਣਾ ਪਿੰਡ ਵਡਾਲੀ ਰੱਖਿਓ ਨੇ । ਵਡਾਲੀ ਉਹਨੀ” ਦਿਨੀ” 
(ਗੁਰੂ) ਹਰਿ ਗੋਬਿੰਦ ਸਾਹਿਬ ਦਾ ਜਨਮ ਹੋਇਆ । 


ਜਨਮ ਤਰੀਕ- 

(ਗੁਰੂ) ਹਰਿ ਗੋਬਿੰਦ ਸਾਹਿਬ ਦਾ ਜਨਮ ੨੧ ਹਾੜ ਸੈਮਤ 
੧੬੫੨ ਨੂੰ ਹੋਇਆ ਸੀ । ਚੋਦ੍ਮਾ ਦੇ ਹਿਸਾਬ ਉਸ ਦਿਨ ਹਾੜ ਵਦੀ 
੧ ਸੀ, ਭਾਵ ਜੇਠ ਦੀ ਪੂਰਨਮਾਸ਼ੀ ਤੋ ਅਗਲਾ ਦਿਨ _। ਈਸਵੀ 
੧੫੯੫ ਜੂਨ ਦੀ ੧੯ ਤਰੀਕ ਤੋਂ ਵੀਰਵਾਰ ਦਾ ਦਿਹਾੜਾ ਸੀ । 


ਬਾਲ ਉਮਰ- 

ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਅਸੀ ਵੇਖ ਆਏ 
ਹਾਂ ਕਿ ਸੈਨ ੧੫੯੫ ਦੇ ਨੇੜੇ ਕੁ ਮਾਝੇ ਵਿਚ ਬੜੀ ਸਖ਼ਤ ਔੜ ਦੇ 
ਕਾਰਨ ਭਿਆਨਕ ਕਾਲ ਪੈ ਗਿਆ ਸੀ । ਸਤਿਗੁਰੂ ਜੀ ਕਾਲ-ਪੀੜਤਾਂ 
ਦੀ ਸਹਾਇਤਾ ਵਾਸਤੇ ਪਿੰਡ ਪਿੰਡ ਪਹੁੰਚ ਰਹੇ ਸਨ । ਪਰਵਾਰ ਭੀ 
ਨਾਲ ਹੀ ਸੀ । ਸੋ, (ਗੁਰੂ) ਹਰਿ ਗੋਬਿੰਦ ਸਾਹਿਬ ਦੀ ਬਾਲ-ਉਮਰ 
ਦੇ ਪਹਿਲੇ ਦੋ ਸਾਲਾਂ ਦਾ ਬਹੁਤਾ ਹਿੱਸਾ ਅੰ ਮ੍ਰਿਤਸਰ ਤੋ ਲਹਿੰਦੇ ਪਾਸੇ 
ਦੇ ਪਿੰਡਾਂ ਵਿਚ ਹੀ ਲੰਘਿਆ ਸੀ । ਕਦੇ ਕਦਾਈ' ਗੁਰੂ ਅਰਜਨ ਸਾਹਿਬ 
ਵਡਾਲੀ ਆ ਜਾਂਦੇ ਸਨ । 

ਅਸੀ ਇਹ ਭੀ ਪੜ੍ਹ ਆਏ ਹਾਂ ਕਿ ਬੀਰਬਲ ਅਤੇਂ ਹੋਰ 
ਸਰਕਾਰੀ ਕਰਮਚਾਰੀਆਂ ਦੀ ਸ਼ਹਿ ਦੇ ਕਾਰਨ ਬਾਬ 'ਪ੍ਰਿਥੀ ਚੋਦ ਜੀ 
ਦੀ ਵਿਰੋਧਤਾ ਸਧਾਰਨ ਹੱਦਾਂ ਟੱਪ ਕੇ ਨਿਰਦਈ ਵੈਰ ਤਕ ਅੱਪੜ 
ਚੁਕੀ ਸੀ । ਸਿੱਖ-ਇਤਿਹਾਸ ਲਿਖਦਾ ਹੈ ਕਿ (ਗੁਰੂ) ਹਰਿ ਗੋਬਿੰਦ 
ਦੀ ਜਿੰਦ ਉਤੇ ਦੋ ਵਾਰੀ ਖ਼ੂਨੀ ਵਾਰ ਕੀਤੇ ਗਏ ਸਨ । ਪਹਿਲਾਂ ਇਕ 
ਦਾਈ ਨੂੰ ਅੰਮ੍ਰਿਤਸਰ" ਭੇਜਿਆ ਗਿਆ, ਜੋ ਥਣਾਂ ਨੂੰ ਜ਼ਹਿਰ ਲਾ ਕੇ 
ਆਈ ਸੀ; ਫਿਰ ਇਕ ਸਪਾਧੇ ਨੂੰ ਘੱਲਿਆ ਗਿਆਂ ਸੀ, ਜਿਸ ਨੇ 

੬ 


੮ 


੭ “੮ 


੬? 


ਬਾਲ (ਗੁਰੂ) ਹਰਿ ਗੋਬਿੰਦ ਸਾਹਿਬ ਨੂੰ ਸੱਪ ਲੜਾਣ ਦੀ ਕੋਸ਼ਿਸ ਕੀਤੀ 
ਸੀ । ਪਰ ਪਰਮਾਤਮਾ ਦੀ ਕਿਰਪਾ ਨਾਲ ਦੋਵੇ ਵਾਰ ਖ਼ਾਲੀ ਗਏ ਸਨ । 


੧੫੯੪ ਦੇ ਗਏ ਸੋਨ ੧੫੯੭ ਵਿਚ ਗੁਰੂ ਅਰਜਨ 
ਸਾਹਿਬ ਪਰਵਾਰ ਸਮੇਤ ਅੰਮ੍ਰਿਤਸਰ ਵਾਪਸ ਆਏ । (ਗੁਰੂ) 
ਹਰਿ ਗੋਬਿੰਦ ਸਾਹਿਬ ਤਦੋਂ” ਦੌ ਕੁ ਸਾਲਾਂ ਦੇ ਹੋ ਗਏ ਸਨ । 
ਪਰ ਪਿੰਡਾਂ ਵਿਚ ਕਾਲ ਤੇ ਬੀਮਾਰੀਆਂ ਦਾ ਜ਼ੋਰ ਹੋਣ' ਦੇ ਕਾਰਨ 
ਸਤਿਗੁਰੂ ਜੀ ਬਹੁਤ ਚਿਰ ਅੰਮ੍ਰਿਤਸਰ ਠਹਿਰ ਨਾ ਸਕੇ । ਬਾਬਾ 
ਪ੍ਰਿਥੀਚੈਦ ਜੀ ਭੀ ਆੰਮ੍ਰਿਤਸਰ ਹੀ ਰਹਿੰਦੇ ਸਨ । ਸਿੱਖ-ਇਤਿਹਾਸ 
ਦੱਸਦਾ ਹੈ ਕਿ ਉਹਨਾਂ (ਗੁਰੂ) ਹਰਿ ਗੋਬਿੰਦ ਸਾਹਿਬ ਉਤੇ ਤੀਜਾ ਖ਼ੂਨੀ 
ਵਾਰ ਫਿਰ ਕਰਾਇਆ । ਖਿਡਾਵੇ ਨੂੰ ਭਰਮਾਂ ਕੇ ਜ਼ਹਿਰ ਦਿਵਾਣ ਦੀ 
ਕੌਸ਼ਿਸ਼ ਕੀਤੀਓ ਨੇ । ਖਿਡਾਵੇ ਨੇ ਜ਼ਹਿਰ ਦਹੀ" ਵਿਚ ਰਲਾਇਆ, 
ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਪੀਣ ਤੋ” ਨਾਂਹ ਕੀਤੀ । ਦੁਸ਼ਟ 
ਨੇ ਬਦੇ-ਬਦੀ ਪਿਲਾਣਾ ਚਾਹਿਆ, ਤਾਂ ਉਨ੍ਹਾਂ ਬਾਲਾਂ ਵਾਂਗ ਚੀਕ- 
ਚਿਹਾੜਾ ਪਾ ਦਿਤਾ । ਗੁਰੂ ਅਰਜਨ ਸਾਹਿਬ ਮੌਕੇ ਤੇ ਪਹੁੰਚ ਗਏ । 
ਖਿਡਾਵਾ ਜ਼ਾਤ ਦਾ ਬ੍ਰਾਹਮਣ ਸੀ । ਆਪਣੀ ਅੱਤ ਨੀਚ ਕਰਤੂਤ `ਤੇ 
ਉਸ ਨੂੰ ਇਤਨਾ ਹੌਲ ਪਿਆ ਕਿ ਸੂਲ ਪੈ ਗਇਓਸੁ, 'ਤੇ ਸੂਲ ਨਾਲ 
ਹੀ ਤੜਪ ਕੇ ਮਰ ਗਿਆ । ਬਾਲ-ਜਿੰਦਾਂ ਉਤੋਂ ਖ਼ੂਨੀ ਵਾਰ ਕਰਨਾ- 
ਮਨੁੱਖਤਾ ਦੀ ਚਾਦਰ ਉਤੇ ਇਹ ਮੰਦੇ ਤੋ" ਮੰਦਾ ਅਤੇ ਅੱਤ ਕਾਲਾ 
ਦਾਗ਼ ਮੰਨਿਆ ਗਿਆ ਹੈ । ਗੁਰੂ ਅਰਜਨ ਸਾਹਿਬ ਨੇ ਭੀ ਉਸ 
ਉੱਚ-ਜਾਤੀਏ ਦੀ ਅੱਤ ਨੀਵੀ ਕਰਤੂਤ ਦਾ ਜ਼ਿਕਰ ਇਕ ਸ਼ਬਦ 
ਵਿਚ ਕਰ ਦਿੱਤਾ ਹੋਇਆ ਹੈ । ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ 
ਦਰਜ ਹੈ, ਅਤੇ ਮਸੂਮ ਬਾਲਾਂ ਦੀ ਜਿੰਦ ਉਤੇ ਵਾਰ ਕਰਨ ਦੀ ਪਾਮਰਤਾ 
ਵਲ” ਵਰਜਦਾ ਹੈ । 


2੧੭ ॥1 


ਕਾਲ ਤੋਂ ਬੀਮਾਰੀਆਂ ਦੀਆਂ ਭਿਆਨਕ ਸੋਆਂ ਦੇ ਕਾਰਨ 
ਗੁਰੂ ਅਰਜਨ ਸਾਹਿਬ ਪਰਵਾਰ ਸਮੋਤ ਅੰਮ੍ਰਿਤਸਰ ਤੋ” ਫਿਰ 
੭ 


ਲਹਿੰਦੇ ਪਾਸੇ ਮਾਝੇ ਦੇ ਪਿੰਡਾਂ ਵਲ ਚੱਲ ਪਏ । ਲਾਹੋਰ ਦੀ ਹਾਲਤ 
ਬਹੁਤ ਹੀ ਭੈੜੀ ਸੁਣੀ ਜਾ ਰਹੀ ਸੀ । ਭੁੱਖ ਦੇ ਨਾਲ ਮੌਸਮੀ ਤਾਪ ਤੇ 
ਸੀਤਲਾ ਦਾ ਜ਼ੌਰ ਭੀ ਵਧ ਰਿਹਾ ਸੀ _। ਲਾਹੌਰ ਦੀਆਂ `ਗਲੀਆਂ 
ਬਜ਼ਾਰ ਲੌਥਾਂ ਨਾਲ ਭਰੇ ਰਹਿੰਦੇ ਸਨ । ਗੁਰੂ ਅਰਜਨ ਸਾਹਿਬ 
ਅੱਠ ਮਹੀਨੇ ਲਾਹੌਰ ਰਹੇ । ਇਥੋ" ਚੱਲ ਕੇ ਸਤਿਗੁਰੂ `ਜੀ ਦੱਖਣ 
ਵਲ ਰਾਵੀ ਦੇ ਕੌਢੇ ਤਕ ਸਭ ਪਿੰਡਾਂ ਵਿਚ. ਗਏ ਸਨ. । ਮਦਰ, 
ਜਬਰ, ਚੂਨੀਆਂ, ਬਹੜਵਾਲ ਉਧਰ ਉੱਘੇ ਕਸਬੇ ਸਨ । ਉਹ ਸਾਰਾ 
ਚੱਕਰ ਕੱਟ ਕੇ ੧੫੯੮ ਦੇ ਅਖ਼ੀਰ ਵਿਚ ਗੋਇੰਦਵਾਲ ਹੁੰਦੇ ਹੋਏ 
ਆੰਮ੍ਰਿਤਸਰ ਪਹੁੰਚੇ । ਇਸ ਤਰ੍ਹਾਂ ਪਿਤਾ-ਗੁਰੂ ਦੇ ਨਾਲ ਨਾਲ (ਗੁਰੂ) 
ਹਰਿ ਗੋਬਿੰਦ ਸਾਹਿਬ ਨੂੰ ਆਪਣੀ ਬਾਲ- ਉਮਰ ਰੋ ਰੋਗ-ਗ੍ਰਸੇ ਇਲਾਕਿਆਂ 
ਵਿਚ ਹੀ ਗੁਜ਼ਾਰਨੀ ਪਈ । 

_ ਅੰਮ੍ਰਿਤਸਰ ਥੋੜਾ ਹੀ ਸਮਾ ਰਹਿ ਤੇ ਗੁਰੂ ਅਰਜਨ ਸਾਹਿਬ 
ਪਹਾੜ ਪਾਸੇ ਵਲ ਦਰਿਆ ਰਾਵੀ ਦੇ ਕੌਢੇ ਤੱਕ ਪਿੰਡਾਂ ਵਿਚ 
ਗਏ ਸਨ । ਸਹਸਰਾ, ਰਮਦਾਸ, ਡੇਹਰਾ ਬਾਬਾ ਨਾਨਕ, ਕਲਾਨੌਰ 
ਆਦਿਕ ਝੰ ਲੰਘ ਕੇ ਬਾਹਠ ਗਏ, ਜੋ ਜ਼ਿਲਾ ਗੁਰਦਾਸਪੁਰ ਵਿਚ 
ਹੈ । ਉਥੇ ਬਾਬਾ ਸਿਰੀ ਚੰਦ ਜੀ ਰਹਿੰਦੇ ਸਨ । ਇਹ ਸਾਰਾ ਚੱਕਰ 
ਦੋ ਕੁ ਸਾਲਾਂ ਦਾ ਸੀ । ਸੈਨ ੧੬੦੧ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਾਪਸ 
ਆਏ । ਬਾਲ (ਗੁਰੂ) ਹਰਿ ਗੋਬਿੰਦ ਸਾਹਿਬ ਭੀ ਸਤਿਗੁਰੂ ਜੀ ਦੇ 
ਨਾਲ ਹੀ ਸਨ । ਉਸ ਵੇਲੇ ਉਨ੍ਹਾਂ ਦੀ ਉਮਰ ਸਾਢੇ ਪੰਜ ਸਾਲਾਂ ਤੋ” 
ਵਧੀਕ ਹੋ ਚੁਕੀ ਸੀ । 


ਸੀਤਲਾ- 


ਗੁਰੂ ਅਰਜਨ ਸਾਹਿਬ ਦੇ . ਜੀਵਨ ਵਿਚ ਅਸੀ ਵਿਸਥਾਰ 

ਨਾਲ ਪੜ੍ਹ ਆਏ ਹਾਂ ਕਿ ਕਾਲ ਦੇ ਨਾਲ ਨਾਲ ਮਾਝੇ ਦੇ ਪਿੰਡਾਂ ਵਿਚ 

ਅਤੇ ਲਾਹੌਰ ਸ਼ਹਿਰ ਵਿਚ ਮੌਸਮੀ ਤਾਪ ਤੇ ਸੀਤਲਾ ਦਾ ਭੀ ਬਹੁਤ 
ਦਹ 


ਰੀ 


ਅਗ 


/% 


ਜ਼ੋਰ ਪਿਆਸੀ । ਗਰੀਬਾਂ ਦੀ ਬਿਪਤਾ ਦੇ ਇਹ ਚਾਰ ਪੰਜ ਸਾਲ 
ਸਤਿਗੁਰੂ ਜੀ ਨੇ ਗਰੀਬਾਂ ਵਿੱਚ ਹੀ ਗੁਜ਼ਾਰੇ ਸਨ । ਸੀਤਲਾ ਛੂਤ ਦੀ . 
ਬੀਮਾਰੀ ਹੈ । ਆੰਮ੍ਰਿਤਸਰ ਪਹੁੰਚਦਿਆਂ ਤਕ (ਗੁਰੂ) _ਹਰਿ ਗੋਬਿੰਦ 
ਸਾਹਿਬ ਉੱਤੇ ਭੀ ਕਿਤੋ" ਅਸਰ ਹੋ ਗਿਆ । ਬੜਾ ਤੇਜ਼ ਬੁਖ਼ਾਰ ਹੋ ਕੇ 
ਫਿਰ ਭਰਵੀ" ਮਾਤਾ ਨਿਕਲੀ । ਪਰ ਅਕਾਲ ਪੁਰਖ ਦੀ ਅਪਾਰ 
ਕਿਰਪਾ ਨਾਲ ਕਿਸੇ ਅੰਗ ਉਤੇ ਉਸ ਦਾ ਕੋਈ ਕੌਝਾ ਟਿਕਵਾਂ ਅਸਰ 
ਨਾਂ ਰਿਹਾਂ। 


ਵਿੱਦਿਆ ਆਦਿਕ ਗੁਣਾਂ ਦੀ ਸਿਖਲਾਈ- 
ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਦੇ ਪਾਸ ਉੱਚੀ _ਕਰਨੀ 
ਵਾਲੇ ਤੋਂ ਉੱਘੇ ਦੋ ਸਿੱਖ ਸਨ-ਭਾਈ ਗੁਰਦਾਸ ਜੀ ਅਤੇ ਬਾਬਾ 
ਬੁੱਢਾ ਜੀ । ਜਦੋ" ਸੀਤਲਾ ਤੋ" ਪੂਰੀ _ਅਰੋਗਤਾ ਹੋਈ, ਉਸ ਵੇਲੇ 
(ਗੁਰੂ) ਹਰਿ ਗੋਬਿੰਦ ਸਾਹਿਬ ਦੀ ਉਮਰ ਛੋ ਸਾਲਾਂ ਦੀ ਹੋ ਚੁੱਕੀ ਸੀ । 
ਇਹਨਾਂ ਦੀ ਵਿਦਿਆ ਆਦਿਕ ਦਾ ਕੰਮ ਗੁਰੂ ਅਰਜਨ ਸਾਹਿਬ ਨੇ 
ਬਾਬਾ ਬੁੱਢਾ ਜੀ ਨੂੰ ਸੈਂਪਿਆ । ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ 
ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੇ ਕੰਮ ਉੱਤੇ ਲਾਇਆ ਗਿਆ ਸੀ। 
ਸਿਆਣੇ ਆਖਦੇ ਹਨ ਕਿ ਹੋਣਹਾਰ ਬਾਲ ਦੇ ਲੱਛਣ ਪੰਘੂੜੇ ਤੌ" ਹੀ 
ਦਿੱਸ ਪੈਦੇ ਹਨ । ਬਾਬਾ ਬੁੱਢਾ ਜੀ ਨੇ (ਗੁਰੂ) ਹਰਿ ਗੋਬਿੰਦ ਸਾਹਿਬ 
ਵਿਚ ਸ਼ਸਤ੍-ਵਿੱਦਿਆ ਵਲ ਖ਼ਾਸ ਰੁਚੀ ਵੇਖੀ । ਮੁਗ਼ਲ ਬਾਦਸ਼ਾਹਾਂ ਤੇ 
ਹਾਕਮਾਂ ਦੇ ਕਰਤੱਬਾਂ ਤੋ ਭੀ ਸਾਫ਼ ਦਿਸ ਰਿਹਾ ਸੀ ਕਿ ਉਹ ਜਨਤਾ 
ਦੀ ਉਸ ਜਾਗ੍ਰਤ ਨੂੰ ਪਸੈਦ ਨਹੀ” ਕਰ ਰਹੇ ਸਨ ਜੌ ਸਤਿਗੁਰੂ ਜੀ ਦੇ 
ਦਿ ਤੋਂ ਪ੍ਰੇਰਨਾ ਨਾਲ ਦਿਨੋ-ਦਿਨ ਵਧ ਰਹੀ ਸੀ । ਬਾਬਾ ਬੁੱਢਾ 
ਨੂੰ ਉਹ ਸਮਾ ਦੂਰ ਨਹੀ ਸੀ ਦਿਸ ਰਿਹਾ, ਜਦੋ" ਦਿਲ-ਵਧੇ 
ਵਿ ਨਾਲ ਮੁਗ਼ਲ ਹਕੂਮਤ ਦੀ ਟੱਕਰ ਅਵੱਸ਼ ਹੋਣੀ ਸੀ । ਤਾਹੀਏ” 
ਸ਼ਸਤ੍-ਵਿੱਦਿਆ ਵਿਚ (ਗੁਰੂ) ਹਰਿ ਗੋਬਿੰਦ ਸਾਹਿਬ ਦਾ ਸ਼ੌਕ ਤੋਂ 
੬ 


ਨਿਪੁੰਨਤਾ ਵੇਖਕੇ ਬਾਬਾ ਜੀ ਕਹਿ-ਦਿਆ ਕਰਦੇ ਸਨ ਕਿਰ ਇਹ ਜੋਧਾ 
ਮੁਗ਼ਲਾਂ ਦੇ ਸਿਰ ਇਉ” ਭੈਨੇਗਾ ਜਿਵੇ ਗੰਢਾ ਮੁੱਕੀ ਮਾਰ ਕੇ ਭੌਨੀਦਾ ਹੈ । 


ਗੁਰਿਆਈ 


ਅਕਬਰ ਦੇ ਥਾਂ ਜਹਾਂਗੀਰ ਤਖ਼ਤ ਉੱਤੋਂ ਬੈਠਾ 1 ਝੱਬਦੇ ਹੀ 
ਉਸ ਦੇ ਪੁੱਤਰ ਖ਼ੁਸਰੋ ਨੇ ਬਗਾਵਤ ਕਰ ਦਿੱਤੀ ਤੇ ਆਗਰੇ ਤੌ” 
ਪੰਜਾਬ ਵੱਲ ਆਇਆ । ਜਹਾਂਗੀਰ ਭੀ ਫ਼ੌਜ ਲੌ ਕੇ ਪਿੱਛੇ ਪਿੱਛੇ । 
ਖ਼ੁਸਰੋ ਚਿਨਾਬ ਦੇ ਕੌਢੇ ਫੜਿਆ ਗਿਆ । ਉਸ ਦੇ ਸਾਥੀਆਂ ਸਹਾਇਕਾਂ 
ਜਹਾਂਗੀਰ ਨੇ ਲਾਹੌਰ ਬੜੇ ਬੜੇ ਤਸੀਹੇ ਦੇ ਕੌ ਆਪਣੀਆਂ ਅੱਖਾਂ 
ਸਾਹਮਣੇ ਮਰਵਾਇਆ । ਇਹ ਸਾਰਾ ਹਾਲ ਵਿਸਥਾਰ ਨਾਲ 
ਅਸੀ" ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਪੜ੍ਹ ਆਏ ਹਾਂ । 

_ਸਿੱਖ-ਧਰਮ ਦੇ ਵਧਦੇ ਰਸੂਖ਼ ਨੂੰ ਨਾ ਸਹਾਰ ਕੇ ਜਾਤ-ਅਭਿਮਾਨੀ 
ਅਤੇ ਕਾਜ਼ੀ ਲੌਕ ਗੁਰੂ-ਘਰ ਦੇ ਵੈਰੀ ਬਣ ਚੁਕੇ ਹੋਏ ਸਨ । ਕਾਰੀ ਚੋਟ 
ਮਾਰਨ ਵਾਸਤੇ ਖੁਸਰੋ ਦੀ ਬਗ਼ਾਵਤ ਉਹਨਾਂ ਨੂੰ ਚੋਗਾ ਬਹਾਨਾ 
ਮਿਲਿਆ । ਭਾਵੇ" ਵਕਤ ਲੰਘ ਚੁਕਾ ਹੋਇਆ ਸੀ । ਤਿੰਨ ਹਫ਼ਤੇਂ ਹੋ 
ਚੁਕੇ ਸਨ ਕਿ .ਖ਼ੁਸਰੋ ਦੇ ਹਮਾਇਤੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ 
ਜਾ `ਚੁਕੀਆਂ ਸਨ. । ਫਿਰ _ਭੀ -ਉਹਨਾਂ ਤੀਰ ਚਲਾ ਹੀ ਦਿੱਤਾ । 
ਦਰਬਾਰੀਆਂ ਦੀ ਰਾਂਹੀ” ਜਹਾਗੀਰ ਦੇ ਕੌਨ ਭਰਿਓ ਨੇ ਕਿ ਗੁਰੂ 
ਅਰਜਨ ਸਾਹਿਬ ਨੇ ਖੁਸਰੋ ਨੂੰ ਅਸੀਸ ਤੋਂ ਸਹਾਇਤਾ ਦਿੱਤੀ ਸੀ। 
ਜਹਾਂਗੀਰ ਨੇ ਸਤਿਗੁਰੂ ਜੀ ਦੀ ਗ੍ਰਿਫ਼ਤਾਰੀ ਦੇ `ਰੁਕਮ ਜਾਂਰੀ ਕਰ 
ਦਿੱਤੇ । ਸੈਨ ੧੬੦੬ ਦੋ ਮਈ ਦਾ ਅਖ਼ੀਰਲਾ ਹਫ਼ਤਾ ਸੀ ।_: 

ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਅਤੇ ਬਾਬਾ 
ਬੁੱਢਾ ਜੀ ਆਦਿਕ ਮੁਖੀ' ਸਿੱਖਾਂ: ਨੂੰ ਸੱਦ ਕੇ ਦੇਸ ਦੇ ਉਸ ਵਕਤ ਦੇ 
ਚਾਜਸੀ ਹਾਲਾਤ ਦੱਸੇ ਅਤੇ ਸਮਝਾਇਆ ਕਿ ਪੈਰਾਂ ਹੇਠ ਲਤਾੜੀ ਦੇ 
ਲੋਕਾਂ ਵਿਚ ਮਨੁੱਖਤਾ ਦਾ ਅਹਿਸਾਸ ਪੌਦਾ ਕਰਨ ਵਾਲੀ ਤਾਲੀਮ ਦਾ 

੧੦ 


ਟੂ 
ਦੇ 





ਪਰਚਾਰ ਕਰਨ ਦਾ ਇਹ ਸਿੱਟਾ ਅਵੱਸ਼ ਨਿਕਲਣਾ ਹੀ ਸੀ । ਅਗਾਂਹ 
ਉੱਘੜਨ ਵਾਲੋਂ ਹਾਲਾਤ ਦੀ ਸੈਭਾਵਨਾ ਭੀ ਦੱਸੀ ਕਿ ਸ਼ਾਇਦ 
ਹਕੂਮਤ ਨਾਲ ਸਿੱਧੀ ਟੱਕਰ ਭੀ ਹੋ ਪਏ । 

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੈਗਤ ਦੇ ਸਾਹਮਣੇ ਭਰੇ 
ਦੀਵਾਨ ਵਿਚ ਗੁਰੂ ਅਰਜਨ ਸਾਹਿਬ ਨੇ ਗੁਰਿਆਈ ਦੀ ਜ਼ਿਮੋਵਾਰੀ 


ਗੁਰੂ ਹਰਿ ਗੋਬਿੰਦ ਸਾਹਿਬ ਨੂੰ ਸੰਪੀ । ਆਦਿ ਬੀੜ ਦਾ ਤਾਂ ਹੁਣ 
ਪਰਤੱਖ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਪਰਕਾਸ਼ ਹੀ 
ਕੀਤਾ ਜਾਂਦਾ ਸੀ । ਪਹਿਲੇ ਗੁਰ-ਵਿਅਕਤੀਆਂ ਵਾਂਗ ਗੁਰਬਾਣੀ ਦੀ 
ਸਪੁਰਦਗੀ ਦੀ ਹੁਣ ਲੋੜ ਨਹੀ” .ਰਹੀ ਸੀ । ਗੁਰਿਆਈ ਮਿਲਣ ਵੋਲੋ 
ਗੁਰੂ ਹਰਿ ਗੋਬਿੰਦ ਸਾਹਿਬ ਦੀ ਉਮਰ ੧੧ ਸਾਲਾਂ' ਦੀ ਸੀ। ਗੁਰੂ 
ਅਰਜਨ ਸਾਹਿਬ ਨੂੰ ਲਾਹੌਰ ਤਸੀਹੇ ਦੇ ਦੇ ਸ਼ਹੀਦ ਕੀਤਾ, ਗਿਆ । 
ਉਸ ਦਿਨ ਸੀ ਦੀ ੩ ੩੦ ਤਰੀਕਸੀ। 


੧੧ 


ਦੂਜਾ ਕਾਂਡ 
ਸ਼ਹੀਦੀ ਦਾ ਅਸਰ- 


ਸਿੱਖਾਂ ਨੇ ਅੱਖੀਂ ਵੇਖ ਲਿਆ _ਕਿ _ਕਾਜ਼ੀ-ਹਾਕਮਾਂ, ਖੱਤੀ- 


ਕਰਮਚਾਰੀਆਂ ਅਤੇ ਜਾਤ-ਅਭਿਮਾਨੀ ਬ੍ਰਾਹਮਣਾਂ ਨੂੰ ਗੁਰੂ ਨਾਨਕ ਦੋਵ 
ਜੀ ਦੀ ਤਾਲੀਮ ਕੁੱਭ ਰਹੀ ਸੀ । ਪੈਰਾਂ ਹੇਠ ਲਤਾੜੀ'ਦੇ ਬੈਦਿਆਂ ਨੂੰ 
ਜਗਾਂਣਾ ਹੀ ਇਹਨਾਂ ਲੋਕਾਂ ਵਾਸਤੇ ਅਸਹਿ ਕੋਮ ਸੀ । ਨਿਰਦਈ 
ਸੁਆਰਥੀ ਲੋਕਾਂ ਨੇ ਗਰੀਬਾਂ ਦੇ ਦਰਦੀ ਪੰਜਵੇ" ਗੁਰੂ ਅਰਜਨ 
ਪਾਤਿਸ਼ਾਹ ਨੂੰ ਸ਼ਹੀਦ ਕਰ ਕੇ ਜਾਗ ਪਈ ਮਨੁੱਖਤਾ ਨੂੰ ਵੈਗਾਰਿਆ । 
ਮਾਝੇ ਦੀ ਰਗ ਰਗ ਤੜਪ ਉੱਠੀ । ਗੱਭਰੂਆਂ ਦੇ ਡੌਲਿਆਂ ਵਿੱਚ 
ਲਹੂ ਨੇ ਜੌਸ਼ ਮਾਰਿਆ । ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ 
ਜਾ-ਨਸ਼ੀਨ ਗੁਰ-ਵਿਅਕਤੀਆਂ ਦੇ ਜਗਾਏ ਹੋਏ ਬੋਦੇ, ਹੁਣ ਮੁੜ 
ਨਨਰਦਈ ਸੁਆਰਥੀਆਂ ਦੇ ਜ਼ੁਲਮ ਦਾ ਨਿਸ਼ਾਨਾ ਬਣਨ ਨੂੰ ਤਿਆਰ 
ਨਹੀ ਸਨ । ਅੱਤ ਦਾ ਇਲਾਜ ਘਸੈਨ ਹੀ ਹੈ। ਸਿੱਖਾਂ ਨੇ ਪੱਕਾ ਕਰ 
ਲਿਆ ਕਿ ਟਾਕਰਾ ਹੋ ਕੇ ਹੀ ਰਹੇਗਾ । ਸ਼ਸਤ੍-ਧਾਰੀ ਬਣਨ ਦਾ ਸਮਾ 
ਆ ਗਿਆ ਹੈ । ਸਤਿਗੁਰੂ ਜੀ ਨੇ ਆਪ ਭੀ ਦੋ ਤਲਵਾਰਾਂ ਪਹਿਨ 
ਲਈਆਂ । ਇੱਕ ਮੀਰੀ ਦੀ ਤੇ ਦੂਜੀ ਪੀਰੀ ਦੀ । ਰਾਜ ਤੇ ਜੋਗ ਇਕੱਠੇ 
ਕਰ ਦਿੱਤੇ । 
ਬੀਰ-ਰਸ ਲਦੀ ਸਹੀ ਅਗਵਾਈ- 

ਗੁਰੂ ਹਰਿ ਗੋਬੰਦ ਸਾਹਿਬ ਭਾਵੇ" ਅਜੇ ੧੧ ਸਾਲਾਂ ਦੇ ਸਨ, 
ਪਰ ਉਨ੍ਹਾਂ ਚੈਗੀ ਤਰ੍ਹਾਂ ਜਾਂਚ ਲਿਆ ਕਿ ਹਕ੍ਹਮਤ ਦੀ ਬਦਲੀ ਹੋਈ 
ਰਾਜਨੀਤੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤਕ ਹੀ ਬੱਸ ਨਹੀ 

੧੨ 


ਝ 


:# 
ਆ 


ਕਰੇਗੀ । ਗ਼ਰੀਬਾਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਹੋਣਾ ਕਦੇ ਬਹਤਾ 
ਚਿਰ ਜਰਿਆ ਨਹੀ` ਜਾ ਸਕਦਾ । ਉਸ ਮਨੁੱਖਤਾ ਨੂੰ ਕੁਚਲੇ ਜਾਣ ਤੋ” 
ਬਚਾਣ ਲਈ ਉਹਨਾਂ ਦੇ ਅੰਦਰ ਬੀਰ-ਰਸ ਪੰਦਾ ਕਰਨਾ ਜ਼ਰੂਰੀ ਸੀਹ ,ਜੰਨਾਂ 


ਕਿਸੇ ਨੂੰ ਡਰਾਵੇ ਅਤੇ ਨਾਂ ਕਿਸੇ ਤੋ” ਡਰੇਂ । 
ਘੋੜੇ ਅਤੇ ਸ਼ਸਤ੍- 


ਦੂਰ ਦੂਰ ਦੇਸ਼ਾਂ ਤੇ ਪ੍ਰਾਂਤਾਂ ਵਿੱਚ ਵੱਸਦੇ _ਸਿੱਖ-ਘਰਾਣਿਆਂ 
ਪਾਸੋ ਦਸਵੈਧ ਦੀ ਮਇਆ ਇਕੱਠੀ ਕਰਨ ਲਈ _ਮਸੈਦ-ਮਰਯਾਦਾ 
ਗੁਰੂ ਅਰਜਨ ਸਾਹਿਬ ਹੀ ਚਲਾਂ ਗਏ ਸਨ । ਕਿਰਤ-ਕਾਰ ਅਤੇ 
ਵਪਾਰ ਆਦਿਕ ਸਿੱਖ ਦਾ ਸਦਾ ਹੀ ਮੁੱਖ ਧਰਮ ਹੈ । ਦੂਰ ਦੂਰ 
ਥਾਵਾਂ 'ਤੇ ਵਪਾਰੀ ਸਿੱਖ ਪਹੁੰਚੇ ਰੋਏ ਸਨ । ਗੁਰੂ ਹਰਿ ਗੋਬਿੰਦ ਸਾਹਿਬ 
ਨੇ ਮਸੈਦਾਂ ਨੂੰ ਹਦਾਇਤ ਕਰ ਦਿੱਤੀ ਕਿ ਵਪਾਰੀ ਸਿੱਖ ਨਕਦ ਭੇਟਾ ਦੇ 


`ਥਾਂ ਸੋਹਣੇ ਵਧੀਆ ਘੌੜੋ ਅਤੇ ਸ਼ਸਤ੍ਰ ਖ਼ਰੀਦ ਕੇ ਭੇਜਿਆ ਕਰਨ । 


ਸ੍ਰੀ ਹਰਿਮੰਦਰ ਸਾਹਿਬ ਮੁਕੋਮਲ ਹੋ ਜਾਣ ਕਰਕੇ ਅਤੇ ਕਾਲ ਤੇ 
ਬੀਮਾਰੀਆਂ ਦਾ ਸਹਿਮ ਮੁੱਕ ਜਾਣ ਕਰਕੇ ਹੁਣ ਨਕਦ ਰੁਪਏ ਦੀ 
ਉਤਨ] ਬਹੁਤੀ ਲੌੜ ਭੀ ਨਹੀ” ਸੀ । 
ਸ਼ਿਕਾਰ ਅਤੇ ਸ਼ਸਤ੍-ਵਿੱਦਿਆ- 

ਅੰਮ੍ਰਿਤਸਰ ਦੇ ਦੁਆਲੇ ਖੁਲ੍ਹੀਆਂ ਜੂਹਾਂ ਤੇ ਜੌਗਲ ਸਨ । 
ਸ਼ਹਿਰ ਪਹਾੜ ਪਾਸੇ ਚਾਰ ਕੁ ਮੀਲਾਂ ਦੀ ਵਿੱਥ ਉੱਤੇ ਸਿਆਲਕੋਟ ਨੂੰ 
ਜਾਂਦੀ ਸੜਕ ਦੇ ਲਾਗੇ ਇਕ ਕਸਬਾ ਗ੍ਰਮਟਾਲਾ ਹੈ । ਇਹ ਪੁਰਾਣਾ 


ਕਸਬਾ ਹੈ । ਲਾਹੌਰ ਤ` ਸ਼ਿਕਾਰ ਖੇਡਣ ਲਈ ਮੁਗ਼ਲ ਹਾਕਮ ਗੁਮਟਾਲੇ 
ਤਕ ਆ ਅੱਪੜਿਆ ਕਰਦੇ ਸਨ 1 ਗੁਰੂ ਹਰਿ ਗੋਬਿੰਦ ਸਾਹਿਬ ਨੇ 


੪ ਚੁਣਵੇ" ੫੨ ਸੂਰਮੇ ਆਪਣੇ ਪਾਸ ਰੱਖੋ, ਜੋ ਸਿੱਖਾਂ ਨ ਨੂੰ ਸ਼ਸਤ੍ਰ-ਵਿੱਦਿਆ 


` ਸਿਖਾਂ ਸਕਣ। ਗੁਰੂ ਸਾਹਿਬ ਦੀ ਇਹ ਰੁਚੀ ਵੇਖ ਕੇ ਮਾਝੇ ਖ਼ਾਲਵੇ 
੧੩ 


'ਦੁਆਬੇ ਵਿਚੋ“ ਪੰਜ ਸੌ ਦੇ ਕਰੀਬ ਜਵਾਨ ਸਿੱਖ ਗੱਭਰੂ ਸਤਿਗੁਰੂ ਜੀ ਦੇ 
ਪਾਸ ਆ ਇਕੱਠੇ ਹੋਏ । ਦਸਵੈਧ ਵਜੋ“ ਆਏ ਹੋਏ ਘੋੜੇ ਤੇ ਸ਼ਸਤ੍੍‌ 
ਉਹਨਾਂ ਨੂੰ ਦਿੱਤੇ ਗਏ, ਅਤੇ ਸ਼ਸਤ੍ਰ-ਵਿਦਿਆ ਦੀ ਸਿਖਲਾਈ ਸ਼ੁਰੂ 
ਕੀਤੀ ਗਈ । ਸਤਿਗੁਰੂ ਜੀ ਦੀ ਅਗਵਾਈ ਵਿਚ ਸਿੱਖ ਗੁਆਂਢ ਦੇ 
ਜੈਗਲਾਂ ਵਿਚ ਸ਼ਿਕਾਰ ਖੇਡਣ ਭੀ ਜਾਣ ਲੱਗ ਪਏ । ਜਾਗੀ ਜਨਤਾ ਦੀ 
ਹੋਂਦ ਕਾਇਮ ਰੱਖਣ ਲਈ ਤਨਖ਼ਾਹ ਤੋ' ਬਿਨਾ ਹੀ ਸਤਿਗੁਰੂ ਜੀ ਦੇ 
ਕਲ ਇਹ ਸਿਰ-ਵੇਚ ਫ਼ੌਜ ਬਣਨ ਲੱਗ ਪਈ । ਸਿੱਖ ਗੱਭਰੂ ਦੂਰੋ” 
ਦੂਰ ਆ ਕੇ `_ਮਹੀਨਿਆਂ-ਬੱਧੀ ਆੰਮ੍ਰਿਤਸਰ ਟਿਕ _ਕੇ ਇਥੋ” 
ਘੋੜ-ਸਵਾਰੀ ਤੇ ਸ਼ਸਤ੍-ਵਿਦਿਆ ਸਿੱਖ ਲੈ“ਦੇ ਸਨ ਅਤੇ ਫਿਰ ਆਪਣੀ 
ਘਰੀ” ਕਿਰਤ-ਕਾਰੇ ਜਾ ਲੱਗਦੇ ਸਨ। ` . ੍ 


ਮੁਸਲਮਾਨ ਭੀ-- 

ਮੁਸਲਮਾਨ ਬਾਦਸ਼ਾਹਾਂ ਦੇ ਆਉਣ ਤੋ ਪਹਿਲਾਂ .ਭਾਰਤ . ਵਿਚ 
ਬਾਹਮਣਾਂ ਦੀ. ਚਲਾਈ ਮਰਯਾਦਾ ਅਨੁਸਾਰ ਉੱਚ-ਜਾਤੀਏ ਲੱਕਾਂ ਦਾ 
ਰਾਜਸੀ । ਨੀਵੀਆਂ ਜਾਤਾਂ ਵਾਲੇ ਬਹੁਤ ਦੁਖੀ `ਸਨ । ਮੁਸਲਮਾਨ 
ਹਮਲਾ-ਆਵਰਾਂ ਦੇ ਨਾਲ ਇਸਲਾਮ _ਦੇ ਪਰਚਾਰਕ ਪੀਰ ਫ਼ਕੀਰ 
ਵਲੀ ਭੀ ਆਏ, ਜਿਨ੍ਹਾਂ ਇਹ ਦੱਸਿਆ ਕਿ ਇਸਲਾਮ ਵਿਚ ਸਭ 
ਮਨੁੱਖਾਂ ਨੂੰ ਬਰਾਬਰੀ ਦਾ ਹੱਕ ਹੈ । ਇਸ ਦੇ ਨਾਲ ਹਕੂਮਤ ਦਾ ਰਸੂਖ਼ 
ਭੀ ਰਲਿਆ । ਨਤੀਜਾ ਇਹ ਨਿਕਲਿਆ ਕਿ _ਬੜੀ ਭਾਰੀ ਗਿਣਤੀ 
ਵਿਚ ਨੀਵੀਆਂ ਜਾਤਾਂ ਦੇ ਲੋਕ ਮੁਸਲਮਾਨ ਬਣਦੇ ਗਏ । ਪਰ 
ਹਕੂਮਤ ਦੇ ਨਸ਼ੋ ਵਿਚ ਆ ਕੇ ਹਾਕਮਾਂ ਨੇ ਬਦਕਾਰੀ ਤੇਂ ਅੰਤਿਆਚਾਰਾਂ 
ਉਤੇ ਲੱਕ ਬੋਨ੍ਹ ਲਿਆ ।'ਉਥੇ ਨਾ ਹਿੰਦੂ ਦੀ ਇੱਜ਼ਤ ਦਾ ਲਿਹਾਜ਼ -ਸੀ, 
ਨਾ ਹਿੰਦੂ ਤੋ ਬਣੇ ਮੁਸਲਮਾਨ ਦੀ ਇੱਜ਼ਤ ਦਾ -। ਇਸਲਾਂਮ ਦੀ 
ਪਹਿਲੀ ਝਲਕ ਮੱਧਮ ਪੈ ਗਈ । ਸੈਨ ੧੫੯੫-੯੮ ਦੇ ਕਾਲ ਵਿਚ 
ਤਾਂ ਅਨੇਕਾਂ ਮੁਸਲਮਾਨ .ਕੁਝੇ ਈਸਾਈ ਬਣ. ਗਏ, ਕੁਝ ' ਸਿੱਖ ਬਣ 

੧੪” 


( 


੧੧44 


੮ 


ਗਏ ਸਨ । ਜਦ" ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ, ਹਾਕਮਾਂ ਦੇ 
ਅੱਤਿਆਚਾਰਾਂ ਦਾ ਟਾਕਰਾ ਕਰਨ ਲਈ, ਲੋਕ _ਸ਼ਸਤ੍ਰ-ਧਾਰੀ ਬਣਨ 

- `ਲੱਗੇ, ਤਾਂ ਅਨੇਕਾਂ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀ” ਬਣ 
-ਰਹੀ ਫ਼ੌਜ ਵਿਚ ਭਰਤੀ ਹਣ ਲੱਗ ਪਏ । 


ਸ੍ਰੀ ਅਕਾਲ ਤਖ਼ਤ- 


ਰ੍ ਗੁਰੂ ਨਾਨਕ ਦੀਦੀ ਰੀ ਦਾ ਇਹ ਇਕ ਅੱਤ ਤ ਜ਼ਰੂਰੀ 

ਅੰਗ ਹੈ ਕਿ ਸਿੱਖ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਵਿਚ ਹਾਜ਼ਰ 
ਹਵੇ, ਤੇ ਸਤਸੈਗ ਵਿਚ ਸਾਂਝੀਵਾਲ ਬਣੇ । ਇਸ ਤਰ੍ਹਾਂ ਬੇ-ਮਲ੍ਹਮ 
ਜਿਹੇ ਹੀ ਸਿੱਖ ਦਾ ਰੋਜ਼ਾਨਾ ਜੀਵਨ ਗੁਰਮਤਿ ਦੇ ਸੱਚੇ ਵਿਚ ਢਲਣਾ 
ਸ਼ੁਰੂਹੋ ਜਾਂਦਾ ਹੈ । ਜਿਥੇ ਕਿਤੇ ਭੀ ਸਿੱਖ-ਵੱਸੋ” ਸੀ, ਉਥੇ ਉਥੇ 
“ਸਤਸੈਗ ਦੀ ਖ਼ਾਤਰ ਗੁਰਦੁਆਰੇ ਬਣਾਏ ਹੋਏ ਸਨ । ਅੰਮ੍ਰਿਤਸਰ 
_ ਸਿੱਖਾਂ ਦਾ ਕੇਂਦਰੀ ਅਸਥਾਨ ਸੀ । ਸ੍ਰੀ ਹਰਿਮੰਦਰ ਸਾਹਿਬ ਵਿਚ ਹਰ 
ਵੇਲੇ ਸਤਸੈਗ ਦਾ ਪਰਬੰਧ ਸੀ, ਦੂਰੋ“ ਦੂਰੋ“ ਸਿੱਖ ਦਰਸ਼ਨ ਨੂੰ ਆਉਦੇ 
ਸਨ । ਬੀਰ-ਰਸ ਪੈਦਾ ਕਰਨ _ਲਈ ਗੁਰੂ ਹਰਿ ਗੋਬਿੰਦ ਸਾਹਿਬ ਨੇ 
ਸੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ .ਨਵਾਂ ਗੁਰਦੁਆਰਾ ਤਿਆਰ 
ਕਰਾਇਆ, ਜਿਸ ਦੇ ਦਰਸ਼ਨ-ਮਾਤ੍ ਨਾਲ ਹੀ ਸਿੱਖ ਦੇ ਹਿਰਦੇ ਵਿਚ 
ਰਾਜਸੀ ਠ'ਠ ਦਾ ਪਰਭਾਵ ਪੈਦਾ ਜਾਏ । ਉਸ ਦਾ ਨਾਂ ਅਕਾਲ ਤਖ਼ਤ 
ਰੱ ਖਿਆਂ । ਇਹ ਜ਼ਿਕਰ ਸੈਨ ੧੬੦੯ ਦਾ ਹੈ । ਦੀ 


ਸ਼ਾਂਤ-ਰਸ ਅਤੇ ਬੀਰ-ਰਸ- ਸੀ 
ਤਖ਼ਤ ਛੜ੍, ਰਾਜ ਆਦਿਕ ਪ 'ਸੈਸਕਾਰ ਗੂਰੂ ਸੀ ਗੌਥਿੰਫ 
_ ਸਾਹਿਬ ਦੇ ਵੇਲੇ ਕੋਈ ਨਵੇ' ਨਹੀ“ ਚਲ'ਏ ਗਝੇ । ਦੁਨੀਆ ਦੇ 
? ਸੁਆਰਥੀ ਰਾਜਿਆਂ ਬਾਦਸ਼ਾਹਾਂ ਦੇ _ਟਾਕਰੇ -ਉਤੇ, ਸਿੱਖ_, ਆਪਣੇ 
ਸਤਿਗੁਰੂ ਨੂੰ ਸੱਚੇ ਰੱਬੀ ਰਾਜ ਤਖ਼ਤ ਛੜ੍ ਦਾ ਮਾਲਕ ਸਮਝਦੇ ,ਅਤੇ', 
੧੫ 


ਆਖਦੇ ਆ ਰਹੇ ਹਨ । ਸੱਤਾ ਅਤੇ ਬਲਵੈਡ ਰਬਾਬੀ ਗੁਰੂ ਰਾਮਦਾਸ 
ਅਤੇ ਗੁਰੂ ਅਰਜਨ ਸਾਹਿਬ ਦੇ ਵੇਲੋਂ ਕੀਰਤਨ ਕਰਦੇ ਸਨ । ਜਦੋ” 

ਉਹਨਾਂ ਸੰਨ ੧੫੮੨ ਵਿੱਚ ਆਪਣੀ ਭੁੱਲ ਦੀ ਮਾਫ਼ੀ ਮੰਗਣ' ਪਿੱਛੋ" 
ਗੁਰੂ ਦੀ ਮਹਿਮਾ ਵਿੱਚ ਇੱਕ 'ਵਾਰ` ਲਿਖੀ ਸੀ, ਉਸ ਵਿੱਚ ਉਹਨਾਂ ਨੇ 
ਲਫ਼ਜ਼ ਤਖ਼ਤ ਛਤ੍ਹ ਰਾਜ ਆਦਿਕ ਵਰੜ ਕੇ ਸਿੱਖਾਂ ਦੇ ਆਪਣੇ ਗੁਰੂ 
ਪਾਤਿਸ਼ਾਹ ਬਾਰੇ ਦਿਲੀ ਭਾਵ ਸਾਫ਼ ਪਰਗਟ ਕਰ ਦਿੱਤੇ ਸਨ । 
ਬੀਰ-ਰਸ ਦਾ ਅੰਕੁਰ ਤਾਂ ਤਦੋ” ਹੀ ਫੁੱਟ ਪਿਆ, ਜਦੋਂ” ਪੈਰਾਂ ਹੇਠ 
ਲਤਾੜੀ'ਦੇ ਬੋਦਿਆਂ ਦੀ ਮਨੁੱਖਤਾ ਨੂੰ ਹੁਲਾਰਾ ਦਿੱਤਾ ਗਿਆ । ਗੁਰੂ 
ਹਰਿ ਗੋਬਿੰਦ ਸਾਹਿਬ ਨੇ ਉਸ ਨੂੰ ਹੋਰ ਉੱਘਾ ਕਰ ਦਿੱਤਾ ਸੀ । 


ਵਾਰਾਂ ਅਤੇ ਢਾਡੀ- 


ਦੂਜਿਆਂ ਦੇ ਘਰ ਲੁਟਣੇ ਤੋਂ ਦੇਸ਼ ਮੱਲਣੇ, ਮਨੁੱਖ ਦਾ ਇਹ . 
ਪਸ਼ਹ-ਸੁਭਾਉ ਮੁੱਢ ਕਦੀਮਾਂ ਤੋ ਤੁਰਿਆ ਆ ਰਿਹਾ ਹੈ । ਅੱਗੋ ਆਪਣੇ _ 
ਦੇਸ਼ ਦੀ ਇੱਜ਼ਤ ਤੋਂ ਅਣਖ ਬਚਾਣ ਲਈ ਕਈ ਸੂਰਮੇ ਨਿੱਤਰ ਪੈ'ਦੇ 
ਹਨ, ਜੌ ਆਪਣਾ ਸਿਰ ਭਲੀ ਉਤੇ ਰੱਖ ਕੇ ਮਰਦਾਂ ਵਾਂਗ ਜਾਬਰਾਂ ਦਾ 
ਟਾਕਰਾ ਕਰਦੇ ਹਨ। ਅਜਿਹੇ ਸੂਰਮਿਆਂ ਦੀ ਬਹਾਦਰੀ ਦੇ ਕਰਤੱਬ 
ਦਿਲ-ਖਿੱਚਵੀ ਕਵਿਤਾ ਵਿੱਚ ਲਿਖੇ ਜਾਂਦੇ ਹਨ, ਜਿਨ੍ਹਾਂ ਨੂੰ 'ਵਾਰਾਂ” 
ਆਖਦੇ ਹਨ । ਦੇਸ਼-ਵਾਸੀਆਂ ਦੋ ਦਿਲ ਵਿੱਚ ਦੇਸ਼-ਪਿਆਰ ਦੇ ਤਰੈਗ 
ਪੈਦਾ ਕਰਨ ਲਈ ਇਹ 'ਵਾਰਾਂ' ਬੰਦਿਆਂ ਦੇ ਵੱਡੇ ਵੱਡੇ ਇਕੱਠਾਂ 
ਵਿੱਚ ਢੱਡ ਤੋਂ ਸਾਰੈਗੀ ਸਾਜ ਵਜਾ ਕੇ ਗਾਂਵੀਆਂ ਜਾਂਦੀਆਂ ਹਨ । ਢੱਡ 
ਵਜਾਣ ਕਰਕੇ ਉਨ੍ਹਾਂ ਨੂੰ “ਢਾਡੀ ਕਿਹਾ ਜਾਂਦਾ ਹੈ ! ਢਾਡੀਆਂ ਦੀ 
ਵਾਰਾਂ” ਗਾਵਣ ਦੀ ਰੀਤ ਭੀ ਮਨੁੱਖਾ ਇਤਿਹਾਸ ਵਿਚ ਬੜੀ ਪੁਰਾਣੀ 
ਚਲੀ ਆ ਰਹੀ ਹੈ । 

ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਬੜਾ ਖੁਲ੍ਹਾ ਦਲਾਨ ਹੈ, 
ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਬੈਠ ਸਕਦੇ ਹਨ । ਗੁਰਬਾਣੀ 


੧੬ 


ਸੇ 
ਮੋ 
ਅਲ 


ਦੇ ਕੀਰਤਨ ਤੇ ਦੀਵਾਨ ਤਾਂ ਦੋਵੇ" ਵੇਲੋਂ ਸੀ ਹਰਿਮੰਦਰ ਸਾਹਿਬ ਵਿਚ 
ਲੱਗਦੇ ਹੀ ਸਨ । ਗੁਰੂ ਹਰਿ ਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ 
ਸੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲੌਢੇ ਪਹਿਰ ਇਕੱਠੇ ਹੋਣੇ ਸ਼ੁਰੂ 
ਹੋਏ, ਜਿਥੇਂ ਢਾਡੀ ਲੋਕ ਜੋਧਿਆਂ ਦੀਆਂ ਵਾਰਾਂ ਗਾਉ'ਦੇ ਸਨ। ਇਹ 
ਨਵਾਂ ਉੱਦਮ ਸਿੱਖਾਂ ਵਿਚ ਬੀਰ-ਰਸ ਪੈਦਾ ਕਰਨ ਅਤੇ ਚਮਕਾਣ ਲਈ 
ਥੀਤਾ ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਜਿਸ ਢਾਡੀ ਨੇ 
ਪਹਿਲਾਂ ਪਹਿਲ ਇਹ ਕੌਮ ਸ਼ੁਰੂ ਕੀਤਾ ਸੀ, ਉਸ ਦਾ ਨਾਮ 
ਅਬਦੁੱਲਾ ਸੀ । 

ਅਸੀ ਪਿੱਛੇ ਵੇਖ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ _ਵਿਚ 
ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ 
ਸਾਹਿਬ ਦੀਆਂ ' ਵਾਰਾਂ ਭੀ ਹਨ 1 ਇਹਨਾਂ ਨੂੰ ਗਾਉਣ ਲਈ ਗੁਰੂ 
ਅਰਜਨ ਸਾਹਿਬ ਨੇ ਉਹੀ ਗੀਤਾਂ ਮੁਕੱਰਰ ਕੀਤੀਆਂ ਸਨ, ਜਿਨ੍ਹਾਂ 
ਰੀਤਾਂ ਵਿਚ ਢਾਡੀ ਲੌਕ ਜੌਧਿਆਂ ਦੀਆਂ ਵਾਰਾਂ ਗਾਇਆ ਕਰਦੇ ਸਨ 1 
ਇਸ ਦਾ ਭਾਵ ਭੀ ਇਹੀ ਸੀ ਕਿ ਪਰਮ'ਤਮਾ _ਦੀ ਸਿਫ਼ਤ-ਸਲਾਹ 
ਗਾਉ”ਦਿਆਂ ਭੀ ਬੀਰ-ਰਸ ਹੁਲਾਰੇ ਵਿਚ ਆਵੇ । 

ਇਸੇ ਹੀ ਸਿਲਸਿਲੇ ਵਿਚ ਕੁਸ਼ਤੀ ਆਦਿਕ ਮਰਦਾਵੀਆਂ ਖੇਡਾਂ 


ਵਲ ਸਿੱਖਾਂ ਦੀ ਰੁਚੀ ਵਧਾਣ ਲਈ ਕਈ ਉਚੇਚੇ ਪਰਬੰਧ ਕੀਤੇ ਗਏ । 


੧੭ 


ਤੀਜਾ ਕਾਂਡ 
ਟਿਕਵਾਂ ਸਮਾ- 
ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਅਸੀ ਵੇਖ ਆਏ ਹਾਂ 
ਕਿ ਮਈ ਸੈਨ ੧੬੦੬ ਦੇ ਅਖ਼ੀਰਲੇ ਹਫ਼ਤੇ ਵਿਚ ਦੋਖੀਆਂ ਦੀਆਂ 
ਲਾਈਆਂ ਲੂਤੀਆਂ ਦੇ ਅਸਰ ਹੇਠ ਜਹਾਂਗੀਰ ਗੁਰੂ ਅਰਜਨ ਦੱਵ ਜੀ 
ਨੂੰ ਤਸੀਹੇ ਦੇ ਕੇ ਮਾਰਨ ਦਾ ਹੁਕਮ ਜਾਰੀ ਕਰ ਕੇ, ਆਪ ਉਸੇ ਵੋਲੋਂ 
ਸਿੰਧ ਨੈ ਚਲਾ ਗਿਆ ਸੀ । _ਕੰਧਾਰ ਤੱਕ ਦਾ ਇਲਾਕਾ ਮੁਗ਼ਲ 
ਬਾਦਸ਼ਾਹਾਂ ਦੇ ਅਧੀਨ ਸੀ । ਪਰ ਅਕਬਰ ਦੀ ਮੌਤ ਦੇ ਪਿਛੋ' 
ਈਰਾਨ ਦੇ ਬਾਦਸ਼ਾਹ ਨੇ ਕੇਧਾਰ ਵਲ ਛੋੜਖ਼ਾਨੀ ਸ਼ੁਰੂ ਕਰਾਂ 
ਦਿੱਤੀ। ਜਹਾਂਗੀਰ ਇਹ ਸੁਣ ਕੇ ਸਿੰਧ ਤੋਂ ਛੇਤੀ ਹੀ ਲਾਹੌਰ ਮੁੜ 
ਆਇਆ । ਇਥੋ ਭੀ ਤੁਰਤ ਹੀ ੨੭ ਮਾਰਚ ੧੬੦੭ ਨੂੰ ਕਾਬਲ 
ਵਲ ਚੱਲ ਪਿਆ, ਅਤੇ ਬੇਗਮਾਂ ਸਮੋਤ ੪ ਜੂਨ ਨੂੰ ਕਾਬਲ ਅੱਪੜਿਆਂ । 
ਜਦੋਂ` ਕੌਧਾਰ ਵਾਲੀ ਗੜਬੜ ਮੁਕ ਗਈ, ਤਾਂ ਜਹਾਂਗੀਰ ਅਗਸਤ 
੧੬੦੭ ਵਿਚ ਕਾਬਲੌ` ਚੱਲ ਕੇ ਫ਼ਰਵਰੀ ੧੬੦੮ ਵਿਚ ਫਿਰ 
ਲਾਹੌਰ ਵਾਪਸ ਆ ਗਿਆ । ਇਥੇ ਕੁਝ ਦਿਨ ਠਹਿਰ ਕੇ ਉਹ 
ਆਰਰੇ ਨੂੰ ਰਵਾਨਾ ਹੋ ਗਿਆ, ਜਿੱਥੇ ਉਹ ੨੨ ਮਾਰਚ ੧੬੦੮ ਨੂੰ ਜਾ 
ਪਹੁੰਚਿਆ । 
ਜਹਾਂਗੀਰ ਨੂੰ ਰਾਜਪੂਤਾਨੇ, ਦੱਖਣ ਤੇ ਗੁਜਰਾਤ _ਕਾਠੀਆਵਾੜ 
ਵਿਚ ਇਤਨੇ ਰਾਜਸੀ ਝਬੇਲੇ ਆ ਪਏ ਕਿ ਉਸ ਨੂੰ ਆਗਰਾ ਭੀ 
ਛੱਡ ਕੇ ਉਧਰ ਜਾਣਾ ਪਿਆ । ਕਈ ਸਾਲ ਉਧਰ ਰਹਿ ਕੇ ਉਹ 


ਸੈਨ ੧੬੧੯ ਵਿਚ ਆਗਰੇ ਵਾਪਸ ਆਇਆ ਸੀ । 
੧੩ 


੪ 


" 


੧ 


ਗੁਰੂ ਹਰਿ ਗੋਬਿੰਦ ਸਾਹਿਬ ਨੂੰ ਕਈ ਸਾਲਾਂ ਦਾ ਇਹ ਟਿਕਵਾਂ 
ਸਮਾ ਮਿਲ ਗਿਆ 1 ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੀ 
ਸ਼ਹੀਦੀ ਤੋ ਪਿਛੋ ਸਿੱਖਾਂ ਵਲ ਭਲੀ ਨੀਤੀ ਹੀ ਵਰਤੀ । ਇਸੇ ਵਾਸਤੇ 
ਪੰਜਾਬ ਦੇ ਕਿਸੇ ਹਾਕਮ ਨੇ ਭੀ ਸਿੱਖਾਂ ਵਲ ਬੀਰਬਲ ਸੁਲਹੀ ਖਾਂ 
ਵਾਲਾ ਹੋਛਾ ਰਵੱਈਆ ਨਾ ਵਰਤਿਆ । 


ਤਪੇ ਦਿਲਾਂ ਲਈ ਉੱਦਮ- 


ਇਹ ਯਕੀਨ ਜਹਾਂਗੀਰ ਨੂੰ ਪਹਿਲਾਂ ਹੀ ਹੋ ਚੁਕਿਆ ਸੀ ਕਿ 
ਗੁਰੂ ਅਰਜਨ ਸਾਹਿਬ ਨੇ ਖ਼ੁਸਰੋ ਦੀ ਬਗ਼ਾਵਤ ਵਿਚ ਕੋਈ ਦਿਲਚਸਪੀ 
ਨਹੀ“ ਲਈ ਸੀ; ਪਰ ਕਈ ਰਸੂਖ਼ ਵਾਲੇ ਦਰਬਾਂਰੀਆਂ ਦੀ ਪ੍ਰਰਨਾ ਹੇਠ 
ਉਸ ਨੇ ਉਹ ਅੱਤਿਆਚਾਰ ਕੀਤਾ ਸੀ । ਉਹਨਾਂ ਵਿਚ ਚੰਦੂ ਭੀ 
ਸ਼ਾਮਲ ਸੀ । ਚੋਦ ਨੇ ਹੀ ਆਪਣੇ ਸਾਹਮਣੇ ਸਾਰੇ ਤਸੀਹੇ ਸਤਿਗੁਰੂ ਜੀ ਨ ਨੂੰ 
ਦਿੱਤੇ ਸਨ । 


ਅਜੇ ਮਸਾਂ ਸਾਢੇ ਸਤ ਸਾਲ ਹੀ ਬੀਤੇ ਸਨ, ਜਦੋ“ ਸੈਨ 
੧੫੯੭-੮੯੮ ਵਿਚ ਲਾਹੌਰ-ਨਿਵਾਸੀ ਲੋਕ ਭਿਆਨਕ ਕਾਲ ਦੇ ਪੈਦਾ 
ਕੀਤੇ ਮੌਸਮੀ ਤਾਪ ਅਤੇ 'ਚੀਚਕ ਦਾ ਸ਼ਿਕਾਰ ਹੋਏ ਹੋਏ ਸਨ, ਲਾਹੌਰ 
ਦੀਆਂ ਗਲੀਆਂ ਬਜ਼ਾਰ ਮੁਰਦਿਆਂ ਨਾਲ ਇਤਨੇ ਤਰੱਕੇ ਪਏ ਸਨ 
ਕਿ ਕੋਈ ਨੱਕ ਨਹੀ” ਸੀ ਡਾਂਹਦਾ 1 ਗੁਰੂ ਅਰਜਨ ਦੇਵ ਜੀ _ਆਪਣਾ 
ਸਿਰ ਤਲੀ ਉੱਤੇ ਰੱਖ ਕੇਂ ਆਪਣੇ ਇਕੋ-ਇਕ ਪੁੱਤਰ ਦੀ ਬਾਲ-ਜਿੰਦੜ 
ਨੂੰ ਖ਼ਤਰੇ ਵਿਚ ਪਾ ਕੇ ਅੱਠ ਮਹੀਨੇ ਲਾਹੌਰ ਰਹੇ ਸਨ । _ਗਲੀ ਗਲੀ 
ਘਰ ਘਰ ਅੱਪੜਦੇ ਸਨ, ਤੋਂ ਭੁਖੇ-ਮਰਦਿਆਂ ਲਈ ਰੋਟੀ ਦਾ ਪਰਬੰਧ 
ਕਰਦੇ ਸਨ ਅਤੋਂ ਰੋਗ ਗ੍ਰਸਿਆਂ ਨੂੰ ਦਾਰੂ-ਦਰਮਲ .ਦੋ'ਦੇਂ ਸਨ । 
ਲਾਹੌਰ-ਨਿਵਾਸੀ ਕੀ ਹਿੰਦੂ ਤੇ ਕੀ ਮੁਸਲਮਾਨ ਸਤਿਗੁਰੂ. ਜੀ ਦਾ -ਇਹ 
ਉਪਕਾਰ ਭੁਲ ਨਹੀ“ ਸਨ । ਗੁਰੂ ਅਰਜਨ ਸਾਹਿਬ ਨੂੰ ਮਿਲ-ਰਹੇ 
ਤਸੀਹਿਆਂ ਨੰ ਸਿੱਖਾਂ ਦੇ ਦਿਲਾਂ ਵਿਚ ਤਾਂ ਛੁਰੀ _ਚਲਾਣੀ ਹੀ ਸ਼ੀ, 

੧੯ 


ਹਿੰਦੂ ਮੁਸਲਮਾਨ ਭੀ ਤੜਪ ਉੱਠੇ ਸਨ । ਇਹ ਸਭ ਖ਼ਬਰਾਂ ਜਹਾਂਗੀਰ 
ਨੂੰ ਅੱਪੜੀਆਂ ਹੋਈਆਂ ਸਨ । ਉਸ ਨੇ ਲਾਹੌਰ-ਨਿਵਾਸੀਆਂ ਦੇ ਤਪੇ 
ਦਿਲਾਂ ਨੂੰ ਠੰਢਾ ਭੀ ਕਰਨਾ ਸੀ । ਕਾਬਲੌ` ਲਾਹੌਰ ਵਾਪਸ ਆ ਕੇ 
ਜਹਾਂਗੀਰ ਨੇ ਚੰਦੂ ਨੂੰ ਲਾਹੌਰ-ਨਿਵਾਸੀਆਂ ਦੇ ਹਵਾਲੇ ਕਰ ਦਿੱਤਾ ਤੇ 
ਆਪ ਆਗਰੇ ਵੱਲ ਚਲਾ ਗਿਆ । ਲਾਹੌਰ-ਨਿਵਾਸੀਆਂ ਦੇ ਦਿਲਾਂ 
ਤੋ" ਚੈਦੂ ਦੀਆਂ ਹਿਰਦੇ-ਵੇਧਕ ਕਰਤ੍ਹਤਾਂ ਦੀ ਯਾਦ ਅਜੇ ਭੁੱਲੀ ਨਹੀ" 
ਸੀ । ਉਹਨਾਂ ਉਸ ਨੂੰ ਯੋਗ ਦੌਡ ਦਿੱਤੇ । ਜਿਸ ਭਠਿਆਰੇ ਨੂੰ ਮਜਬੂਰ 
ਕਰ ਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਰੀਰ ਉਤੋਂ ਸੜਦੀ ਰੇਤ 
ਪੁਆਈ ਸੀ, ਉਸ ਨੂੰ ਭੀ ਅਜੇ ਉਹ ਸੱਲ ਭੁੱਲੋਂ ਨਹੀ" ਸਨ । ਜਦੋ” ਚੰਦੂ 
ਲਾਹੌਰ-ਨਿਵਾਸੀਆਂ ਦੇ ਹੱਥ ਆਇਆ, ਤਾਂ ਉਸ ਭਠਿਆਰੇ ਨੇ 
ਉਹਨੀ” ਹੱਥੀ" ਚੇਦੂ ਉੱਤੇ ਸੜਦੀ ਰੇਤ ਦੇ ਕੜਛੇ ਪਾ ਕੈ ਆਪਣੇ ਦਿਲ 
ਦੀ ਭੜਾਸ ਕੱਢੀ । ਉਹ ਰੇਤ ਦੇ ਕੜਛੇ ਹੀ ਚੰਦੂ ਦੀ ਮੌਤਾਂ ਦਾ ਕਾਰਨ 
ਬਣੋ ਸਨ । 
ਸਿੱਖ ਧਰਮ ਦਾ ਪਰਚਾਰ, ਦੁਆਬੇ ਮਾਲਵੇ ਵਿਚ- 

ਮਨੁੱਖਾ ਇਤਿਹਾਸ ਵਿਚ ਮਨੁੱਖ ਦਾ ਇਹ ਚੈਦਰਾ ਰਵੱਦੀਆ 
ਮੁੱਢ-ਕਦੀਮਾਂ ਤੋ' ਤੁਰਿਆ ਆ ਰਿਹਾ ਹੈ ਕਿ ਇਹ ਆਪਣੇ ਸੁਆਰਥਾਂ 
ਦੀ ਖ਼ਾਤਰ ਵਾਹ-ਲੱਗਦੇ ਆਪਣੇ ਤੋ“ ਮਾੜੇ ਬੈਦਿਆਂ ਨੂੰ ਪੈਰਾਂ ਹੇਠ 





“ ਮਹਾਨ ਕੌਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਚੋਦ ਦੀ ਮੌਤ ਸੋਨ 
੧੬੧੩ ਵਿਚ ਦੱਸਦੇ ਹਨ । ਪਰ ਜਹਾਂਗੀ3 ਸੋਨ ੧੬੦੮ ਵਿਚ ਲਾਹੌਰ ਤੋ” 
ਵਾਪਸ ਜਾ ਕੇ ਬਹੁਤਾ ਸਮਾ ਗੁਜਰਾਤ ਕਾਠੀਆਵਾੜ ਰਾਜਪੂਤਾਨੇ ਵਿਚ ਰਿਹਾ 
ਸੀ, ਉਧਰੋਂ“ ਉਹ ਅਪ੍ਰੈਲ ਸੈਨ ੧੬੧੯ ਵਿਚ ਮੁੜ ਆਗਰੇ ਪਹੁੰਚਿਆ ਸੀ। 
ਸ਼ਰਾਬ ਬਹੁਤੀ ਪੀਣ ਕਰਕੇ ਉਸ ਨੂੰ ਉਸੇ ਸਾਲ ਦਮਾ ਹੋ 'ਗਿਆ । ਸਿੱਹਤ ਦੀ 
ਖ਼ਾਤਰ ਜਹਾਂਗੀਰ ਸੰਨ ੧੬੨੦ ਦੇ ਸ਼ੁਰੂ ਵਿਚ ਕਸ਼ਮੀਰ ਚਲਾ ਗਿਆ । ਉੱਥੋ” 
ਵਾਪਸੀ ਤੇ ੨੦ ਨਵੰਬਰ ੧੬੨੦ ਨੂੰ ਉਹ ਲਾਹੌਰ ਆਇਆ ਸੀ. । ਸੋ, ਚੋਦ 
ਨੂੰ ਸਜ਼ਾ ਮਿਲਣ ਦਾ ਠੀਕ ਸਾਲ ੧੬੦੯ ਹੀ ਜਾਪਦਾ ਹੈ, ਜਦੋਂ ਜਹਾਂਗੀਰ 
ਕਾਬਲ ਤੋ ਵਾਪਸ ਆ ਕੇ ਲਾਹੌਰ ਠਹਿਰਿਿਆ ਸੀਂ । 
<੨੨. 


੮ # 


੧ 


ਇਵ” 


ਲਤਾੜਦਾ ਹੈ। ਕਈ ਐਸੇ ਬੰਦੇ ਭੀ ਮੌਜੂਦ ਹੁੰਦੇ ਹਨ ਜੋ ਅਜਿਹੀ 
ਪਿਝੋਜ਼ੋਰੀ ਨੂੰ ਪਸੈਦ ਨਹੀ ਕਰਦੇ, ਪਰ ਡਾਢੇ ਨੂੰ ਵਧੀਕੀਆਂ ਤ” 


ਰੋਕਣ ਦਾ ਹੌਸਲਾ ਕਿਸੇ ਵਿਰਲੋ ਸੂਰਮੇ ਨੂੰ ਹੀ ਪੈ ਸਕਦਾ ਹੈ । ਗੁਰੂ 


ਨਾਨਕ ਜੀ ਦੀ ਤਾਲੀਮ ਵਿਚ ਇਹ ਇਕ ਅੱਤ ਜ਼ਰੂਰੀ ਅੰਗ ਹੈ ਕਿ 
ਗਰੀਬਾਂ ਦੀ ਬਾਂਹ ਫੜਨੀ ਧਰਮ ਦਾ ਕੌਮ ਹੈ। ਇਸ ਤਾਲੀਮ ਅਨੁਸਾਰ 
ਡੁਰਿਆਂ ਸੁਤੇ ਹੀ ਦੁਰਾਚਾਰੀਆਂ, ਅੱਤਿਆਚਾਰੀਆਂ ਅਤੇ ਜਰਵਾਣਿਆਂ 
ਨਾਲ ਮੱਥਾ ਲੱਗ ਜਾਂਦਾ ਹੈ । ਸੋ, ਗੁਰੂ ਨਾਨਕ ਦੇਵ ਜੀ ਦੇ ਘਰ ਵਿਚ 
ਸ਼ਾਂਤ-ਰਸ ਅਤੇ ਬੀਰ-ਰਸ ਨਾਲੋ-ਨਾਲ ਸਾਵੇ' ਹੀ ਤੁਰੇ ਆਏ ਹਨ । 
ਫਿਰ ਭੀ ਨਿਰਾ ਕੀਰਤਨ ਸਿਮਰਨ ਵਲ ਵਧੀਕ ਧਿਆਨ ਦੋਣ ਵਾਲੋਂ 
ਬੈਦੇ ਕਈ ਵਾਰੀ ਟਪਲਾ ਖਾ ਜਾਂਦੇ ਹਨ । ਉਹ ਸ਼ਾਂਤ-ਰਸ ਅਤੇ 
ਬੀਰ-ਰਸ ਨੂੰ ਵੱਖ ਵੱਖ ਦਰਜਾ ਦੇ ਦੇ'ਦੇ ਹਨ । 


ਗਰੀਬਾਂ ਦੀ ਬਾਂਹ ਫੜਨ ਵਾਲੋਂ ਸਿੱਖ-ਧਰਮ ਦੀ ਵਿਰੋਧਤਾ 
ਇਥੋ ਤਕ ਆ ਅੱਪੜੀ ਕਿ ਇਸ ਨੂੰ ਮੁਕਾਂਅ ਦੇਣ ਲਈ ਹਰ ਤਰ੍ਹਾਂ ਦੇ 
ਉਪਰਾਲੇ ਕੀਤੇ _ਜਾਣ ਲੱਗ ਪਏ ਅਤੇ ਗੁਰੂ ਅਰਜਨ ਸਾਹਿਬ ਨੂੰ 
ਸ਼ਹੀਦ ਭੀ ਕੀਤਾ ਗਿਆ । ਜੋ ਜਗਾਏ ਹੋਏ ਗਰੀਬਾਂ ਨੂੰ ਜੀਊਦੇ 


ਜੜ 


"੧ 


ਜਾਗਦੇ ਰੱਖਣਾ ਸੀ, ਤਾਂ ਇਹ ਭੀ ਜ਼ਰੂਰੀ ਸੀ ਕਿ ਉਹਨਾਂ ਨੂੰ ਜਗਾਣ 
ਵਾਲੀ ਜਮਾਤ ਦੀ ਜੱਥੋਬੈਦੀ ਕਾਇਮ ਰਹੇ । ਗੁਰੂ ਹਰਿ ਗੋਬਿੰਦ 
ਸਾਹਿਬ ਨੇ ਉੱਘੜ ਕੇ ਸਿੱਖਾਂ ਨੂੰ ਬੀਰ-ਰਸ ਵੱਲ ਉਚੇਚੀ ਪ੍ਰੇਰਨਾ 
ਕੀਤੀ । ਇਸ ਦਾ ਮੁੱਢ ਉਹਨਾਂ ਨੇ ਸਭ ਤੋ' ਪਹਿਲਾਂ ਕੇ'ਦਰੀ ਅਸਬਾਨ 

ਅੰਮ੍ਰਿਤਸਰ ਵਿਚ ਹੀ ਬੱਧਾ । ਪੰਜ ਛੇ ਸਾਲ ਅੰਮ੍ਰਿਤਸਰ ਵਿਚ ਹੀ 
ਰਹਿ ਕੇ ਸ਼ਸਤ੍-ਵਿੱਦਿਆ, ਸ਼ਿਕਾਰ, _ਮਰਦਾਵੀਆਂ ਖੇਡਾਂ ਆਦਿਕ 
ਫਲ ਸਿੱਖਾਂ ਦੀ ਰੁਚੀ ਵਧਾਂਦੇ ਰਹੇ । ਗੁਰੂ ਨਾਨਕ ਦੇਵ ਜੀ ਦੇ ਦਿੱਤੇ 
ਬੀਰ-ਰਸ ਵਿਚ ਪਹਿਲੀ ਸ਼ਤਤ ਇਹ ਹੀ ਹੈ ਕਿ ਕਿਸੇ ਨੂੰ ਦੁੱਖ ਦੇਣਾ 
ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਨੂੰ ਫਿੱਕਾ 
ਬੋਲ ਭੀ ਨਹੀ' ਬੋਲਣਾ । ਇਹ ਇਕ. ਔਸਾ ਕਠਨ ਤਪ ਸੀ, ਜੋ ਸਿੱਖ 

੨੧੭ 


ਆਪਣੇ ਗੁਰੂਆਂ ਦੀ ਅਗਵਾਈ ਵਿਚ ਪੰਜ ਪੀੜ੍ਹੀਆਂ ਤੋ ਸਾਧਦੇ ਆ 
ਚਹੇ ਸਨ । ਇਹੀ ਕਾਰਨ ਸੀ ਕਿ ਸਿੱਖਾਂ ਦਾ ਨਵਾਂ-ਦਿੱਸਦਾ ਜੀਵਨ-ਦੈਗ 
ਗੁਆਂਢੀਆਂ ਨੂੰ ਚੁਭਵਾਂ ਨਹੀ" ਸੀ ਲੱਗਾ । 

ਅਸੀ ਪਿਛੇ ਇਹ ਭੀ । ਵੇਖ ਆਏ ਹਾਂ ਕਿ ਚਾਰ ਗੁਰ- 





ਵਿਅਕਤੀਆਂ ਦੀ ਮਿਹਨਤ ਨਾਲ ਮਾਝੇ ਵਿਚੋ“ ਬ੍ਰਾਹਮਣ ਦੀ 


ਉੱਚੀ ਜਾਤ ਵਾਲਾ ਜੂਲਾ ਅਤੇ ਸਖੀ ਸਰਵਰ ਦਾ _ਰਸੂਖ਼ ਮੁਕ ਗਏ 
ਸਨ । ਗੁਰੂ ਅਰਜਨ ਸਾਹਿਬ ਨੇ 'ਬਿਆਸਾ ਤੋਂ“ ਪਾਰ ਲੰਘ ਕੇ ਦੁਆਬੇ 
ਵਿਚ ਭੀ ਪਰਚਾਰ ਸ਼ੁਰੂ ਕਰ ਦਿਤਾ ਸੀ, ਅਤੇ ਕਰਤਾਰਪੁਰ ਨੂੰ ਨਵਾਂ 
ਪਰਚ'ਰ-ਕੇ“ਦਰ ਬਣਾ ਆਏ ਸਨ । ਹੁਣ ਗੁਰੂ ਹਰਿ ਗੋਬਿੰਦ ਸਾਹਿਬ 
ਉਸ ਅਰੋਭੇ ਉੱਦਮ ਵਿਚ ਵਧੀਕ। ਜਿੰਦ ਪਾਣ ਲਈ ਦੁਆਬੇ ਮਾਲਵੇ 
ਵਲ ਚੱਲ ੫ਏ । ਇਹ ਜ਼ਿਕਰ ਸੈਨ ੧੬੧੨-੧੩ ਦਾ ਹੈ । 


ਪੌਦੇ ਖ਼ਾਂ- ਰ 





ਦੁਆਬੇ ਦੇ ਪਿੰਡਾਂ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ 
ਹੋਏ ਗੁਰੂ ਹਰਿ ਗੋਬਿੰਦ ਸਾਹਿਬ ਕੌਰਤਾਰਪੁਰ ਪਹੌਚੇ । ਪਹਿਲਾਂ ਤਾਂ 
ਪਰਦੇਸੀ ਹਕੂਮਤ ਦਾ ਹਿੰਦ-ਵਾਸੀਆਂ ਉਤੇ ਇਤਨਾ ਦਬਾਅ ਸੀ ਕਿ 
ਕੋਈ ਉਭਾਸਰ ਨਹੀ” ਸੀ ਸਕਦਾ, ਪਰ ਪੰਜ ਪੀੜ੍ਹੀਆਂ ਤੋਂ” ਹੋ ਰਹੇ 
ਮਨੁੱਖਤਾ ਦੇ ਪਰਚਾਰ ਨੇ ਲੌਕਾਂ ਵਿਚ ਜਿੰਦ ਪਾ ਦਿਤੀ । ਜਿਥੇ ਜਿਥੇ 
ਸਤਿਗੁਰੂ ਜੀ ਅੱਪੜੇ, ਸਿੱਖ ਗੱਭਰੂ ਚਾਅ ਨਾਲ ਆਪਾ-ਵਾਰੂ ਦਲ 
ਵਿਚ ਭਰਤੀ ਹੁੰਦੇ ਗਏ । ਕਰਤਾਰਪੁਰ ਤੋ ਨੌੜੇ ਪਠਾਣਾਂ ਦਾ ਇਕ 
ਪਿੰਡ ਵੱਡਾ ਮੀਰ ਸੀ । ਉਥੋ' ਦੇ ਕਈ ਪਠਾਣ ਗੱਭਰੂ ਭੀ ਸਤਿਗੁਰੂ ਜੀ 
ਪਾਸ ਫ਼ੌਜੀ ਨੌਕਰੀ ਕਰਨ ਲਈ ਭਰਤੀ ਹੋ ਗਏ । ਉਹਨਾਂ ਵਿਚ” 
ਸਿਰ-ਕੱਢ ਗੱਭਰੂ ਪੈਦੇ ਖ਼ਾਂ ਸੀ । ਗੁਰੂ ਹਰਿ ਗੋਬਿੰਦ ਸਾਹਿਬ 
ਦੀ ਪਾਰਖੂ ਅੱਖ ਨੇ _ਤੁਰਤ ਪਛਾਣ ਲਿਆ ਕਿ ਇਹ ਗੱਭਰੂ 
ਹੋਣਹਾਰ ਨਿਕਲੋਗਾ । ਉਸੇ ਦਿਨ ਤੋ“ ਉਸ ਵਲ ਖ਼ਾਸ ਮਿਹਰ ਦੀ 

੨੨ 


੭ 


੭ 


ਨ 


ਨਿਗਾਹ ਰੱਖਣ ਲੱਗ ਪਏ ।ੱ 
ਭਾਈ ਸਾਈ' ਦਾਸ- 

ਦੁਆਬੇ ਵਿਚੋ ਦੀ ਲੰਘ ਕੇ ਸਤਿਗੁਰੂ ਜੀ ਮਾਲਵੇ ਵਿਚ ਗਏ । 
ਦੁਆਬੇ ਵਾਂਗ ਮਾਲਵੇ ਵਿਚ ਵੀ ਲੋਕ ਸਖ਼ੀ ਸਰਵਰ ਦੇ ਰਸੂਖ਼ ਹੇਠ 
ਸਨ । ਪਿੰਡ ਪਿੰਡ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ ਹੋਏ ਗੁਰੂ 
ਹਰਿ ਗੋਬਿੰਦ ਸਾਹਿਬ ਡਰੌਲੀ) ਪਹੁੰਚੇ । ਸਤਿਗੁਰੂ ਜੀ ਦਾ ਸਾਦ 
ਭਾਈ ਸਾਈ“ ਦਾਸ ਇਥੇ ਹੀ ਰਹਿੰਦਾ ਸੀ । ਸਤਿਗੁਰੂ ਜੀ ਦੇ ਸਭ ਤੱ 
ਵੱਡੋ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਇਥੇ ਹੀ ਸੈਨ 
੧੬੧੩ ਵਿਚ ਹੋਇਆ, ਕਤਕ ਸੁਦੀ ੧੫, ਸੰਮਤ ੧੬੭੦ ਵਿਚ । 
ਅਨੇਕਾਂ ਹਿੰਦੂ ਘਰਾਣੇ ਜੌ ਸਰਵਰੀਏ ਬਣ ਚੁਕੇ ਸਨ, ਗੁਰੂ ਨਾਨਕ 
ਦੇਵ ਜੀ ਦੇ ਨਾਮ-ਲੋਵਾ ਬਣੇ । ਸਿੱਖ-ਇਤਿਹਾਸ ਨੇ ਉਸ ਸ਼੍ਰੇਣੀ ਵਿਚ 
ਭਾਈ ਸਾਧੂ ਦਾ ਨਾਮ ਬੜਾ ਉੱਘਾ ਕਰ ਕੇ ਲਿਖਿਆ ਹੈ ! ਭਾਈ 
ਸਾਧੂ ਦਾ ਪਿਉ ਚੌਧਰੀ ਸੱਦਾ ਨਾਂਭਾ ਰਿਆਸਤ ਦੇ ਪਿੰਡ _ਤੁਕਲਾਣੀ 
ਦਾ ਰਹਿਣ ਵਾਲਾ ਸੀ । ਸੱਦਾ ਸਖ਼ੀ ਸਰਵਰ ਦਾ ਮੁਰੀਦ ਸੀ । ਸਾਧੂ ਦਾ 
ਸਾਕ ਜ਼ਿਲਾ ਫ਼ੀਰੋਜ਼ਪੁਰ ਦੇ ਪਿੰਡ ਵਡਾ ਘਰ ਵਿਚ ਗੁਰੂ ਘਰ ਦੇ ਇਕ 
ਸਿੱਖ ਭਾਈ ਆਕਲ ਦੇ ਘਰ ਹੋ ਗਿਆ । ਸਾਕ ਕਰਨ ਵੇਲੇ ਭਾਈ 
ਆਕਲ ਨੂੰ ਪਤਾ ਨਾ ਲੱਗ ਸਕਿਆ ਕਿ ਮੋਰਾ ਕੁੜਮ ਸਰਵਰੀਆ ਹੈ । 
ਜਿਨੀ” ਦਿਨੀ' ਗੁਰੂ ਹਰਿ ਗੋਬਿੰਦ ਸਾਹਿਬ ਡਰੌਲੀ ਆਏ ਹੋਏ ਸਨ, 
ਉਹਨੀ' ਹੀ ਦਿਨੀ` ਸੱਦਾ ਆਪਣੇ ਪੁੱਤਰ ਸਾਧੂ ਨੂੰ ਵਿਆਹੁਣ 
ਆਇਆ ਸੀ । ਮੁੜਦੀ ਵਾਰੀ ਜੈਵ ਡਰੌਲੀ ਦੇ ਰਸਤੇ ਲੰਘੀ । 


੬ ਸਰਂਦੇ ਖ਼ਾਂ (ਪਾਯਦਾ ਸ਼ਾਂ) ਜ਼ਿਲਾ _ਹੁਸ਼ਿਆਰਪੁਰ`'ਦੇ ਨਗਰ 
ਆਲਮਪੁਰ ਏ ਰਹਿਣ ਵਾਲਾ ਸੀ । ਇਸ ਦੇ ਪਿਉਂ ਦਾ ਨਾਮ ਫ਼ਤਹ ਖ਼ਾਂ 
ਸੀ । ਪਿੰਡ ਵਡੇ ਮੀਰ ਇਸ ਦੇ ਨਾਨਕੇ ਸਨ, ਇਥੇ ਹੀ ਇਹ ਰਹਿੰਦਾ ਸੀ 1 

[ ਡਰੱਲੀ ਜਿਲਾ ਫ਼ੀਰੋਜ਼ਪੁਰ ਦੀ ਤਸੀਲ ਮੋਗਾ ਵਿਚ ਹੈ । ਰੌਲਵੇ 
ਸਟੇਸ਼ਨ ਡਗਰੂ ਤੋ ਡੋਢ ਮੀਲ ਦੱਖਣ ਪੱਛਮ ਪਾਸੇ । 

੨੨ 


ਸਾਂਧੂ ਨੂੰ ਮੌਕਾ ਮਿਲ ਗਿਆ ਸਤਿਗੁਰੂ ਜੀ ਦੇ ਦਰਸ਼ਨ _ਕਰਠ ਦਾ । 
ਵਹੁਟੀ ਤਾਂ ਅੱਗੇ ਹੀ ਗੁਰੂ ਘਰ ਵਿਚ ਸ਼ਰਧਾ ਰੱਖਦੀ ਸੀ, ਸਾਧੂ ਭੀ 
ਸਿੱਖ ਬਣ ਗਿਆ । ਇਹ ਜ਼ਿਕਰ ਸੈਨ ੧੬੧੩ ਦਾ ਹੈ। ਸਾਧੂ ਦੋ 
ਘਰ ਸੋਨ ੧੬੧੪ ਵਿੱਚ ਪੁੱਤਰ ਜੈਮਿਆ, ਜਿਸ ਦਾ ਨਾਮ ਉਸ ਨੇ ਰ੍ਹਪ 
(ਰੂਪ ਚੋਦ) ਰੱਖਿਆ । 

ਢਾਈ ਤਿੰਨ ਸਾਲ ਮਾਲਵੇ ਦੁਆਬੇ ਵਿਚ ਸਿੱਖ-ਧਰਮ ਦਾ 
ਪਰਚਾਰ ਕਰ ਕੇ ਸਤਿਗੁਰੂ ਜੀ ਸੈਨ ੧੬੧੫ ਵਿੱਚ ਮੁੜ ਆੰਮ੍ਰਿਤਸਰ 
ਵਾਪਸ ਆ ਗਏ । ਅੰਮ੍ਰਿਤਸਰ ਬੀਬੀ ਵੀਰੋ ਜੀ ਦਾ ਜਨਮ ਸੈਨ ੧੬੧੫ 
ਵਿਚ ਹੋਇਆ । 


ਕਸ਼ਮੀਰ ਜਾਣਾ- 


ਦੂਜੀ 'ਉਦਾਸੀ' ਸਮੇ ਗੁਰੂ ਨਾਨਕ ਦੇਵ ਜੀ ਰਾਵੀ ਦੇ ਕੰਢੇ 
ਵਸਾਏ ਕਰਤਾਰਪੁਰ ਤੋ' ਸੈਨ ੧੫੧੭ ਵਿਚ ਚਲ ਕੇ ਸਾਲ ਦੇ ਕਰੀਬ 
ਕਸ਼ਮੀਰ ਵਿਚ ਰਹੇ ਸਨ । ਹਿਮਾਲੇ ਪਰਬਤ ਦੀਆਂ ਗੁਫਾਂ ਤਕ 
ਪਹੁੰਚ ਕੇ ਸਮਾਧੀਆਂ ਵਿਚ ਮਸਤ ਜੋਗੀਆਂ ਨੰ ਭੀ ਮਿਲੋ ਸਨ, ਅਤੇ 
ਕਸ਼ਮੀਰ-ਵਾਸੀ ਆਮ ਲੌਕਾਂ ਤਕ ਭੀ ਪਹੌਚੇ ਸਨ । ਕਸ਼ਮੀਰੀ ਪੰਡਿਤਾਂ 
ਦੀ ਵਿੱਦਵਤਾ ਦੀ ਚਰਚਾ ਭਾਰਤ ਵਿਚ ਦੂਰ ਦੂਰ ਤਕ ਸੀ । ਵਰਨ-ਵੰਡ 
ਦੇ ਸਭ ਤੋਂ ਵਧੀਕ ਹਾਮੀ ਇਹੀ ਲੋਕ ਹੋਏ । ਇਸ ਦਾ ਭਾਰ ਪੈਦਾ ਹੈ 
ਉਹਨਾਂ ਲੋਕਾਂ ਉਤੇ, ਜਿਨ੍ਹਾਂ ਨੂੰ ਬ੍ਰਾਹਮਣ ਦੀਆਂ ਸਿਮ੍ਰਿਤੀਆੰ ਨੇ ਸ਼ੂਦਰ 
ਮਿਥ ਰਖਿਆ ਹੈ। ਅਨੇਕਾਂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ 
ਬਣ ਗਏ । ਬ੍ਰਾਹਮਣ ਜਾਂਤੀ ਵਿਚੋ“ ਭੀ ਪੁਣਛ ਦੇ ਇਲਾਕੇ ਵਿਚ 
ਅਨੇਕਾਂ ਨੇ ਸਿੱਖ-ਧਰਮ ਗ੍ਰਹਿਣ ਕਰ ਲਿਆ । ਬ੍ਰਾਹਮਣ ਜਾਂਤੀ ਤੌ 
ਬਣੇ ਸਿੱਖ ਹੀ ਕਸ਼ਮੀਰ ਵਿਚ ਸਿੱਖ ਧਰਮ ਦਾ ਪਰਚਾਰ ਕਰਦੇ ਰਹੇ । 
ਗੁਰੂ ਨਾਨਕ ਸਾਹਿਬ ਦੀ ਸੈਗਤ ਦਾ ਸਦਕਾ ਕਸ਼ਮੀਰ `ਦਾ ਪਰਸਿੱਧ 
ਵਿਦਵਾਨ ਪੰਡਿਤ ਬ੍ਰਹਮਦਾਸ ਸਿੱਖ ਬਣਿਆ ਸੀ 1 ਫਿਰ ਉਹ ਅਤੇ 

੨੪ 


`0ਲ 


$ “ 


੭੧ 


ਦੋ 


ਉਸ ਦੀ ਸੈਤਾਨ ਕਸ਼ਮੀਰ ਵਿਚ ਸਿੱਖ ਧਰਮ ਦੇ ਉੱਘੇ ਪਰਚਾਰਕ ਸਨ । 

ਕਸ਼ਮੀਰ ਇਸ ਧਰਤੀ ਦਾ ਬਹਿਸ਼ਤ ਅਖਵਾਂਦਾ ਹੈ । 
ਮੁਸਲਮਾਨ ਬਾਦਸ਼ਾਹਾਂ ਦੇ ਨਾਲ ਆਏ ਮੁਸਲਮਾਨ ਪੀਰਾਂ ਫ਼ਕੀਰਾਂ 
ਤੱ ਇਹ ਇਲਾਕਾ ਕਿਵੇ" ਲੁਕਿਆ ਰਹਿ ਸਕਦਾ ਸੀ ? ਇਕ ਪਾਸੇ 
ਕਸ਼ਮੀਰੀ ਪੰਡਿਤਾਂ ਦੀ ਵਰਨ-ਵੰਡ ਦਾ ਅਸਹਿ ਜੂਲਾ, ਦੂਜੇ ਪਾਸੇ 
ਇਸਲਾਮ ਵਲੋ ਬਰਾਬਰੀ ਦਾ ਸੱਦਾ । ਅਨੌਕਾਂ ਹਿੰਦੂ ਘਰਾਣੇ ਮੁਸਲਮਾਨ 
ਬਣ ਗਏ ਸਨ । 


ਅਕਬਰ ਦੇ ਰਾਜ ਸਮੇ ਪੰਜਾਬ ਵਿਚ, ਖ਼ਾਸ ਕਰਕੇ ਮਾਝੇ 
ਵਿਚ ਤਿੰਨ ਚਾਰ ਸਾਲ ਬੜੀ ਅੰੜ ਲੱਗੀ ਸੀ, ਅਤੇ ਭਿਆਨਕ ਕਾਲ 
ਪੇ ਜਾਣ ਕਰਕੇ ਮੌਸਮੀ ਤਾਂਪ ਤੇ ਸੀਤਲਾ ਨੇ ਬੜੀ ਤਬਾਹੀ ਮਚ'ਈ 
ਸੀ । ਜਹਾਂਗੀਰ ਦੇ ਰਾਜ ਸਮੋ ਇਕ ਹੋਰ ਬਿਪਤਾ ਆ ਪਈ । ਸੈਨ 
੧੬੧੬ ਵਿਚ ਗਿਲ੍ਹਟੀ-ਤਾਪ ਫੁੱਟ ਪਿਆ । ਸਾਰੇ ਪੰਜਾਬ ਵਿਚ ਹੀ 
ਇਸ ਨੰ ਬੜਾ ਜ਼ੋਰ ਪਾਇਆ । ਸਰਹੰਦ, ਦਿੱਲੀ ਤੋ ਭੀ ਅਗਾਂਹ 
ਟੱਪ ਕੇ ਆਗਰੇ ਤਕ ਬੜੀ ਤਬਾਹੀ ਮਚੀ । ਇਸ ਮਰੀ ਨੇ ਕਸ਼ਮੀਰ 
ਦੀ ਸੁੰਦਰ ਧਰਤੀ ਨੂੰ ਭੀ ਨਾ ਛੱਡਿਆ । ਸੈਨ ੧੬੧੬ ਤੋੱ'ਲੈ ਕੇ 
੧੬੨੪ ਤਕ ਅੱਠ ਸਾਲ ਕਸ਼ਮੀਰ ਵਿਚ _ਗਿਲ੍ਹਟੀ-ਤਾਪ ਮਾਰ 
ਕਰਦਾ ਰਿਹਾ । ਕਦੇ ਨੰਢ ਵਰਤ ਜਾਂਦੀ ਸੀ, ਕਦੇ ਫਿਰ ਫੁੱਟ 
ਪੈਦਾ ਸੀ। 


੫ 


ਗੁਰੂ ਹਰਿ ਗਬਿੰਦ ਸਾਹਿਬ ਕਸ਼ਮੀਰ ਦੇ ਦੁਖੀ ਲੌਕਾਂ ਦੀ 
ਸਹਾਇਤਾ ਵਾਸਤੇ ਅਤੇ ਹਿੰਦੂਆਂ ਨੂੰ ਪੀਰਾਂ ਫ਼ਕੀਰਾਂ ਦੇ ਅਸਰ ਤੋ" 
ਬਚਾਣ ਲਈ ਸੈਨ ੧੬੧੬ ਵਿਚ ਉਚੇਚੀਆਂ ਮੰਜ਼ਲਾਂ ਮਾਰ ਕੇ 
ਉਧਰ ਗਏ । ਦੁਨੀਆ ਦੇ ਸਭ ਰੋਗ ਗਰੀਬਾਂ ਉੱ”ਤੇ ਹੀ ਛੱਟ ਪਾਂਦੇ 
ਹਨ, ਕਿਉਕਿ ਪੂਰੀ ਖੁਰਾਕ ਨਾ ਮਿਲਣ ਕਰਕੇ ਗ਼ਰੀਬ ਦੇ ਅੰਦਰ 
ਰੰਗਾਂ ਦਾ ਟਾਕਰਾ ਕਰਨ ਦੀ ਸੱਤਿਆ ਘਟ ਜਾਂਦੀ ਹੈ । ਸਤਿਗੁਰੂ 
ਜੀ ਨੇ ਦੋਸਾਂ-ਦੇਸਾਂਤਰਾਂ ਤੋ“ ਆ ਰਹੀ ਦਸਵੈਧ ਦੀ ਮਾਇਆ ਦੁਖੀ 

੨੫ 


ਕਸ਼ਮੀਰੀਆਂ ਦੀ ਸਹਾਇਤਾ ਵਾਸਤੇ ਵਰਤਣੀ ਸ਼ੁਰੂ ਕਰ ਦਿਤੀ । 
ਇਸ ਦਾ ਨਤੀਜਾ ਇਹ _ਨਿਕਲਿਆ _ਕਿ _ਕਸ਼ਮੀਰੀ_ ਸਿੱਖਾਂ ਦੀ 
ਹੌਸਲਾ-ਅਫ਼ਜ਼ਾਈ ਤੋ ਇਲਾਵਾ ਹੋਰ ਅਨੌਂਕਾਂ ਹਿੰਦੂ ਘਰਾਣੇ ਗੁਰੂ 
ਨਾਨਕ ਦੇਵ ਜੀ ਦੇ ਨਾਮ-ਲੋਵਾ ਬਣੇ, ਅਤੇ ਮੁਸਲਮਾਨ ਬਣ ਚੁਕੇ ਭੀ 
ਅਨੇਕਾਂ ਹਿੰਦੂ ਇਸਲਾਮ ਛੱਡ ਕੇ ਸਿੱਖ ਬਣ ਗਏ । ਸਿੱਖ-ਇਤਿਹਾਸ 
ਵਿਚ ਇਕ ਸਿੱਖ, ਭਾਈ ਕੱਟੂ ਦਾ ਨਾਮ ਬੜੇ ਪਿਆਰ ਨਾਲ ਲਿਆ 
ਜਾਂਦਾ ਹੈ। ਇਹ ਮੁਸਲਮਾਨ ਤੋ" ਹੀ ਸਿੱਖ ਬਣਿਆ ਸੀ । 


ਜਾਂਦੀ ਵਾਰੀ ਸਤਿਗੁਰੂ ਜੀ ਸਿਆਲਕੋਟ ਦੇ ਰਸਤੇ ਗਏ ਸਨ 1 
ਸਿਆਲਕੌਟ ਤੋ" ਪਰੇ ਇਕ ਪਿੰਡ ਚਪਰਨਾਲਾ ਹੈ, ਜਿਥੇ ਗੁਤੂ ਹਰਿਗੋਬਿੰਦ 
ਸਾਹਿਬ ਨੇ ਉਸ ਪਾਣੀ-ਹੀਨ ਧਰਤੀ ਦੇ ਲੋਕਾਂ ਦੇ ਸੁਖ ਵਾਸਤੇ ਇਕ 
ਸੋਮਾ-ਸਰੋਵਰ ਤਿਆਰ ਕਰਾਇਆ ਸੀ, ਜਿਸ ਦਾ ਨਾਮ ਗੁਰੂ-ਸਰ ਹੈ । 
ਸਿਰੀ ਨਗਰ ਤੋ ਵਾਪਸੀ 'ਤੇ ਸਤਿਗੁਰੂ ਜੀ ਬਾਰਾਮੂਲੇ ਦੇ ਰਸਤੇ 
ਗੁਜਰਾਤ, ਵਜ਼ੀਰਾਬਾਦ ਤੇ ਹਾਫ਼ਜ਼ਾਬਾਦ ਹੁੰਦੇ ਹੋਏ ਨਨਕਾਣੇ ਸਾਹਿਬ 
ਗਏ । ਕਸ਼ਮੀਰ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਾਣ ਸੈਬੈਧੀ 
ਕਈ ਇਤਿਹਾਸਕ ਗੁਰਦੁਆਰੇ _ਹਨ, ਜਿਨ੍ਹਾਂ ਵਿਚੋ ਸਿਰੀ ਨਗਰ 
(ਕਾਠੀ ਦਰਵਾਜ਼ੇ) ਅਤੇ ਬਾਰਾਮੂਲੇ ਦੇ ਗੁਰਦੁਆਰੇ ਪਰਸਿੱਧ ਹਨ । 


ਜਿਵੇ ਅਕਬਰ ਦੋ ਵੇਲੇ ਕਾਲ ਦੇ ਕਾਰਨ ਲਾਹੌਰ ਸ਼ਹਿਰ 
ਵਿਚ ਭੁੱਖ, ਮੌਸਮੀ ਤਾਪ ਅਤੇ ਸੀਤਲਾ. ਨੇ ਬਰਬਾਦੀ ਲਿਆਂਦੀ ਸੀ 
ਤਿਵੇਂ" ਜਹਾਂਗੀਰ ਦੇ ਰਾਜ ਵਿਚ ਇਸ ਗਿਲ੍ਹਟੀ-ਤਾਪ ਨੇ ਭੀ ਲਾਹੌਰ 
ਨੂੰ ਆ ਘੇਰਿਆ । ਸੈਨ ੧੬੧੬ ਅਤੇ ੧੬੧੭ ਦੀ ਤਬਾਹੀ ਨੇ 
ਲਾਹੌਰ-ਨਿਵਾਸੀਆਂ ਨੂੰ ਮੁੜ ਸੈਨ ੧੫੯੮ ਚੇਤੇ ਕਰਾ ਦਿੱਤਾ । 
ਇਤਿਹਾਸ ਲਿਖਦਾ ਹੈ ਕਿ ਬਹੁਤੀ ਬਰਬਾਦੀ ਹਿੰਦੂ ਜਨਤਾ ਦੀ ਹੋਈ 
ਸੀ, ਘਰਾਂ ਦੇ ਘਰ ਖ਼ਾਲੀ ਹੋ ਗਏ ਸਨ । ਤਅੱਸਬ ਅਤੇ ਹਕੂਮਤ ਦੇ 
ਮਦ ਵਿਚ ਮੱਤੇ ਹਾਕਮਾਂ ਨੇ ਇਹਨਾਂ ਗ਼ੁਲਾਮਾਂ ਦੀ ਪਰਵਾਹ ਭੀ ਕਿਉ” 
ਕਰਨੀ ਸੀ ? ਗੁਰੂ ਹਰਿ ਗੋਬਿੰਦ ਸਾਹਿਬ ਮੁੜਦੀ ਪੈਰੀ" ਨਨਕਾਣਾ 

੨੬ 


? “ 


4 


ਸਾਹਿਬ ਤੋ“ ਲਾਹੌਰ ਪਹੁੰਚੇ । ਲਾਹੌਰ ਦੀ ਸੈਨ ੧੫੯੮ ਦੀ ਬਿਪੜਾ 
ਵੇਲੇ ਭਾਵੇ' ਗੁਰੂ ਹਰਿ ਗੋਬਿੰਦ ਸਾਹਿਬ ਤਿੰਨ ਸਾਲਾਂ ਦੇ ਅੰਵਾਣੇ 
ਬਾਲ ਹੀ ਸਨ, ਪਰ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਪਾਸੋ” 
ਫਿਰ ਕਈ ਵਾਰੀ ਉਸ ਬਿਪਤਾ ਦੀ ਦਰਦ-ਕਹਾਣੀ ਸੁਣ ਚੁਕੇ ਸਨ । 
ਉਹਨਾਂ ਨੂੰ ਇਹ ਭੀ ਪੜਾ ਸੀ ਕਿ ਉਸ ਵੱਲੋਂ ਗੁਰੂ ਅਰਜਨ ਸਾਹਿਬ 
ਨੇ ਦੁਖੀਆਂ ਦੀ ਬਾਂਹ ਫੜਨ ਲਈ ਕੀ ਕੁਝ ਕੀਤਾ ਸੀ । ਗੁਰੂ ਹਰਿ 
ਗੋਬਿੰਦ ਸਾਹਿਬ ਨੇ ਭੀ ਹੁਣ ਉਹੀ ਉੱਦਮ ਸ਼ੁਰੂ ਕੀਤੇ । ਭਾਟੀ 
ਦਰਵਾਜ਼ੇ ਦੇ ਅੰਦਰਵਾਰ ਗੁਰਦੁਆਰਾ ਚੁਮ੍ਰਾਲਾ ਸਾਹਿਬ, ਲਾਹੌਰ- 
ਨਿਵਾਸੀਆਂ ਦੀ ਤਦੋ” ਦੀ ਬਿਪਤਾ ਦੀ ਯਾਦ ਹੀ ਚੇਤੇ ਕਰਾਂਦਾ ਹੈ । 


ਲੋੜ ਅਨੁਸਾਰ ਲਾਹੌਰ ਰਹਿ ਕੇ ਸਤਿਗੁਰੂ ਜੀ ਮਾਝ ਦੇ ਪਿੰਡਾਂ 
ਵਿਚੋ ਦੀ ਹੈਦੇ ਹੋਏ ਸੈਨ ੧੬੧੮ ਨੂੰ ਅੰਮ੍ਰਿਤਸਰ ਵਾਪਸ ਆ ਗਏ । 


ਅੰਮ੍ਰਿਤਸਰ ਦੀ ਉੱਨਤੀ ਵਾਸਤੇ ਉੱਦਮ- 


ਸਿੱਖ-ਧਰਮ ਦਾ ਕੇ'ਦਰੀ ਅਸਥਾਨ ਬਣ ਜਾਣ ਕਰਕੇ 
ਆੰਮ੍ਰਿਤਸਰ ਸ਼ਹਿਰ ਦਿਨੋ-ਦਿਨ ਵਧੀਕ ਤਰੱਕੀ ਕਰਨ ਲੱਗ ਪਿਆ । 
ਪੰਜਾਬ ਵਿਚ ਅੱਗੇ ਇਕੋ ਹੀ ਵੱਡਾ ਸ਼ਹਿਰ ਸੀ ਲਾਹੌਰ । ਉਹਦੀ 
ਮਹੱਤਤਾ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਹੀ ਸੀ । ਹੁਣ ਇਹ 
ਦੂਜਾ ਸ਼ਹਿਰ ਉਸ ਦੇ ਟਾਕਰੇ 'ਤੇ ਵਧਣਾ ਸ਼ੁਰੂ ਹੋਇਆ 1 ਸਿੱਖਾਂ ਦੀ 
ਗਿਣਤੀ _ਦੇਸ-ਦੇਸਾਂਤਰਾਂ ਵਿਚ ਬੜੀ ਵਧ ਗਈ, ਉਸੇ ਹਿਸਾਬ 
ਅੰਮ੍ਰਿਤਸਰ ਵਿਚ ਗੁਰੂ ਕਾ ਦਰਸ਼ਨ ਕਰਨ ਆਉਣ ਵਾਲਿਆਂ ਦੀ 
ਗਿਣਤੀ ਭੀ ਵਧੀਕ ਹ੍ੌੰਦੀ ਗਈ । ਆਏ ਸਿੱਖਾਂ ਦੀ ਜਲ ਆਦਿਕ ਦੀ 
ਲੋੜ ਨੂੰ ਸਾਹਮਣੇ ਰੱਖ ਕੇ ਗੁਰੂ ਹਰਿ ਗੋਬਿੰਦ ਸਾਹਿਬ ਨੇ ਇਕ ਹੋਰ 
ਸਰੋਵਰ ਤਿਆਰ ਕਰਾ ਦਿਤਾ, ਜਿਸ ਦਾ ਨਾਮ ਬਿਬੇਕਸਰ ਰੱਖਿਆ 
ਗਿਆ । ਇਹ ਸਰੋਵਰ ਹੁਣ ਦਰਵਾਜ਼ਾ ਚਾਟੀਵਿੰਡ ਤੋ“ ਨੇੜੇ ਹੀ ਪਹਾੜ 
ਪਾਸੇ ਰਾਮਸਰ ਦੇ ਸਾਹਮਣੇ ਹੈ । 


੨੨੭ 


ਭਾਵੇ" ਜੀਕਰ ਸਤਿਗੁਰੂ ਜੀ ਹਰੇਕ ਪ੍ਰਾਣੀ ਮਾਤ ਦੀ ਭਲਾਈ 
ਵਾਸਤੇ ਉੱਦਮ ਕਰਦੇ ਸਨ, ਇਥੋ ਤੱਕ ਮੁਸਲਮਾਨਾਂ ਦੇ ਨਮਾਜ਼ੀ 
ਪੜ੍ਹਨ ਲਈ ਭੀ ਆਪਣੇ ਨਵੇ“ ਵਸਾਏ ਨਗਰਾਂ ਵਿਚ ਆਪਣੇ ਵਲ" 
ਹੀ ਮਸਜਿਦਾਂ ਬਣਵਾਣ ਦਾ ਪਰਬੈਧ ਕਰਦੇ ਸਨ, ਪਰ ਉਹਨਾਂ ਦਾ 
ਇਹ ਖੁਲ੍ਹ-ਦਿਲੀ ਸਭਨਾਂ ਨੂੰ ਚੈਗੀ ਨਹੀ" ਲਗ ਸਕਦੀ ਸੀ । ਬਾਹਮਣ 
ਇਹ ਪਸੈਦ ਨਹੀ` ਕਰ ਸਕਦੇ ਸਨ ਕਿ ਸ਼ੁਦਰ ਲੋਕ ਮਨੁੱਖਤਾ ਦੇ 
ਬਰਾਬਰ ਦੇ ਹੱਕ ਲੈ ਸਕਣ । ਕਾਜ਼ੀਆਂ ਨੂੰ ਇਹ ਗੱਲ ਨਹੀ” ਸੀ 
ਭਾਉ'ਦੀ ਕਿ ਹਿੰਦੂ ਤੋ' ਮੁਸਲਮਾਨ ਹੋਏ 'ਲੌਕ ਦੀਨ ਛੱਡ ਕੇ ਸਿੱਖ 
ਬਣਦੇ ਜਾਣ । ਸਤਿਗੁਰੂ ਜੀ ਦਾ _ਹਰਮਨ-ਪਿਆਰਾ _ਬਣਦੇ ਜਾਣਾ 
ਕਿਸੇ ਵੇਲੇ ਹਕੂਮਤ ਨੂੰ ਚੋਭਵਾਂ ਲਗਣਾ ਕੁਦਰਤੀ ਗੱਲ ਸੀ । ਇਸ 
ਵਾਸਤੇ ਦੂਰ-ਦਰਸ਼ੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ਼ਹਿਰ ਦੀ 
ਰੱਖਿਆ ਲਈ ਭੀ ਵਿਚਾਰ ਸ਼ੁਰੂ ਕੀਤੀ । ਪੰਜਾਬ ਦੀ ਰਾਜਧਾਨੀ 
ਲਾਹੋਰ ਸ਼ਹਿਰ ਅੰਮ੍ਰਿਤਸਰ ਤ” ਸਿਰਫ ਤੀਹ ਬੱਤੀ ਮੀਲਾਂ ਦੀ ਵਿੱਥ 
'ਤੇਸੀ। ਲਹਿੰਦੇ ਪਾਸੇ ਨੂੰ ਸੁਰੱਖਿਅਤ ਕਰਨ ਲਈ ਸਤਿਗੁਰੂ ਜੀ ਨੇ 
ਲੋਹਗੜ੍ਹ ਤਿਆਰ ਕਰਾਇਆ । 


੨੮ 


੬ 


ਹਰ 


ਚੌਥਾ ਕਾਂਡ 


ਨਜ਼ਰਬੋਦੀ ਅਤੇ ਰਿਹਾਈ- 
ਅਸੀ ਪਿੱਛੇ ਵੇਖ ਆਏ ਹਾਂ ਕਿ ਜਹਾਂਗੀਰ ਫ਼ਰਵਰੀ 


ਸੈਨ ੧੬੦੮ ਵਿਚ ਲਾਹੌਰ ਤੋ" ਚੱਲ ਕੇ ੨੨ ਮਾਰਚ ੧੬੦੯ ਨੂੰ 


ਆਗਰੇ ਆ ਪਹੁੰਚਾ ਸੀ । ਮਈ ੧੬੧੧ ਵਿਚ ਉਸ ਨੇ ਨੂਰ ਜਹਾਂ 
ਨਾਲ ਸ਼ਾਦੀ ਕੀਤੀ । ਉਸ ਤ“ਬੜਾ ਹੀ ਚਿਰ ਪਿੱਛ' ਉਸ ਨੂੰ ਮੇਵਾੜ 
ਫ਼ਤਹ ਕਰਨ ਲਈ ਆਗਰਾ ਛੱਡ ਕੇ ਅਜਮੇਰ ਨੂੰ ਆਪਣਾ ਸ਼ਾਹੀ 
ਟਿਕਾਣਾ `ਬਣਾਣਾ ਪਿਆ । ਉਥੋਂ ਜਹਾਂਗੀਰ ਤਿੰਨ ਸਾਲ ਰਿਹਾ, 
ਸੈਨ ੧੬੧੬ ਦੇ ਅਖ਼ੀਰ ਤੱਕ । ਮੋਵਾੜ ਸਰ ਕਰ ਕੇ ਸ਼ਾਹੀ ਫ਼ੌਜ ਨੰ 
੧੦ ਨਵੇਬਰ ੧੬੧੬ ਨੂੰ ਅਜਮੇਰ ਤੇ ਦੱਖਣ ਵਲ ਕ੍ਰਚ ਕੀਤਾ, ਅਤੇ 
ਦੱਖਣ ਤੋ" ਅਕਤੂਬਰ _੧੬੧੭_ ਵਿਚ _ ਜਹਾਂਗੀਰ ਗੁਜਰਾਤ 
ਕਾਠੀਆਵਾੜ ਵਲ ਰਵਾਨਾ ਹੋ ਗਿਆ । ੫ ਜਨਵਰੀ ੧੬੧੮ ਤੋ 
ਅਗਸਤ ੧੬੧੮ ਤਕ ਬਾਦਸ਼ਾਹ ਨੇ ਅਹਿਮਦਾਬਾਦ ਵਿਚ ਮੁਕਾਮ 
ਕੀਤੀ ਰੱਖਿਆ । ੧੮ ਅਗਸਤ ਨੂੰ ਅਹਿਮਦਾਬਾਦ ਤੋ` ਸ਼ਾਹੀ ਸੈਨਾ 
ਆਰਗਰੇਂ ਨੂੰ ਮੁੜੀ । ਅਕਤੂਬਰ ਵਿਚ ਉਜੈਨ ਪਹੁੰਚੇ । ਉਤਨੇ ਨੂੰ ਖ਼ਬਰ 
ਆ ਗਈ ਕਿ ਸਾਰੇ ਦੁਆਬੇ ਵਿਚ ਗਿਲ੍ਹਟੀ-ਤਾਪ ਬੜੇ ਜ਼ੋਰਾਂ ਵਿਚ 
ਹੈ । ਇਸ ਵਾਸਤੇ ਪੰਜ ਛੋ ਮਹੀਨੇ ਜਹਾਂਗੀਰ ਨੇ ਉਜੇਨ ਵਾਲੇ ਪਾਸੇ ਹੀ 
ਆਪਣਾ ਡੇਰਾ ਕੀਤੀ ਰੱਖਿਆ । ਅਪਰੈਲ ੧੬੧੯ ਵਿਚ ਉਹ 


ਆਗਰੇ ਪਹੁੰਚਿਆ । 


ਜਹਾਂਗੀਰ ਨੇ ਆਪਣੀ ਹੱਡ-ਬੀਤੀ ਵਿਚ ਲਿਖਿਆ ਹੈ ਕਿ 
ਮੇਰੀ ਸ਼ਰਾਬ ਪੀਣ ਦੀ ਆਦਤ ਇਤਨੀ ਵਧ ਗਈ ਕਿ ਮੈ' ਹਰ ਰੋਜ਼ 
੨੯ 


ਪੰਜ ਪੰਜ ਸੇਰ ਪੱਕੇ ਪੀ ਜਾਂਦਾ ਸਾਂ। ਨੂਰਜਹਾਂ ਦੀ ਪ੍ਰੇਰਨਾ ਭੀ ਉਸ ਨੂੰ 
ਇਸ ਆਦਤ ਤੋ“ ਰੋਕ ਨਾ ਸਕੀ । ਇਸ ਦਾ ਨਤੀਜਾ ਇਹ ਨਿਕਲਿਆ 
ਕਿ ਜਹਾਂਗੀਰ ਨੂੰ ਦਮੇ ਦੀ ਬੀਮਾਰੀ ਹੋ ਗਈ, ਜਿਸ ਕਰਕੇ ਬਹੁਤਾ 
ਚਿਰ ਗਰਮ ਇਲਾਕੇਂ ਵਿਚ ਰਹਿਣਾ ਉਸ ਲਈ ਬਹੁਤ ਅੱਖਾ ਹੋ 
ਗਿਆ । ਸੋਨ ੧੬੨੦ ਦੇ ਸ਼ੁਰੂ ਵਿਚ ਹੀ ਜਹਾਂਗੀਰ ਆਗਰੇ ਤੋ” 
ਚੱਲ ਪਿਆ, ਅਤੇ ਕਲਾਨੌਰ ਦੇ ਰਸਤੇ ਕਸ਼ਮੀਰ ਜਾ ਪਹੋਚਿਆ, ਜਿਥੇ 
ਉਸ ਨੇ ਮਾਰਚ ਤੋ“ ਲੈ ਕੇ ਅਕਤ੍ਬਰ ਤਕ ਡੇਰਾ ਰੱਖਿਆ । ਅਸੀ 
ਪਿੱਛੇ ਵੇਖ ਆਏ ਹਾਂ ਕਿ ਕਸ਼ਮੀਰ ਵਿਚ ਗਿਲ੍ਹਟੀ-ਤਾਪ ਸੈਨ ੧੬੧੬ 
ਤੋ ੧੬੨੪ ਤਕ ਰਿਹਾ ਸੀ । ਜਹਾਂਗੀਰ ਨੇ ਕਸ਼ਮੀਰ ਜਾ ਕੇ ਲੋਕਾਂ ਦੀ 
ਤਬਾਹੀ ਦੇ ਹਾਲ ਅੱਖੀ” ਵੇਖੋ । ਰਪੌਟਾਂ ਤਾਂ ਉਸ ਨੂੰ ਹਾਕਮਾਂ ਵਲੋ" 
ਪਹਿਲਾਂ ਹੀ ਪਹੁੰਚ ਜਾਂਦੀਆਂ ਸਨ । ਇਹ ਭੀ ਉਸ ਨੇ ਸੁਣ ਵੇਖ 
ਲਿਆ ਕਿ ਗੁਰੂ ਅਰਜਨ ਸਾਹਿਬ ਦੇ ਬੀਰ ਸਪੁੱਤਰ ਗੁਰੂ ਹਰਿ ਗੋਬਿੰਦ 
ਸਾਹਿਬ ਨੇ ਉਸ ਖ਼ਤਰੇ-ਭਰੇ ਸਮੇ ਆਪ _ਕਬ਼ਮੀਰ ਅੱਪੜ ਕੇ 
ਦੁਖੀਆਂ ਦੀ ਸਹਾਇਤਾ ਕੀਤੀ, ਜਿਸ ਦਾ ਸਦਕਾ ਅਨੌਕਾਂ ਹਿੰਦੂ-ਘਰਾਣੇ 
ਸਿੱਖ ਬਣ ਗਏ ਸਨ, ਸਗੋ“ ਹਿੰਦੂਓ“ ਮੁਸਲਮਾਨ ਬਣੇ ਅਨੇਕਾਂ 
ਬੰਦੇ ਭੀ ਸਿੱਖ-ਧਰਮ ਕਬੂਲ ਕਰ ਚੁਕੇ ਸਨ । 


ਕਸ਼ਮੀਰ ਤੋ“ ਵਾਪਸੀ _ਤੇ ਜਹਾਂਗੀਰ _ਪੀਰ _ ਪੰਜਾਲ, 
ਬਹਿਰਾਮਗੁੱਲਾ, ਨੌਸ਼ਹਿਰਾ, ਰਾਜੌੜੀ, ਭਿੰਬਰ ਦੇ ਰਸਤੇ ਲਾਹੌਰ 
ਆਇਆ । ੨੦ ਨਵੇਬਰ ੧੬੨੦ ਨੂੰ ਇਥੇ ਪਹੁੰਚਿਆ, ਅਤੇ ਸਿਰਫ਼ 
ਚਾਰ ਦਿਨ ਹੀ ਇਥੇ ਠਹਿਰਿਆ । ਲਾਹੌਰ ਵਿਚ ਭੀ ਗਿਲ੍ਹਟੀ-ਤਾਪ ਨੇ 
ਬੜੀ ਤਬਾਹੀ ਮਚਾਈ ਸੀ । ਇਥੇ ਭੀ ਗੁਰੂ ਹਰਿ ਗੋਬਿੰਦ ਸਾਹਿਬ ਨੇ 
ਆ ਕੇ ਦੁਖੀਆਂ ਦੀ ਮਦਦ ਕੀਤੀ ਸੀ । ਹਿੰਦੂ ਮੁਸਲਮਾਨ ਸਾਰੇ ਹੀ 
ਸਤਿਗੁਰੂ ਜੀ ਦੀ ਸਿਫ਼ਤ ਕਰਦੇ ਸਨ । ਜਹਾਂਗੀਰ ਨੇ ਚਹੈ ਦਿਨਾਂ 
ਵਿਚ ਹੀ ਇਹ ਸਭ ਕਰਝ ਸੁਣ ਲਿਆ । ਉਸ ਨੂੰ ਸਿੱਖਾਂ ਦੀ ਇਹ 
ਵਧਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਭਾਰੀ ਖ਼ਤਰੇ ਵਾਲੀ 


੨੦ 


੯ # 


ਹੈ 


ਨੈ” 


ਜਾਪੀ। ਗੁਰੂ ਹਰਿ ਗੋਬਿੰਦ ਸਾਹਿਬ ਦਾ ਰਿ ਹੋਣਾ ਭੀ 
ਉੱਸ ਨੂੰ ਪਸੋਦ ਨਾਂ ਆਇਆਂ । 


ਹਰ-ਮਨ 'ਪਿਆਰੇ ਧਰਮ-ਪਰਚਾਰਕ ਜਹਾਂਗੀਰ ਨੂੰ ਸਦਾ ਹੀ 
ਆਪਣੇ ਵਾਸਤੇ ਖ਼ਤਰਨਾਕ ਜਾਪਿਆ ਕਰਦੇ ਸਨ । ਚਾਹੇ ਕੋਈ ਹਿੰਦੂ 
ਹੋਵੇ ਚਾਹੇ ਮੁਸਲਮਾਨ, ਜਦੋਂ“ ਭੀ ਕੋਈ ਅਜਿਹਾ ਸਿਰ-ਕੱਢ ਨਿਕਲਦਾ 
ਸੀ, ਜਹਾਂਗੀਰ ਉਸ ਨੂੰ ਨਜ਼ਰਬੈਦ ਕਰ ਦੇ'ਦਾ ਸੀ । ਪਰ ਇਹ 
ਨਜ਼ਰਬੈਦੀ ਭੀ ਉਹ ਬਹੁਤ ਚਿਰ ਨਹੀ” ਸੀ ਰੱਖਦਾ, ਤਾਕਿ ਕਿਤੇ ਆਮ 
ਲੋਕ ਵਿਗੜ ਨਾ ਜਾਣ । ਉਵ ਭੀ ਸ਼ਰਾਬੀ ਬੋਦੇ ਦਾ ਇਹ ਸੁਭਾਉ ਹੀ 
ਹੁੰਦਾ ਹੈ, ਘੜੀ ਤੋਲਾ ਘੜੀ ਮਾਸਾ । ਸੈਨ ੧੬੧੯ ਵਿਚ ਜਹਾਂਗੀਰ 
ਲੇ ਸਰਹੈਦ ਦੇ ਦੋ ਮੁਸਲਮਾਨ ਪੀਰਾਂ, ਸ਼ੈਖ਼ ਅਹਿਮਦ ਅਤੋਂ ਸ਼ੇਖ਼ 
ਇਬਰਾਹੀਮ ਬਾਬਾ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੈਦ ਕਰਾ 


ਦਿੱਤਾ ਸੀ । ਗੁਜਰਾਤ ਦੇ ਸੈਤਬਰ ਜੈਨੀਆਂ 9ਤੇ ਭੀ ਸਖ਼ਤੀ ਕਰਨ ਦੇ 
ਹੁਕਮ ਜਾਰੀ ਕਰ ਦਿਤੇ ਸਨ । 


ਚਾਰ ਦਿਨ ਲਾਹੌਰ ਠਹਿਰ ਕੈ ਜਹਾਂਗੀਰ ਨੇ ੨੫ ਨਵੈਬਰ ਨੂੰ 
ਆਗਰੇ ਵਲ ਕੂਚ ਕੀਤਾ । ਮੁਗ਼ਲ ਇਤਿਹਾਸ ਲਿਖਦਾ ਹੈ ਕਿ 
ਲਾਹੌਰ ਤੋਂ ਆਗਰੇ ਪਹੁੰਚਣ ਲਈ ੭੦ ਦਿਨ ਰਸਤੇ ਵਿਚ ਲੱਗੇ; 
੪੯ ਦਿਨ ਸਫਰ ਅਤੇ ੨੧ ਦਿਨ ਮੁਕਾਮ । ਇਹਨਾਂ ੭੦ ਦਿਨਾਂ ਵਿਚੋ 
ਪਹਿਲੋ ੨੩ ਦਿਨ ਤਾਂ ਬਿਆਸਾ ਤੋ ਉਰੇ ਉਰੇ ਹੀ ਬਿਤਾ ਦਿੱ ਤੇ। 
ਦੌ ਦਿਨਾਂ ਦਾ ਪੈੱਡਾ ਜਹਾਂਗੀਰ ਨੇ ੨੩ ਦਿਨਾਂ ਵਿਚ ਮੁਕਾਇਆ । 
ਬਿਆਸਾ ਦੇ ਕੈਢੇ ਗੋਇੰਦਵਾਲ ਪੰਜ ਦਿਨ ਮੁਕਾਮ ਕੀਤਾ । ਇਸ ਤਰ੍ਹਾਂ 
ਮਾਝੇ ਦੇ ਪਿੰਡਾਂ .ਵਿਚ' ਪੂਰੀਆਂ ਖ਼ਬਰਾਂ ਹਾਸਲ ਕਰ ਕੇ ਜਹਾਂਗੀਰ ਨੂੰ 
ਤਸੱਲੀ ਹੋ ਗਈ ਕਿ ਮਾਝੇ ਦਾ ਬੱਚਾ ਬੱਚਾ ਗੁਰੂ ਹਰਿ ਗੋਬਿਦ ਸਾਹਿਬ 
ਤੋ ਵਿਕਿਆ ਹੋਇਆ ਹੈ । ਇਹ ਗੱਲ ਉਸ ਦੇ ਵਾਸਤੇ ਅਸਹਿ ਸੀ। 
ਮਾਰਚ ਵਿਚ ਆਗਰੇ ਪਹੁੰਚ ਕੇ ਜਹਾਂਗੀਰ ਨੇ ਗੁਪਤ ਜੁਕਮ ਜਾਰੀ 
ਕਰ ਦਿੱਤੇ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਲਿਆ ਕੇ ਗਵਾਲੀਅਰ 

੩੧ 


ਦੇ ਕਿਲ੍ਹੋ ਵਿਚ ਨਜ਼ਰਬੋਦ ਕੀਤਾ ਜਾਏ । ਉਸ ਕਿਲ੍ਹੇ ਵਿਚ ਰਾਜਸੀ 
ਕੈਦੀ ਰੱਖੇ ਖੋ ਜਾਂਦੇ ਸਨ । ਹਿੰਦੂ ਰਾਜੇ, ਜਿਨ੍ਹਾਂ ਦੇ ਵਿਰੁੱਧ ਰਾਜ-ਧ੍ਰੇਹ 
ਆਦਿਕ ਦੀਆਂ ਸ਼ਕਾਇਤਾਂ ਜਾਂ ਖ਼ਤਰਾ ਹੰਦਾ ਸੀ, ਉਥੇ ਹੀ ਕੌਦ 
ਕੀਤੇ ਹੋਏ ਸਨ । ਜਿਤਨਾ ਚਿਰ ਸਤਿਗੁਰੂ ਜੀ ਕਿਲ੍ਹੇ ਵਿਚ ਰਹੇ, ਉਧਰ 
ਦੇ ਸਿੱਖ ਦੂਰੋ' ਦੂਰੋ ਆ ਕੇ ਕਿਲ੍ਹੇ ਦੇ ਬਾਹਰ ਖਲੋ ਕੇ ਹੀ ਆਪਣੇ 
ਦਿਲ ਦੇ ਪਾਤਸ਼'ਹ ਅਗੇ ਸਿਰ ਨਿਵਾ ਜਾਂਦੇ ਸਨ ਤੇ ਉਸ ਧਰਤੀ ਦੀ 
ਧੂੜ ਆਪਣੇ ਸਿਰ ਮੱਥੇ ਉਤੇ ਲਾਂਦੇ ਸਨ । ਇਹ ਸਭ ਖ਼ਬਰਾਂ ਜਹਾਂਗੀਰ 
ਨੂੰ ਪਹੌਚਦੀਆਂ ਸਨ । 


ਅਗਸਤ ੧੬੨੧ ਵਿਚ ਜਹਾਂਗੀਰ ਨੂੰ ਦਮੇ ਦਾ ਫਿਰ ਬੜਾ 
ਸਖ਼ਤ ਦੌਰਾ ਪੈ ਗਿਆ । ਆਗਰੇ ਦੀ ਸਿੱਲ ਤਪਸ਼ ਉਸ ਵਾਸਤੇ 
ਅਸਹਿ ਹੋ ਗਈ । ਕਸ਼ਮੀਰ ਵਲ ਕੁਚ ਦੀ ਤਿਆਰੀ ਕੀਤੀ ਗਈ । 
ਆਗਰਾ ਛੱਡਣ ਤੋ" ਪਹਿਲਾਂ ਉਸ ਨੇ ਸਰਹੈਦ ਦੇ ਦੋਹਾਂ ਪੀਰਾਂ ਅਤੇ 
ਗੁਰੂ ਹਰਿ ਗੇਬਿੰਦ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੋ । 
ਸ੍ਰੋਤੈਬਰ ਜੈਨੀਆਂ ਉਤੇ ਸਖ਼ਤੀਆਂ `ਭੀ _ਬੈਦ ਕਰਾ ਦਿੱਤੀਆਂ । 
ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਹਿੰਦੂ ਰਾਜਿਆਂ ਦੀ ਹਾਲਤ ਪਹਿਲਾਂ 
ਬੜੀ ਹੀ ਤਰਸਜੌਗ ਸੀ, ਪਰ ਜਦ” ਸਤਿਗੁਰੂ ਜੀ ਉਥੇ ਪਹੁੰਚੇ ਸਨ ਤਾਂ 
ਉਹਨਾਂ ਦੀ ਪ੍ਰੇਰਨਾ ਦਾ ਸਦਕਾ ਰਾਜਿਆਂ ਨੂੰ ਬਹੁਤ ਸਾਰੀਆਂ _ਸਹੂਲਤਾਂ 
ਦਿੱਤੀਆਂ ਗਈਆਂ । ਪਹਿਲਾਂ ਭੀ ਤਾਂ ਇਹ ਸ਼ੱਕ ਵਿਚ ਹੀ ਕੈਦ ਕੀਤੇ 
ਹੋਏ ਸਨ, ਜਿਹੜੇ ਕੁਝ ਸਿਰ ਚੁੱਕਣ ਜੋਗੇ ਸਨ, ਉਨ੍ਹਾਂ ਦਾ ਮੱਚ 
ਕੈਦ ਦੇ ਕਸ਼ਟਾਂ ਨੇ ਮਾਰ ਦਿਤਾ । ਜਦੋ ਸਤਿਗੁਰੂ ਜੀ ਦੀ ਰਿਹਾਈ ਦੇ 
ਹੁਕਮ ਆਏ; ਰਾਜਿਆਂ ਨੂੰ ਉਹਨਾਂ ਤੋ` ਬਿਨਾ ਫਿਰ ਪੁਰਾਣੇ ਦੁਖਾਂ ਦਾ 
ਹੌਲ ਪਿਆ । ਸਤਿਗੁਰੂ ਜੀ ਨੇਂ ਕਿਲ੍ਹੇ 'ਦੇ ਹਾਕਮ ਰਾਹੀ” ਬਾਦਸ਼ਾਹ ਨੂੰ 
ਰਾਜਿਆਂ ਦੀ ਰਿਹਾਈ ਵਾਸਤੇ ਪ੍ਰੌਰਨਾ ਕੀਤੀ, ਜੋ ਬਾਦਸ਼ਾਹ ਨੇ ਮੰਨ 
ਲਈ । ਸਿੱਖ ਇਤਿਹਾਸ ਲਿਖਦਾ ਹੈ ਕਿ ਗੁਰੂ ਹਰਿ ਗੋਬਿੰਦ ਸਾਹਿਬ 
ਨੌ ੫੨ ਕਲੀਆਂ ਵਾਲਾ ਕੁੜਤਾ ਪਹਿਨ ਲਿਆ, ਬਵੰਜਾ ਹੀ ਕੈੰਦੀ- 


੨੩੨ _ 


ਹੇ 


੨ 


ਰਾਜਿਆਂ ਨੇ ਕੁੜਤੇ ਦੀ ਇਕ ਇਕ ਕਲੀ ਫੜ ਲਈ, ਅਤੇ ਇਸ 
ਤਰ੍ਹਾਂ ਉਹ ਸਤਿਗੁਰੂ ਜੀ ਦੇ ਪੱਲੇ ਲੱਗ ਕੇ ਲੰਮੀਆਂ ਕੈਦਾਂ ਦੇ 


`_ ਦੁਖੜਿਆਂ ਤੋ ਬਚ ਗਏ । ਉਸ ਦਿਨ ਤੋ ਸਤਿਗੁਰੂ ਜੀ ਦਾ ਨਾਮ 


'ਬੈਦੀ ਛੋੜ ਪਰਸਿੱਧ ਹੋ ਗਿਆ । ਕਿਲ੍ਹੇ ਵਿਚ ਇਕ ਇਤਿਹਾਸਕ 
ਗੁਰਦੁਆਰਾ ਭੀ ਹੈ, ਜੋ ਉਸ ਪੁਰਾਣੀ ਯਾਦ ਦਾ ਚੇਤਾ ਕਰਾਂਦਾ ਹੈ । ਇਹ 
ਜ਼ਿਕਰ ਅਗਸਤ ੧੬੨੧ ਦਾਂ ਹੈ । 


ਜਹਾਂਗੀਰ ਦੇ ਨਾਲ ਪੰਜਾਬ ਨੂੰ ਵਾਪਸੀ- 


ਜਹਾਂਗੀਰ ਆਖਣ ਨੂੰ ਤਾਂ ਮੁਸਲਮਾਨ ਸੀ, ਪਰ ਹਿੰਦੂ ਮਾਂ ਦੇ 
ਪੇਟ" ਜੈਮਣ ਕਰਕੇ ਉਸ ਦੇ ਦਿਲ ਉਤੇ ਹਿੰਦੂ ਸੱਭਿਅਤਾ ਦੇ ਕਈ 
ਪ੍ਰਭਾਵ ਪਰਤੱਖ ਦਿੱਸਦੇ ਸਨ । ਜਦੋ" ਭੀ ਕਦੇ ਉਹ ਸਫ਼ਰ ਲਈ ਤੁਰਦਾ 
ਸੀ ਤਾਂ ਜੋਤਸ਼ੀ ਸ਼ੁਭ ਲਗਨ ਮਹੂਰਤ ਸੋਧਦੇ ਸਨ, ਉਹਨਾਂ ਲਗਨਾਂ 
ਮਹੂਰਤਾਂ ਵਲੋ" ਕਦੇ ਭੀ ਉਕਾਈ ਨਹੀ” ਕੀਤੀ ਜਾਂਦੀ ਸੀ । ਸੰਤਾਂ 
ਸਾਧਾਂ ਪੀਰਾਂ ਫ਼ਕੀਰਾਂ ਦਾ ਆਦਰ-ਸਤਿਕਾਰ ਭੀ ਜਹਾਂਗੀਰ ਕਰਦਾ 
ਸੀ, ਪਰ ਉਸ ਨੂੰ ਇਹ. ਤੱਖਲਾ ਭੀ ਸਦਾ ਟਿਕਿਆ ਰਹਿੰਦਾ ਸੀ ਕਿ 
ਕੋਈ ਸੈਤ ਸਾਂਧ -ਪੀਰ ਫ਼ਕੀਰ ਇਤਨਾ _ਹਰ-ਮਨ ਪਿਆਰਾ ਨਾ ਬਣ 
ਜਾਏ, ਜਿਸ ਕਰਕੇ ਉਸ ਦੇ ਰਾਜ ਵਿਚ ਕਿਸੇ ਗੜਬੜ ਦੀ ਸੈਭਾਵਨਾ 
ਹ ਸਕੇ । ਚਾਰ ਕੁ ਮਹੀਨਿਆਂ ਦੀ ਨਜ਼ਰਬੈਦੀ ਤੌ ਪਿਛੋਂ ਗੁਰੂ ਹਰਿ 
ਗੋਬਿੰਦ ਸਾਹਿਬ ਆੰਮ੍ਰਿਤਸਰ ਨੂੰ ਪਰਤੇ । ਜਹਾਂਗੀਰ ਨੇ ਕਸ਼ਮੀਰ ਵਲ 
ਆਉਣਾ ਸੀ । ਭਾਰਤ ਦੇ ਦੁਨਿਆਵੀ ਬਾਦਸ਼ਾਹ ਅਤੇ ਦੀਨ ਦੁਨੀਆ 
ਦੇ ਸੱਚੇ ਪਾਤਸ਼ਾਹ-ਦਹਾਂ ਨੇ ਇਹ ਸਫ਼ਰ ਇਕੱਠਿਆਂ ਹੀ ਕੀਤਾ । 
ਡੇਰੇ ਆਪੇ ਆਪਣੇ ਵੱਖਰੇ ਵੱਖਰੇ ਹੀ ਹੁੰਦੇ ਸਨ । ਸਿੱਖ ਇਤਿਹਾਸ ਨੇ 
ਰਸਤੇ ਦੀ ਇਕ ਨਿੱਕੀ ਜਿਹੀ ਸੁਆਦਲੀ ਘਟਨਾ ਦਾ ਜ਼ਿਕਰ ਕੀਤਾ 
ਹੈ, ਜੋ ਪਾਠਕਾਂ ਨੂੰ ਜੀਵਨ-ਹੁਲਾਰਾ ਦੇਣ ਵਿਚ ਸਹਾਈ ਹੋ ਸਕੇਗੀ । 


੨੩੨ 


ਇਕ ਗ਼ਰੀਬ ਘਾਹੀ- 


84 


ਇਕ ਗ਼ਰੀਬ ਘਾਹੀ ਸਿੱਖ ਨੂੰ ਪਤਾ ਲੱਗਾ ਕਿ _ਜਹਾਂਗੀਰ ਦੇ 
ਨਾਲ ਗੁਰੂ ਹਰਿ ਗੋਬਿੰਦ ਸਾਹਿਬ ਭੀ ਇਥੋ” ਦੀ ਲੰਘ ਰਹੇ ਹਨ । 
ਉਸ ਨੇ ਅਜੇ ਤਕ ਸਤਿਗੁਰੂ ਜੀ ਦੇ ਦਰਸ਼ਨ ਨਹੀ” ਕੀਤੇ ਸਨ । ਸ਼ਾਹੀ 
ਕੈੱਪ ਵਿਚ ਜਾਂ ਕੇ ਸਿਪਾਹੀ ਨੂੰ ਆਖਣ ਲੱਗਾ ਕਿ ਮੈ” ਸੱਚੇ 
ਪਾਤਿਸ਼ਾਹ ਦੇ ਦਰਸ਼ਨ ਕਰਨੇ ਹਨ । ਜਹਾਂਗੀਰ ਨੇ ਹੁਕਮ ਦੇ ਰੱਖਿਆ 
ਹੋਇਆ ਸੀ ਕਿ ਜੇ ਕੋਈ ਫ਼ਰਿਆਦੀ ਆਵੇ, ਤਾਂ ਉਸ ਨੂੰ ਕੋਈ 
ਰੋਕੇ ਨਾ, ਤੁਰਤ ਮੇਰੇ ਸਾਹਮਣੇ ਹਾਜ਼ਰ ` ਕੀਤਾ ਜਾਏ । ਸਿਪਾਹੀ ਨੇ 
ਸਮਝਿਆ ਕਿ ਕੋਈ ਫ਼ਰਿਆਦੀ ਹੈ 1 ਉਹ ਉਸ ਨੂੰ ਜਹਾਂਗੀਰ ਦੇ ਪਾਸ 
ਲੈ ਗਿਆ । ਸਿੱਖ ਨੇ ਇਕ ਟਕਾ ਸ਼ਾਹ ਦੇ ਅੱਗੇ ਰੱਖ ਕੇ ਮੱਥਾ 
ਟੇਕਿਆ, ਅਤੇ ਜਿਵੇ ਸਿੱਖ ਆਪਣੇ ਸਤਿਗੁਰੂ ਦੇ ਦਰ ਤੋਂ ਸਿੱਖੀ- 
ਸਿਦਕ ਨਾਮ-ਦਾਨ ਮੰਗਦੇ ਹਨ, ਉਸ ਨੇ ਭੀ ਇਹ ਅਰਜ਼ੋਈ ਕੀਤੀ 
ਕਿ ਇਸ ਜਗਤ 'ਭਵਜਲ ਵਿਚੋ” ਮੋਰੀ ਬਾਂਹ ਫੜਨੀ । ਜਹਾਂਗੀਰ 
ਸਮਝ ਗਿਆ ਕਿ ਸਿਖ ਭੁਲੋਖੇ ਨਾਲ ਉਸ ਦੇ ਪਾਸ ਲਿਆਂਦਾ ਗਿਆ 
ਹੈ । ਉਸ ਨੇ ਉਸ ਨੂੰ ਸਾਫ ਦੱਸ ਦਿਤਾ ਕਿ ਅਜਿਹੀਆਂ ਬਖਸ਼ਸ਼ਾਂ 
ਕਰਨ ਵਾਲਾ ਸੱਚਾ ਪਾਤਿਸ਼ਾਹ ਤਾਂ ਦੂਜੇ ਕੈਂਪ ਵਿਚ ਹੈ । ਤੂੰ ਸਬੱਬ 
ਨਾਲ ਮੇਰੇ ਪਾਸ ਆ ਅਪੜਿਆ ਹੈ”, ਜੇ ਕਹੇ” ਤਾਂ ਮੈ” ਤੈਨੂੰ ਲੋੜ 
ਅਨੁਸਾਰ ਧਨ-ਪਦਾਰਥ ਦੇ ਸਕਦਾ ਹਾਂ । ਪਰ ਸਿੱਖ ਨੇ ਆਪਣਾ 
ਟਕਾ ਚੁਕ ਲਿਆ ਤੋਂ ਚੁਪ-ਕੀਤਾ ਬਾਹਰ ਨਿਕਲ ਗਿਆ । ਸਿਪਾਹੀ 
ਉਸ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਦੇ ਡੇਰੇ ਲੈ ਗਿਆ, ਜਿਥੇ ਆਪਣੇ 
ਦਿਲ ਦੇ ਪਾਤਿਸ਼ਾਹ ਦਾ ਦਰਸ਼ਨ ਕਰ ਕੇ ਉਸ ਨੇ ਆਪਣੇ ਮਨ ਦੀ 
ਤੜਪ ਦੂਰ ਕੀਤੀ । 


ਜਹਾਂਗੀਰ ਅੰਮ੍ਰਿਤਸਰ ਵਿਚ- 
ਪਹਿਲੀ ਵਾਰ ਸੈਨ ੧੬੨੦ ਵਿਚ ਜਹਾਂਗੀਰ ਕਲਾਨੌਰ ਦੋ 


ਰਸਤੇ ਕਸ਼ਮੀਰ ਗਿਆ ਸੀ । ਐਤਕੀ ਗੁਰੂ ਹਰਿ ਗੋਬਿੰਦ ਸਾਹਿਬ ਦੇ 
੩੪ 


ਰਹ 


ਨ 


ਨਾਲ ਹੀ ਉਹ ਭੀ ਅੰਮ੍ਰਿਤਸਰ ਆਇਆ । ਇਸ ਵਿਚ ਉਸ ਦੀ 
ਰਾਜਨੀਤੀ ਭੀ ਸੀ । ਆਮ ਸਿੱਖ ਜਨਤਾ ਅਤੇ ਖ਼ਾਸ ਕਰਕੇ ਮਾਝ ਦੇ 
ਲੋਕ ਅਜੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਦੇ ਕੇ ਸ਼ਹੀਦ 
ਕਰਾਣ ਦੀ ਉਸ ਦੀ ਕਾਲੀ ਕਰਤ੍ਰਤ ਨਹੀ” ਭੁੱਲੇ ਸਨ । ਹੁਣ ਉਹ 
ਕਾਲੇ ਦਾਗ ਧਣੇ ਚਾਹੈਦਾ ਸੀ ਅਤੇ ਮਝੈਲ ਗੱਭਰੂਆਂ ਦੇ ਦਿਲਾਂ ਦੇ 
ਸੱਲ ਮਿਟਾਣੋ ਲੋੜਦਾ ਸੀ । ਜਹਾਂਗੀਰ ਨੇ ਆਪਣੀ ਹੱਡ-ਬੀਤੀ ਵਿਚ 
ਅੰਮਿ੍‌ਤਸਰ ਆਉਣ ਦਾ ਜ਼ਿਕਰ ਨਹੀ" ਕੀਤਾ । ਉਸ ਨੇ ਤਾਂ ਕਿਤੇ 
ਇਹ ਭੀ ਨਹੀ ਲਿਖਿਆ ਕਿ ਮੈਂ` ਗੁਰੂ ਹਰਿ ਗੋਬਿੰਦ ਸਾਹਿਬ ਨੂੰ 


ਨਜ਼ਰਬੋਦ ਕਰੀ ਰੱਖਿਆ ਸੀ । ਸਿੱਖ-ਇਤਿਹਾਸ ਲਿਖਦਾ ਹੈ !ਕ 
ਸ਼ਾਹੀ ਡੇਰਾ ਗੁਮਟਾਲੇ ਦੇ ਲਾਗੇ ਕੀਤਾ ਗਿਆ, ਜਹ'ਗੀਰ ਤੋ 
ਨੂਰਜਹਾਂ ਨੋ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ 
ਤਖ਼ਤ ਸਾਹਿਬ ਦਾ ਦਰਸ਼ਨ ਕੀਤਾ, ਜਾਗੀਰ ਆਦਿਕ ਸਹਾਇਤਾ 
ਦੇਣ ਦੀ ਇੱਛਾ ਪਰਗਟ_ ਕੀਤੀ, ਪਰ ਸਤਿਗੁਰੂ ਜੀ ਨੇ ਉੱਤਰ 
ਦਿੱਤਾ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਗੁਰੂ ਕਾ ਲੰਗਰ 
ਸ਼ਰਧਾਵਾਨ ਸਿੱਖਾਂ ਦੀ ਪਿਆਰ-ਭੇਟ ਨਾਲ ਹੀ ਸ਼ੋਭਦੇ ਹਨ । 


ਸਤਿਗੁਰੂ ਜੀ ਦਾ ਲਾਹੌਰ ਜਾਣਾ- 


ਜਹਾਂਗੀਰ ਦੀ ਖ਼ਾਹਸ਼ ਸੀ ਕਿ ਲਾਹੌਰ ਤਕ ਹੀ ਗੁਰੁ 
ਹਰਿ ਗੋਬਿੰਦ ਸਾਹਿਬ ਨਾਲ ਸਾਥ ਬਣਿਆ ਰਹੇ, ਤਾਂਕਿ ਇਸ 
ਨੇੜਤਾ ਦਾ ਚੋਗਾ ਅਸਰ ਸਾਰੇ ਮਾਝੇ ਉਤੋਂ ਧੈ ਸਕੇ । ਸਤਿਗੁਰੁ ਜੀ 
ਅੰਮ੍ਰਿਤਸਰ ਵਿਚ ਥੋੜੇ ਹੀ ਦਿਨ ਠਹਿਰ ਕੇ ਲਾਹੌਰ ਨੂੰ ਚੱਲ ਪਏ । 
ਜਿਥੇ ਜਹਾਂਗੀਰ ਇਸ ਨੌੜਤਾ _ਦੀ ਰਾਹੀ” ਸਿੱਖਾਂ ਦੇ ਦਿਲਾਂ ਵਿਚੋ” 
ਆਪਣੇ ਵਿਰੁੱਧ ਬਣੀ ਨਫ਼ਰਤ ਮਿਟਾਣੀ ਚਾਹੁੰਦਾ ਸੀ, ਉਥੇ ਸਿੱਖ ਭੀ 
ਦਿਹ ਅਨੁਭਵ ਕਰ ਰਹੇ ਸਨ ਕਿ ਸਿੱਖ ਕੌਮ ਦੀ ਵਧਦੀ ਤਾਕਤ 
ਵੇਖ ਕੇ ਜਹਾਂਗੀਰ ਉਹਨਾਂ ਨਾਲ ਕੋਈ ਵਿਗਾੜ ਨਹੀ” ਸਹੇੜਨਾ 

-੩੫ 


ਚਾਹੁੰਦਾ । ਇਸ ਤੋਂ" ਸਿੱਖਾਂ ਦੇ ਹੌਸਲੇ ਵਧਣ ਵਿਚ ਸੁਤੇ ਹੀ ਸਹਾਇਤਾਂ 
ਮਿਲਦੀ ਗਈ । ਅਜੇ ਚਾਰ ਕੁ ਸਾਲ ਹੀ ਬੀਤੇ ਸਨ ਜਦੋ" ਗਿਲ੍ਹਟੀ- 
ਤਾਪ ਦੀ ਹਨੇਰੀ ਸਮੇ ਸਤਿਗੁਰੂ ਜੀ ਨੇ ਲਾਰੌਰ-ਨਿਵਾਸੀਆਂ ਦੇ ਕੌਲ 
ਰਹਿ ਕੇ ਉਹਨਾਂ ਦੇ ਦੁਖ ਵੈਡੇ ਸਨ । ਵਲੀ ਮੀਆਂਮੀਰ ਗੁਰੂ ਅਰਜਨ 
ਸਾਹਿਬ ਦਾ ਪ੍ਰੋਮੀ ਹੀ ਬਣ ਚੁਕਿਆ ਸੀ । ਜਦੋਂ” ਗੁਰੂ ਹਰਿ ਗੋਬਿੰਦ 
ਸਾਹਿਬ ਗਿਲ੍ਹਟੀ-ਤਾਪ ਦੀ ਬਿਪਤਾ ਸਮੇ ਲਾਹੌਰ ਆ ਕੇ ਰਹੇ ਸਨ, 
ਸੀਆਮੀਰ ਭੀ ਉਹਨਾਂ ਦੇ ਨਾਲ ਰਲ ਕੇ ਸੇਵਾ ਕਰਦਾ ਰਿਹਾ ਸੀ, 
ਤੇ ਇਸ ਤਰ੍ਹਾਂ ਉਸ ਦੇ ਦਿਲ ਵਿਚ ਗੁਰੂ-ਘਰ ਵਾਸਤੇ ਹੋਰ ਨੇੜਤਾ 
ਬਣ ਗਈ ਸੀ ਹੁਣ ਜਦੋ ਦੂਜੀ ਵਾਰੀ ਗੁਰੂ ਹਰਿ ਗੋਬਿੰਦ ਸਾਹਿਬ 
ਲਾਹੌਰ ਆਏ, ਤਾਂ ਵਲੀ ਮੀਆਂਮੀਰ ਅਤੇ _ਪਹਿਲੀ ਵਾਰ ਦੇ ਬਣੇ 
ਹੋਰ ਕਈ ਪ੍ਰੇਮੀ ਸਤਿਗੁਰੂ ਜੀ ਦੇ ਪਾਸ ਆਉਣ _ਲੱਗ ਪਏ । 
ਸਤਿਗੁਰੂ ਜੀ ਨੇ ਮੁਜ਼ੌਗੀ' ਡੇਰਾ ਕੀਤਾ, ਜੌ ਲਾਹੌਰ ਸ਼ਹਿਰ ਤੋ“ ਦੱਖਣ 
ਪਾਸੇ ਦੋ ਢਾਈ ਮੀਲਾਂ ਦੀ ਵਿੱਥ 'ਤੇ ਹੈ । ਉਥੇ ਹੁਣ ਇੱਕ ਸੁੰਦਰ 
ਗੁਰਦੁਆਰਾ ਬਣਿਆ ਹੋਇਆ ਹੈ । 
ਦੇ ਘਟਨਾਵਾਂ 

ਉਹਨੀ” ਦਿਨੀ” ਉਥੇ ਦੋ ਐਸੀਆਂ ਘਟਨਾਵਾਂ ਵਾਪਰੀਆਂ 
ਜੋ ਇਕ ਪਾਸੇ ਮੁਗਲ ਹਾਕਮਾਂ ਦਾ ਪਰਜਾ _ਨਾਲ _ ਵਧੀਕੀ-ਭਰਿਆ 
ਰਵੱਈਆ ਪਰਗਟ ਕਰਦੀਆਂ ਹਨ ਅਤੇ ਦੂਜੇ ਇਹ ਦਸਦੀਆਂ 
ਹਨ ਕਿ ਆਮ ਹਿੰਦੂ ਅਤੇ ਮੁਸਲਿਮ ਜਨਤਾ ਦੇ ਦਿਲ ਵਿਚ ਗੁਰੂ-ਘਰ 


ਵਾਸਤੇ ਖਿੱਚ ਵਧ ਰਹੀ ਸੀ, ਕਿਉਕਿ ਗੁਰੂ ਪਰਤੱਖ ਤੌਰ ਤੇ ਦੁਖੀਆਂ ਦਾ 
ਦਰਦੀ ਸੀ । 


(੧) ਕੌਲਾਂ- 
ਦਮੇ ਦਾ ਜ਼ੋਰ ਪੈਣ ਕਰਕੇ ਜਹਾਂਗੀਰ ਬਹੁਤਾ ਚਿਰ ਲਾਹੌਰ 
ਨਾ ਠਹਿਰਿਆ ,ਉਹ ਕਸ਼ਮੀਰ ਨੂੰ ਚਲਾ ਗਿਆ । ਗੁਰੂ ਹਰਿ ਗੋਬਿੰਦ 
੩੬ 


੧ ੮ 


੭ 


/%. 


ਹੈ 


ਸਾਹਿਬ ਲਾਹੌਰ ਹੀ ਟਿਕੇ ਰਹੇਂ । ਗੁਰੂ-ਘਰ ਤੋ" ਸਭ ਬੈਦਿਆਂ ਨੂੰ 
ਬਰਾਬਰੀ ਦਾ ਪਿਆਰ-ਭਰਿਆ ਸਲੂਕ ਮਿਲਣ ਕਰਕੇ ਅਨੇਕਾਂ ਐਸੇ 
ਮੁਸਲਮਾਨ ਭੀ ਸਨ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੌਕ ਨਾਲ 
ਪੜ੍ਹਨ ਲੱਗ ਪਏ ਸਨ । ਸਤਿਗੁਰੂ ਜੀ ਦੇ ਸਤਸੈਗ ਵਿਚ ਮੁਸਲਮਾਨ ਭੀ 
ਆਉ” ਦੇ ਸਨ । ਲਾਹੌਰ ਦਾ ਸ਼ਾਹੀ ਕਾਜ਼ੀ _ਮੁਜੈਗੀ" ਰਹਿੰਦਾ ਸੀ, 
ਉਸ ਦੀ ਇਕ ਲੜਕੀ ਵਲੀ ਮੀਆਂਮੀਰ ਜੀ ਦੀ ਮੁਰੀਦ ਸੀ, ਜਿਸ ਤ" 
ਉਸ ਨੂੰ ਸਤਿਗੁਰੂ ਜੀ ਦੀ ਬਾਣੀ ਸੁਣਨ ਦਾ ਅਵਸਰ ਮਿਲਦਾ ਰਿਹਾ 
ਅਤੇ ਸਹਿਜੇ ਸਹਿਜੇ ਉਹ ਆਪ ਭੀ ਪੜ੍ਹਨ ਲੱਗ ਪਈ 1 ਅਪਣੇ 
ਵਤਨ ਦੀ ਬੋਲੀ ਕਰ ਦਰਤੀ ਤੌਰ ਤੇ. ਮਿੱਠੀ ਲਗਣੀ ਹੀ ਸੀ। ਕਾਜ਼ੀ ਦੀ 
ਲੜਕੀ ਦੀ ਬਾਣੀ ਵਲ ਦੀ ਲਗਨ ਦਿਨੋ-ਦਿਨ ਵਧਣ ਲੱਗ ਪਈ । 
ਉਹ ਮਸੂਮ ਕੀ ਜਾਣੇ ਕਿ ਉਸ ਦਾ ਸ਼ਰਈ ਪਿਉ ਇਸ ਨੂੰ ਕਾਫ਼ਰਾਂ ਦੀ 
ਬਾਣੀ ਆਖਦਾ ਹੈ ! ਉਸ ਨੇ ਤਾਂ ਆਪਣੇ ਮੁਸਲਮਾਨ ਪੀਰ ਤੋ` ਹਾਸਲ 
ਕੀਤੀ ਸੀ । . 


(੨) ਘੋੜਾ- 


ਸਿੱਖ ਗੁਰੂ ਅਰਜਨ ਸਾਹਿਬ ਦੇ ਸਮੇ ਤੌਂ“ ਹੀ ਉਹਨਾਂ ਦੀ 
ਪ੍ਰੇਰਨਾ ਨਾਲ ਘੜੇ ਆਦਿਕਾਂ ਦੇ ਵਪਾਰ ਵਾਸਤੇ ਕਾਬਲ ਕੌਧਾਰ ਤਕ 
ਜਾਣ ਲੱਗ ਪਏ ਸਨ । ਉਹ ਸਾਰਾ ਇਲਾਕਾ ਮੁਗਲ ਬਾਦਸ਼ਾਹਾਂ ਦੇ 
ਹੁਕਮ ਵਿਚ ਸੀ, ਇਸ ਵਾਸਤੇ ਭਾਰਤ ਦੇ ਵਪਾਰੀਆਂ ਨੂੰ ਉਧਰ 
ਜਾਣ ਦੀ ਕਈਂ ਮਨਾਹੀ ਨਹੀ” ਸੀ । ਪਰ ਮੁਗ਼ਲ ਹਾਕਮ ਦਾਅ-ਲੱ'ਗੇ 
ਵਪ'ਰੀਆਂ ਪਾਸੋ ਖੌਹਾਮੰਹੀ ਭੀ ਕਰ ਲੈਦੇ ਸਨ । ਇਕ ਸਿੱਖ 
ਵਪਾਰੀ ਘੌੜੇ ਖ਼ਰੀਦ ਕੇ ਲਿਆਇਆ । ਉਹਨਾਂ ਵਿਚ ਇਕ ਵਧੀਆ 
ਘੜਾ ਉਸ ਨੇ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਭੇਟਾ ਕਰਨ ਲਈ 
ਲਿਆਂਦਾ । ਲਾਹੌਰ ਦੋ ਹਾਕਮ ਨੇ ਉਹ ਬਦਢੋ-ਬਦੀ ਖੋਹ ਕੇ ਸ਼ਾਹੀ 
ਤਬੇਲੇ ਵਿਚ ਜਾ ਬੱਧਾ । ਸਿੱਖ ਨੇ ਗੁਰੂ ਹਰਿ ਗੋਬਿੰਦ ਜੀ ਪਾਸ ਜਾਂ 


੩੭ 


ਫ਼ਰਿਆਦ ਕੀਤੀ । ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦੇ'ਦਿਆਂ ਆਖਿਆ 
ਕਿ ਤੇਰੇ ਵਲੋ' ਸਾਨੂੰ ਪਹੁਚ ਗਿਆ । 

ਕਿਸੇ ਅਨਗਹਿਲੀ ਕਰਕੇ ਘੋੜੇ ਨੂੰ ਕੋਈ ਅਜਿਹੀ ਅਹੁਰ ਹੋਈ 
ਕਿ ਉਸ ਨੇ ਖਾਣਾ ਪੀਣਾ ਬੋਦ ਕਰ ਦਿੱਤਾ । ਕਿਸੇ ਦਵਾਈ ਨੇ ਕੋਈ ਕਾਟ 
ਨਾਂ ਕੀਤੀ ! ਅਖਾਣ ਹੈ ਇੱਲ ਝੂਰਾਟੀ ਧੜੀ, ਜਠੇਰਿਆਂ ਦੇ ਸਿਰ ਚਾੜ੍ਹੀ । 
ਘੜਾ ਸ਼ਾਹੀ ਕਾਜੀ ਨੂੰ ਭੇਟ ਕੀਤਾ ਗਿਆ । ਕਾਜ਼ੀ ਨੂੰ ਭੀ ਜਦੋ" ਉਸ ਦੇ 
ਬਚਣ ਦੀ ਕਈ ਆਸ ਨਾ ਜਾਪੀ, ਤਾਂ ਜਾਂਦੇ ਚੋਰ ਦੀ ਲੰਗੋਟੀ ਵਾਲਾ 
ਸੰਦਾ ਕਰਕੇ ਉਸ ਨੇ ਸਸਤੇ-ਮੁੱਲ ਗੁਰੂ ਹਰਿ ਗੋਬਿੰਦ ਸਾਹਿਬ ਪਾਸ ਵੇਚ 
ਦਿੱਤਾ । ਬੜੀ ਮਿਹਨਤ ਨਾਲ ਘੋੜੇ ਦਾ ਇਲਾਜ ਕੀਤਾ ਗਿਆ, ਤੇ 
ਉਹ ਨਵਾਂ-ਨਰੋਆ ਹੋ ਗਿਆ । ਹੁਣ ਘੋੜੇ ਨੂੰ ਵੇਖ ਵੇਖ ਕੇ ਕਾਜ਼ੀ ਨੂੰ 
ਸੂਲ ਉੱਠੇ ਕਿ ਕਿਉ” ਕੌਡੀਆਂ ਦੇ ਭਾ ਰੋੜ੍ਹ ਦਿੱਤਾ । ਸੌਦੇ ਤੋ 
ਤਿਲ੍ਹਕਣ ਦੇ ਉਸ ਨੇ ਕਈ. ਬਹਾਨੇ ਬਣਾਏ, ਪਰ ਬਣਿਆ ਕੁਝ ਨਾ । 
ਇਸੇ _ਗੱਲੋ" ਉਹ ਦਿਲੋ" ਸਤਿਗੁਰੂ ਜੀ ਨਾਲ _ਵੈਰ ਰੱਖਣ ਲੱਗ 
ਪਿਆ । ਸਤਿਗੁਰੂ ਜੀ ਦਾ ਰੋਜ਼ਾਨਾ ਸਤਸੈਗ ਹੁਣ ਉਸ ਨੂੰ 'ਕੌਡੇ ਵਾਂਗ 
ਚੁੱਤਣ ਲੱਗਾ । ਪਰ ਥੋੜੇ ਹੀ ਦਿਨ ਠਹਿਰ ਕੇ ਸਤਿਗੁਰੂ ਜੀ ਲਾਹੌਰ ਤੋ“ 
ਅੰਮ੍ਰਿਤਸਰ ਵਾਪਸ ਆ ਗਏ । ਇਹ ਜ਼ਿਕਰ ਸੈਨ ੧੬੨੧ ਦੇ ਅਖ਼ੀਰ 
ਦਾ ਹੈ। 


ਕੌਲਾਂ ਲਈ ਮੌਤ ਦਾ ਫ਼ਤਵਾ- 


ਕਾਜ਼ੀ ਦੀ ਲੜਕੀ.ਦੀ, ਬਾਣੀ ਵਲ ਦੀ ਲਗਨ ਘਰ ਵਿਚ 
ਉੱਘੜ ਆਈ । ਕਾਜ਼ੀ ਲੋਹਾ-ਲਾਖਾ ਹੋ .ਗਿਆ ਕਿ ਮੋਮਨ ਦੀ ਧੀ 
ਕਾਫ਼ਰਾਂ ਦੀ ਬਾਣੀ ਕਿਉ” ਪੜ੍ਹੇ । ਲੜਕੀ ਨੇ ਬਾਣੀ ਤੋ ਇਲਾਵਾ 
ਸਤਿਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਵਿਚ ਇਕ ਹੋਰ ਗੱਲ ਭੀ ਵੇਖ 
ਲਈ ਸੀ, ਜਿਸ ਦਾ ਅੰਸ਼-ਮਾਤਰ ਭੀ ਉਸ ਨੂੰ ਆਪਣੇ ਮੌਮਨ ਪਿਉ 
ਵਿਚ ਨਹੀ" ਦਿਸਿਆ 'ਸੀ । ਗਿਲ੍ਹਟੀ-ਤਾਪ ਨੇ ਲਾਰੌਰ ਦੀ ਗ਼ਰੀਬ 
੩੮ 


੭ 


੭ ੮ 


ਜਨਤਾ ਉਤੇ ਜਦੋ“ ਅਸਹਿ ਬਿਪਤਾ ਲਿਆਂਦੀ ਸੀ, ਮੋਮਨ ਹਾਕਮਾਂ ਦੋ 
ਕੋਨ ਉਤੋਂ ਤਾਂ ਜ੍ਰੰ ਭੀ ਨਹੀ" ਸਰਕੀ ਸੀ, ਪਰ ਗੁਰੂ ਹਰਿ ਗੋਬਿੰਦ ਸਾਹਿਬ 
ਅਤੇ ਉਹਨਾਂ ਦੇ ਸਿੱਖ ਜਾਨ ਤਲੀ ਉਤੇ ਰੱਖ ਕੇ ਦੁਖੀਆਂ ਦਾ ਦਰਦ 
ਵੰਡਦੇ ਸਨ । ਲੜਕੀ ਨੇ ਕਾਜ਼ੀ-ਪਿਉ ਦੇ ਡਰਾਵਿਆਂ ਦੀ ਕੋਈ 
ਪਰਵਾਹ ਨਾ ਕੀਤੀ । ਬਖੇੜਾ .ਇਥੋ” ਤਕ ਵਧਿਆ ਕਿ ਸ਼ਰਹ ਦਾਂ 
ਫ਼ਤਵਾ ਲਵਾ ਕੇ ਲੜਕੀ ਦੇ ਮਾਰਨ ਦਾ ਫ਼ੋਜਲਾ ਕਰਵਾਇਆ ਗਿਆ । 
ਹੁਣ ਜੀ-ਭਿਆਣੀ ਲੜਕੀ ਨੇ ਆਪਣੇ ਪੀਰ ਮੀਆਂ-ਮੀਰ ਦਾ ਆਸਰਾ 
ਲਿਆਂ । ਉਹਨਾਂ ਆਪਣੇ ਖ਼ਾਸ ਮੁਰੀਦਾਂ ਦੀ ਸਹਾਇਤਾ ਨਾਲ 
ਉਸ ਨੂੰ ਅੰਮ੍ਰਿਤਸਰ ਅਪੜਾ ਦਿਤਾ । ਹੌਰ ਕੋਈ ਪਾਸਾ ਝੱਲਣ ਜੋਗਾ 
ਨਹੀ” ਸੀ । ਲੜਕੀ” ਵਾਸਤੇ ਮੌਤ ਦਾ ਫ਼ਤਵਾ ਲੱਗ ਚੁੱਕਾ ਹੋਇਆ 
ਸੀ । ਅੰਮ੍ਰਿਤਸਰ ਰਹਿ ਕੇ ਹੀ ਉਸ ਦੀ ਜਿੰਦ ਬਚ ਸਕਦੀ ਸੀ । 
ਸਤਿਗੁਰੂ ਜੀ ਨੇ ਉਸ ਦੀ ਰਿਹਾਇਸ਼ ਵਾਸਤੇ ਪਰਬੈਧ ਕਰ ਦਿੱਤਾ । 
ਸਰਕਾਰੀ ਹਾਕਮਾਂ ਨੇ ਕੋਈ ਦਖ਼ਲ ਨਾ ਦਿੱਤਾ, ਜਹਾਂਗੀਰ ਦਾ ਝੂਕਾਉ 
ਉਸ ਸਮੇਂ ਗੁਰੂ ਹਰਿ ਗੋਬਿੰਦ ਵਲ ਸੀ । 


ਜਹਾਂਗੀਰ ਕਸ਼ਮੀਰੋ` ਵਾਪਸ- 


ਸ਼ਰਾਬ ਦੇ ਕਾਰਨ ਜਹਾਂਗੀਰ ਦੀ ਸਿਹਤ ਛੇਤੀ ਢਹਿੰਦੀ 
ਵੇਖ ਕੇ ਤਖਤ ਵਾਸਤੇ ਗੱਦਾਂ ਗੰਦੀਆਂ ਜਾਣ ਲੱਗ ਪਈਆਂ । ਇਕ _ 


"ਸਿਖ-ਇਤਿਹਾਸ ਉਸ ਲੜਕੀ ਦਾ ਨਾਮ ਕੌਲਾਂ ਦੱਸਦਾ ਹੈ । ਕੌਲਾਂ 
ਹੱਦਕਾ ਨਾਮ ਜਾਪਦਾ ਹੈ । ਹੋ ਸਕਦਾ ਹੈ ਕਿ ਉਂਸਦ ਕਿਸੇ ਮੁਸਲਮਾਨੀ ਨਾਮ 
ਕਲੀਮਾ ਆਦਿਕ ਤੋ” ਸਿੱਖਾਂ ਵਿਚ ਕੌਲਾਂ ਨਾਮ ਪਰਸਿੱਧ ਹੌ ਗਿਆ ਹੋਵੇ । 

ਇਸ ਬਾਰੇ ਮਹਾਨ ਕੌਸ਼' ਦੇ ਕਰਤਾ ਸ: ਕਾਹਨ ਸਿੰਘ ਜੀ ਲਿਖਦੇ 
ਹਨ, 'ਕਮਲਾ' ਨਾਮ ਦੀ ਇਹ ਇਕ ਹਿੰਦੂ ਲੜਕੀ ਸੀ, ਜੋ ਕਾਜ਼ੀ ਰੁਸਤਮ ਖਾਂ 
ਮੁਜ਼ਗ-ਨਿਵਾਸੀ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ, ਅਤੇ ਇਸਲਾਮ ਧਰਮ ਦੀ 
ਸਿਖਿਆ ਦੇ ਕੇ ਵਿਦਵਾਨ ਬਣਾਈ ਸੀ । ਪਰ ਇਸਦਾ ਝੁਕਾਉ ਗੁਰੂ-ਘਰ 
ਵਲ ਹੋ ਗਿਆ ਸੀ' [ਬਾਕੀ ਪੜ੍ਹੋ ਸਫ਼ਾ ੩੬-੩੭ ਉਤੇ ਪਹਿਲੀ ਘਟਨਾ] 


੩੯ 





ਅਲਗ ਚ, 





ਪਾਸੇ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਨ (ਸ਼ੁੱਰਮ) ਹੱਥ ਪੈਰ ਮਾਰਨ 

ਲੱਗਾ, ਦੂਜੇ ਪਾਸੇ ਨੂਰਜਹਾਂ ਆਪਣੇ ਜਵਾਈ _ਸ਼ਹਰਯਾਰ ਵਾਸਤੇ 
ਕੌਸ਼ਸ਼ਾਂ ਕਰਨ ਲੱਗੀ । ਜਹਾਂਗੀਰ ਮ਼ੁਸਰੋ ਨੂੰ ਚਾਹੁੰਦਾ ਸੀ । ਪਰ 
ਸ਼ਾਹ ਜਹਾਨ ਨੇ ਮੌਕਾ ਪਾ ਕੇ ਉਸ ਨੂੰ ਫ਼ਰਵਰੀ ਸੈਨ ੧੬੨੨ ਵਿਚ 
ਮਰਵਾ ਦਿੱਤਾ । ਜਹਾਂਗੀਰ ਤਦੋ' ਕਸ਼ਮੀਰ ਵਿਚ ਸੀ, ਅਤੇ ਸ਼ਾਹ ਜਹਾਨ 
ਖੁਸਰੋ ਨੂੰ ਆਪਣੇ ਨਾਲ ਦੱਖਣ ਦੀ ਮੁਹਿੰਮ 'ਤੇ ਲੈ ਗਿਆ ਹੋਇਆ 
ਸੀ । ਸ਼ਾਹੀ ਘਰਾਣੇ ਦੀ ਇਸ ਖਿੱਚੋਤਾਣ ਦੇ ਕਾਰਨ ਕੌਧਾਰ ਵਿਚ 
ਫਿਰ ਬਗਾਵਤ ਹੋ ਗਈ । ਜਹਾਂਗੀਰ ਨੂੰ ਸੈਨ ੧੬੨੨ ਦੋ ਅਖ਼ੀਰ 
ਤਕ ਕਸ਼ਮੀਰ ਹੀ ਟਿਕਣਾ ਪਿਆ । ਅਜੇ ਕੌਧਾਰ ਦਾ ਝਗੜਾ 
ਮੁੱਕਾ ਹੀ ਸੀ ਕਿ ਸ਼ਾਹ ਜਹਾਨ ਦੇ ਬਾਗ਼ੀ ਹੋ ਜਾਣ ਦੀ ਖ਼ਬਰ ਆ 
ਗਈ । ਜਹਾਂਗੀਰ ਨੇ ਵਾਹੋ-ਦਾਹੀ ਕਸ਼ਮੀਰ ਤੋਂ ਕ੍ਰਚ ਕੀਤਾ । ਫ਼ਰਵਰੀ 
੧੬੨੩ ਵਿਚ ਲਾਹੌਰ ਪਹੁੰਚਿਆ । ਲਾਹੌਰ ਦੇ ਕਾਜ਼ੀ ਨੇ ਗੁਰੂ 
ਹਰਿਗੋਬਿੰਦ ਸਾਹਿਬ ਦੇ ਵਿਰੁੱਧ ਜਹਾਂਗੀਰ ਦੋ ਕੌਨ ਭਰਨ ਦੀ ਕੋਸ਼ਸ਼ 
ਕੀਤੀ, ਪਰ ਇਕ ਤਾਂ ਉਹ ਆਪ ਚਾਰ ਮਹੀਨੇ ਸਤਿਗੁਰੂ ਜੀ ਦੇ ਨਾਲ 
ਰਹਿ ਕੇ ਉਹਨਾਂ ਦੇ ਉੱਚੇ ਆਚਰਨ ਨੂੰ ਵੇਖ ਚੁਕਿਆ ਸੀ, ਦੂਜੇ 
ਉਸ ਨੂੰ ਸ਼ਾਹ ਜਹਾਨ ਦੀ ਬਗਾਵਤ ਦਾ ਬਹੁਤਾ ਫ਼ਿਕਰ ਸੀ, ਉਸ ਨੇ 
ਕਾਜ਼ੀ ਦੀ ਸ਼ਿਕਾਇਤ ਰੱਦ ਕਰ ਦਿੱਤੀ। ਥੋੜੇ ਹੀ ਦਿਨ ਠਹਿਰ ਕੇ 
ਜਹਾਂਗੀਰ ਲਾਹੌਰੋ' ਦਿੱਲੀ ਨੂੰ ਚਲਾ ਗਿਆ । 


ਚਦ' 


ਦੱ 


੧ 


2 


ਪੋਜਵਾਂ ਕਾਂਡ 


ਮੁੜ ਆੰਮ੍ਰਿਤਸਰ ਵਿਚ- 


ਛੇ ਸੱਤ ਮਹੀਨੇ ਬਾਹਰ ਰਹਿ ਕੇ ਗੁਰੂ ਹਰਿ ਗੋਬਿੰਦ ਸਾਹਿਬ 
ਸੈਨ ੧੬੨੧ ਦੇ ਅਖ਼ੀਰਲੇ ਮਹੀਨਿਆਂ ਵਿਚ ਆੰਮ੍ਰਿਤਸਰ ਵਾਪਸ 
ਆਏ । ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਦੀਵਾਲੀ ਦਾ ਮੌਕਾ 
ਸੀ, ਤੇ ਸਿੱਖਾਂ ਨੇ ਸਤਿਗੁਰੂ ਜੀ ਦੇ ਸਹੀ-ਸਲਾਮਤ ਵਾਪਸ ਆਉਣ ਦੀ 
ਖ਼ੁਸ਼ੀ ਵਿਚ ਦੀਪ-ਮਾਲਾ, ਆਤਸ਼ਬਾਜ਼ੀ ਆਦਿਕ _ਦਾ ਉਤਸ਼ਾਹ 
ਕੀਤਾ ਸੀ । 

ਰੋਜ਼ਾਨਾ ਸਤਸੈਗਾਂ ਦੇ ਇਲਾਵਾ ਅੱਗੇ ਵਾਂਗ ਹੀ ਅੰਮ੍ਰਿਤਸਰ 
ਵਿਚ ਸ਼ਸਤ੍ਰ-ਵਿੱਦਿਆ ਤੇ ਹੋਰ ਮਰਦਾਵੀਆਂ ਖੇਡਾਂ ਦਾ ਪਰਚਾਰ 
ਫਿਰ ਸ਼ੁਰੂ ਹੋ ਗਿਆ । ਸਤਿਗੁਰੂ ਜੀ ਨੇ ਇਕ ਸਰੋਵਰ ਭੀ ਹੋਰ ਬਣਵਾ 
ਦਿੱਤਾ, ਜੋ ਇਸ ਵਲੋਂ ਬਾਬਾ ਅਟੱਲ ਸਾਹਿਬ ਦੇ ਗੁਰਦੁਆਰੇ ਦੇ 
ਨਾਲ ਹੀ ਲਹਿੰਦੇ ਪਾਸੇ ਹੈ । ਇਸ ਦਾ ਨਾਮ ਕੌਲਸਰ ਰੱਖਿਆ 
ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਇਸ ਸਰੋਵਰ ਦਾ ਇਹ 
ਨਾਮ ਸਤਿਗੁਰੂ ਜੀ ਨੇ ਕੌਲਾਂ ਦੇ ਨਾਮ ਤੋਂ ਰੱਖਿਆ ਸੀ । ਕੌਲਾਂ ਨੇ 
ਆਖ਼ਰ ਕੁਰਬ'ਨੀ ਭੀ ਬੜੀ ਹੀ ਕੀਤੀ ਸੀ । ਸਾਰੇ ਦੇ ਸਾਰੇ ਟੱਬਰ 
ਤਾਂ ਅਨੇਕਾਂ ਹੀ ਇਸਲਾਮ ਛੱਡ ਕੇ ਸਿੱਖ ਬਣੇ ਹੋਏ ਸਨ; ਪਰ ਇਕ 
ਇਕੱਲੀ ਲੜਕੀ ਦਾ ਸਤਿਗੁਰੂ ਦੀ ਸ਼ਰਨ ਆਉਣਾ ਸੂਰਮਿਆਂ ਵਾਲੀ 
ਖੇਡ ਸੀ । ਗੁਰੂ ਅਤੋਂ ਗੁਰੂ ਕੇ ਸਿੱਖਾਂ ਨੇ ਮੌਤ ਦੇ ਮੂੰਹ ਵਿਚ ਜਾ ਜਾ ਕੇ 
ਗ਼ਰੀਬ ਲਾਹੌਰ-ਨਿਵਾਸੀਆਂ ਦਾ ਦੁੱਖ-ਦਰਦ ਵੈਡਿਆ ਸੀ, ਜਿਸ ਦਾ 
ਬੜਾ ਡ੍ਰੰਘਾ ਅਸਰ ਇਸ ਮਸੂਮ ਲੜਕੀ ਉਤੇ ਹੋਇਆ । ਸਿੱਖੀ ਆਚਰਨ 

੪੧ 


ਦੀ ਉੱਚਤਾ ਦੀ ਇਹ ਇਕ ਭਾਰੀ ਜਿੱਤ ਸੀ । ਗੁਰੂ ਹਰਿ ਗੋਬਿੰਦ 
ਸਾਹਿਬ ਨੇ ਕੋਲਸਰ ਬਣਾ ਕੇ ਸਦਾ ਲਈ ਉਸ ਦੀ ਉੱਚਤਾ ਦੀ ਯਾਦਗਾਰ 
ਕਾਇਮ ਕਰ ਦਿਤੀ । 

ਨਜ਼ਰਬੈਦੀ ਦੇ ਕਾਰਨ ਜੇ ਕੋਈ ਉਦਾਸੀ, ਸਿੱਖਾਂ ਉਤੇ ਆਈ 
ਸੀ, ਤਾਂ ਉਸ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੇ 
ਆਲੋ-ਦੁਆਲੋ ਮਾਝੇ ਦੇ ਪਿੰਡਾਂ ਵਿਚ ਭੀ ਜਾਣਾ ਸ਼ੁਰੂ ਕਰ ਦਿੱਤਾ । 
ਮਾਤਾ ਗੈਗਾ ਜੀ ਦਾ 'ਦੇਹਾਂਤ ਬਾਬੇ ਬਕਾਲੋ ਹੋਇਆ ਸੀ, ਸੋਨ ੧੬੨੧ 
ਦੇ ਅਖ਼ੀਰ ਵਿਚ । 


ਜੀਵਨ-ਨਾਟ ਦੀ ਇਕ ਝਾਕੀ, ਸੁਲੱਖਣੀ= 


ਪਿਆਰ ਦੁ-ਵੱਲੀ ਖੇਡ ਹੈ । ਗੁਰੂ ਪਾਤਿਸ਼ਾਹ ਨੇ ਸਦੀਆਂ ਤ੪ 
ਲਤਾੜੀ'ਦਿਆਂ ਨਾਲ ਪਿਆਰ ਕੀਤਾ, ਉਹ ਭੀ ਗੁਰੂ ਤੋ" ਸਦਕੇ ਹੋਣ 
ਲੱਗ ਪਏ । ਜਿਥੇ ਪਿਆਰ ਰੋਵੇ, ਉਥੇ ਕੋਈ ਝਾਕਾ ਨਹੀ” ਰਹਿੰਦਾ । 
ਸ਼ਖ਼ਸੀ ਲੋੜਾਂ ਭੀ ਨਿਸੈਗ ਹੋ ਕੇ ਮੰਗ ਲਈਦੀਆਂ ਹਨ । ਪਿਆਰ 
ਦਾ ਸਦਕਾ ਦਰ ਆਏ ਸਵਾਲੀਆਂ ਨੂੰ ਗੁਰੂ ਖ਼ਾਲੀ ਨਹੀ” ਮੋੜਦਾ । 
ਸ਼ਰਧਾ ਦੇ ਬੇੜੇ ਪਾਰ ਹੁੰਦੇ ਹਨ । ਪਰ ਆਤਮ-ਪੈਡੇ ਤ” ਅੰਵਾਣ 
ਰਾਹੀ ਇਸ ਰਮਜ਼ ਨੂੰ ਸਮਝਣ ਦੀ ਘੰਟ ਕਸ਼ਸ਼ ਕਰਦੇ ਹਨ । ਉਹ ਨਿਰਾ 
ਰੁੱਖਾ ਇਤਿਹਾਸ ਪੜ੍ਹਨ ਦੇ ਹੀ ਮਤਵਾਲੇ ਹੁੰਦੇ ਹਨ । 


ਗੁਰੂ ਹਰਿ ਗੋਬਿੰਦ ਸਾਹਿਬ ਸਿੱਖਾਂ ਵਿਚ _ਬੀਰ-ਰਸ ਭਰਨ 
ਲਈ ਉਹਨਾਂ ਨੂੰ ਸ਼ਿਕਾਰ ਖੇਡਣ ਵਾਸਤੇ ਅੰਮ੍ਰਿਤਸਰ ਤੋ ਬਾਹਰ ਲੀ 
ਜਾਇਆ ਕਰਦੇ ਸਨ । ਪਿੰਡ ਚੱਬਾ ਸ਼ਹਿਰ ਤੋ ਚੜ੍ਦੇ-ਦੱਖਣ ਦੀ 
ਗੁੱਠੇ ਤਿੰਨ ਕੁ ਮੀਲਾਂ ਦੀ ਵਿੱਥ `ਤੇ ਹੈ। ਉਥੋ` ਦੀ ਰਹਿਣ ਵਾਲੀ ਮਾਈ 
ਸੁਲੱਖਣੀ ਦੀ ਉਮਰ ਵਡੇਰੀ ਹੁੰਦੀ ਜਾ ਰਹੀ ਸੀ, ਪਰ ਅਜੇ ਤਕ 
ਉਸ ਨੇ ਆਪਣੀ ਗੋਦ ਵਿਚ ਕਈ ਬਾਲ ਖਿੰਡਾ .ਨਾਂ ਵੇਖਿਆ । ਇਕ 
ਦਿਨ ਸਤਿਗੁਰੂ ਜੀ ਸ਼ਿਕਾਰ ਖੇਡਣ ਚੱਬੇ ਵਲ ਚੱਲ ਪਏ । ਮਾਈ 

੪੨ 


`₹” 


,& 


੨ 


ਸੁਲੱਖਣੀ ਨੂੰ ਭੀ ਪਤਾ ਲੱਗਾ । ਉਦਾਸ ਤੇ ਨਿਰਾਸ ਹੋਈ ਮਾਈ ਨੂੰ 
ਸਤਿਗੁਰੂ ਦੇ ਮਹਿਰਮ ਕਿਸੇ ਸਿੱਖ ਨੇ ਸਮਝਾਇਆ ਕਿ ਗੁਰੂ-ਦਰ 
ਤੋ ਦੀਨ ਅਤੇ ਦੁਨੀਆ ਦੋਹਾਂ ਦੇ ਹੀ ਪਦਾਰਥ ਮਿਲ ਜਾਂਦੇ ਹਨ । 
ਕਈ ਪੀਰਾਂ-ਫ਼ਕੀਰਾਂ ਪਾਸੋ ਸੁਣ ਚੁਕੀ ਹੋਈ ਸੀ ਕਿ ਮੋਰੇ ਲੇਖਾਂ ਵਿਚ 
ਸੈਤਾਨ ਨਹੀ । ਸਿੱਖ ਦੇ ਕਹਿਣ 'ਤੇ ਮਾਈ ਕਲਮ ਦਵਾਤ ਭੀ ਲੈ ਤੁਰੀ । 
ਜਾ ਹਾਜ਼ਰ ਹੋਈਂ । ਅਰਜ਼ ਕੀਤੀਓਸੁ ਕਿ ਕੁੱਖ ਹਰੀ ਹਵੇ । ਪਾਤਿਸ਼ਾਹ 
ਨੇ ਆਖਿਆ, ਮਾਈ ਤੇਰੇ ਲੇਖਾਂ ਵਿਚ ਨਹੀ” ।' ਤੁਰਤ ਕਲਮ _ 
ਦਵਾਤ ਪੇਸ਼ ਕਰ ਕੇ ਕਹਿਣ ਲੱਗੀ-'ਦਾਤਿਆ ! ਉਥੇ ਭੀ ਤੁੰ ਹੀ ਲੋਖ 
ਲਿਖਣੇ ਸਨ, ਅਹਿ ਲੈ ਕਲਮ ਤੇ ਦਵਾਤ । ਜੇ ਓਦੋ ਨਹੀਓ” ਲਿਖੇ 
ਤਾਂ ਹੁਣ ਲਿਖ ਦੇਹ । ਵਾਹ ! ਕਿਤਨੀ ਸਾਦਾ ਤੇ ਭੋਲੇ ਭਾਵ ਦੀ 
ਅਰਜ਼ੋਈ ਸੀ । ਦਰਦੀਆਂ ਦਾ ਮਹਿਰਮ ਕਿਵੇ ਮੋੜਦਾ ? ਮਿੱਖ- 
ਇਤਿਹਾਸ ਲਿਖਦਾ ਹੈ ਕਿ ਕਲਮ ਫੜ ਕੇ ਮਾਈ ਦੇ ਹੱਥ ਉਤੇ ਏਕਾ 
ਲਿਖਣ ਲੱਗੇ, ਘੋੜੇ ਨੇ ਲਤ ਹਿਲਾਈ, ਏਕੇ ਦਾ ਸਾਤਾ ਬਣ ਗਿਆ । 
ਸਤਿਗੁਰੂ ਪਾਤਿਸ਼ਾਹ ਨੇ ਹੱਸ ਕੇ ਆਖਿਆ, ਲੋ ਮਾਈ ! ਸੱਤ ਲਿਖੇ ਗਏ 
ਹਨ । ਚੱਬੇ ਵਿਚ ਉਸ ਮਾਈ ਦੀ ਸੈਤਾਨ ਹੁਣ ਤਕ ਵੱਸਦੀ ਹੈ । 

ਇਸ ਮਾਈ ਦਾ ਪਰਸੈਗ ਸੁਣਾਣ ਵਾਲੇ ਇਉ” ਸੁਣਾਂਦੇ ਹਨ 
ਕਿ ਜਦੋ” ਮਾਈ ਨੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਘੋੜੇ ਦੀ ਵਾਗ ਫੜੀ 
ਤਾਂ ਅਲਬੇਲੀ ਸੁਰ ਵਿਚ ਗਾ ਉੱਠੀ :- 


ਸੱਚੀਏ _ਦਾੜ੍ਹੀਏ ! ਚਿੱਟੀਏ ਪੱਗੇ ! 
ਅਰਜ਼ ਕਰੇ'ਦੀ ਆਂ, ਗੁਰੂ ਹਰਿ ਗੋਬਿੰਦ ਅੱਗੇ । 


ਨਾਮ _ ਸੁਲੱਖਣੀ, _ਵੱਸਠਨੀ ਆਂ ਚੱਬੋ । 
ਅਫੱਲ ਜਾਂਦੀ ਨੂੰ, ਕੋਈ ਫਲ ਲਾੱਗੇ। 
ਪਿਆਰ ਦੀਆਂ ਖੇਡਾਂ ਅਨੋਖੀਆਂ ਹਨ । ਗੁਰ-ਇਤਿਹਾਸ 
ਨਿਰੀਆਂ ਘਟਨਾਵਾਂ ਦਾ ਸੋਗ੍ਰਹਿ ਨਹੀ` । ਇਥੇ ਜੀਵਨ-ਨਾਟ ਦੇ ਚੌਜ 
੪੩ 


ਭੀ ਹਨ, ਜੌ ਆਤਮਕ ਜੀਵਨ ਵਲੋ ਮਰ ਕੁਕੇ ਬੈਦਿਆਂ ਦੇ ਅੰਦਰ 
ਜਿੰਦ ਪਾ ਦੇਦੇ ਹਨ । 


ਜਹਾਂਗੀਰ ਦੇ ਅਖ਼ੀਰਲੇ ਸਾਲ- 


ਦਮੇ ਦੇ ਦੌਰਿਆਂ ਕਾਰਨ ਜਹਾਂਗੀਰ ਦੀ ਹਾਲਤ ਦਿਨੋ-ਦਿਨ 
ਖ਼ਰਾਬ ਹੋਣ ਲੰਗ ਪਈ । ਪਰ ਆਪਣੇ ਆਕੀ ਹੋਏ ਪੁੱਤਰ ਸ਼ਾਹ ਜਹਾਨ 
“ਨੂੰ ਸੂਤ ਕਰਨ ਲਈ ਉਸ ਨੂੰ ਅਜਮੇਰ ਤਕ ਜਾਣਾ ਪਿਆ । ੯ ਮਈ 
੧੬੨੩ ਨੂੰ ਜਹਾਂਗੀਰ ਅਜਮੇਰ ਪਹੈਚਿਆ ਸੀ । ਦਮੋ ਦੇ ਕਾਰਨ 
੧੪ ਨਵੰਬਰ ਨੂੰ ਉਥੋਂ" ਕਸ਼ਮੀਰ ਵਲ ਕੂਚ ਕੀਤੋ ਸੂ | ਹੁਣ ਤਾਂ ਇਤਨਾ 
ਕਮਜ਼ੌਰ ਹੋ ਗਿਆ ਸੀ ਕਿ ਉਸ ਨੇ ਆਪਣੀ ''ਤੁਜ਼ਕ'' (ਹੱਡ-ਬੀਤੀ) 
ਲਿਖਣੀ ਭੀ ਛੱਡ ਦਿਤੀ । ਜ਼ਿੰਦਗੀ ਵਲੋ` ਆਸਾਂ ਲਾਹ ਕੇ ਸ਼ਰਾਬ ਭੀ 
ਮੁੜ ਵਧੀਕ ਪੀਣ ਲੱਗ ਪਿਆ । ਉਮਰ ਦੇ ਅਖ਼ੀਰਲੇ ਸਾਲ ਉਹ 
ਰਿਹਾ ਭੀ ਲਾਹੌਰ, ਕਸ਼ਮੀਰ ਜਾਂ ਕਾਬਲ ਹੀ । ਮਾਰਚ ੧੬੨੭ ਵਿਚ 
ਜਹਾਂਗੀਰ ਲਾਹੌਰ ਤੋ" ਕਸ਼ਮੀਰ ਨੂੰ ਰਵਾਨਾ ਹੋਇਆ । ਕਸ਼ਮੀਰ ਦੀ 
ਸੋਹਣੀ ਧਰਤੀ ਦੀ ਇਹ ਸੈਰ ਉਸ ਦੀ ਆਖ਼ਰੀ ਸੈਰ ਸੀ । ਅਕਤ੍ਬਰ 
ਵਿਚ ਉਥੋ` ਵਾਪਸ ਮੁੜਿਆ, ਪਰ ਰਸਤੇ ਵਿਚ ਭਿੰਬਰ ਦੇ ਕੌਲ ੨੮ 


(੧ 


ਅਕਤ੍ਬਰ ੧੬੨੭ ਨੂੰ ਮੌਤ ਨੇ ਉਸ ਨੂੰ ਸਦਾ ਲਈ ਸ਼ਰਾਬ ਤੇ ਦਮੈ ਤੋ” 
ਖ਼ਲਾਸੀ ਦਿਵਾ ਦਿੱਤੀ । ਉਸ ਦੀ ਲੋਥ ਸ਼ਹਾਦਰੇ ਲਿਆ ਕੇ ਦਫ਼ਨ 
ਕੀਤੀ ਗਈ । ਉਸ ਦੇ ਥਾਂ ਉਸ . ਦਾ ਪੁੱਤਰ ਸ਼ਾਹ ਜਹਾਨ ਤਖ਼ਤ 


ਉਤੇ ਬੈਠਾ । 
ਕਮਜ਼ੋਰ-ਦਿਲ ਸਿੱਖਾਂ ਦੇ ਤੌਖਲੇ- 


ਭਾਰਤ ਵਿਚ ਸਦੀਆਂ ਤੋ ਬ੍ਰਾਹਮਣ ਹੀ ਧਰਮ ਦੇ ਨੌਤਾ ਮੰਨੇ 


ਜਾਂਦੇ ਹਨ । ਦੂਰ ਪੁਰਾਣੇ ਸਮਿਆਂ ਦੇ ਹਾਲਾਤ ਅਨੁਸਾਰ ਬ੍ਰਾਹਮਣ 
ਨੇ ਮਨੁੱਖ-ਜਾਤੀ ਨੂੰ ਚਾਰ ਹਿੱਸਿਆਂ ਵਿਚ _ਵੇਡ ਦਿੱਤਾ ਸੀ, ਹਰੇਕ 


੩੬ 


੩ 


ਚ 


ਵੱ 


.&%- 


ਵਰਨ ਦੇ ਫ਼ਰਜ਼ ਵਖ-ਵਖ ਨੀਯਤ ਕਰ ਦਿਤੇ ਗਏ ਸਨ । ਧਰਮ- 
ਪੁਸਤਕਾਂ ਦਾ ਪੜ੍ਹਨਾ ਵਿਚਾਰਨਾ, ਦੇਵ-ਪੂਜਾ ਆਦਿਕ ਬ੍ਰਾਹਮਣ ਦੋ 
ਹਿੱਸੇ ਆਈ ਸੀ, ਸ਼ਸਤ ਫੜ ਕੇ ਦੇਸ਼ ਦੀ ਇਜ਼ਤ ਅਣਖ ਬਚਾਣੀ ਖੱਤ੍ਰੀ 
ਦੇ ਜ਼ਿਮੇਂ ਸੀ । ਕਈ ਸਦੀਆਂ ਤੋ“ ਇਹ ਵੰਡ ਤੁਰੀ ਆਉਣ ਕਰਕੇ 
ਭਾਰਤ- ਵਾਸੀਆਂ ਦੇ ਦਿਲ ਵਿਚ ਇਹ ਖ਼ਿਆਲ ਪੱਕਾ ਬਹਿ ਚੁਕਿਆ 
ਸੀ ਕਿ ਸਿਰਫ਼ ਪੂਜਾ-ਪਾਠ ਹੀ ਧਰਮ ਦਾ ਅੰਗ ਹੈ, ਤਲਵਾਰ ਫੜਨੀ 
ਨਿਰਦਇਤਾ ਅਤੇ ਧਰਮ ਤੋ' ਹੋਠਲੇ ਦਰਜੇ ਦਾ ਕਰਤੱਵ ਹੈ । ਸਿੱਖ 


(5 


ਧਰਮ ਨੇ ਭਾਵੇਂ ਉਸ ਵਰਨ-ਵੰਡ ਨੂੰ ਮੁਕਾਉਣ ਦੇ ਬੜੇ ਜਤਨ ਕੀਤੇ 


ਸਨ, ਫਿਰ ਭੀ ਸਧਾਰਨ ਮਨੁੱਖ ਦੇ ਅੰਦਰ ਅਜੇ ਇਹੀ ਨਿਸਚਾ ਸੀ ਕਿ 
ਸਿਮਰਨ ਕੀਰਤਨ ਅਤੇ ਤਲਵਾਰ ਦਾ ਆਪੋ ਵਿਚ ਮੋਲ ਨਹੀ' ਹੈ । 


॥21= 


ਜਿਉ” ਜਿਉ” ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖਾਂ ਨੰ 
ਸ਼ਸਤ੍ਰ-ਧਾਰੀ ਬਣਾਉਣ ਦੇ ਜਤਨ ਤੇਜ਼ ਕੀਤੇ ਤਿਉ” ਤਿਉ” ਥੋੜ-ਵਿਤੇ 
ਬੋਦਿਆਂ ਦੇ ਅੰਦਰ ਹੌਲ ਪੈਣ ਲਗੇ । ਅਸੀ ਪਿਛੇ ਵੇਖ ਆਏ ਹਾਂ ਕਿ 
ਸਤਿਗੁਰੂ ਜੀ ਨੇ ਦੁਆਬੇ ਮਾਲਵੇ ਵਿਚ ਜਾਣ ਵੇਲੋਂ ਕਰਤਾਰਪੁਰ ਅੱਪੜ 
ਕੇ ਕੁਝ ਪਠਾਣ ਗੱਭਰੂ ਭੀ ਭਰਤੀ ਕਰ ਲਏ ਸਨ, ਉਹਨਾਂ ਵਿਚੋਂ' ਪੈਂਦੇ 
ਖ਼ਾਂ ਉਤੋਂ ਸਤਿਗੁਰੂ ਜੀ ਦੀ ਉਚੇਚੀ ਮਿਹਰ ਸੀ । ਸਦੀਆਂ ਤੋ` ਸੁੱਚ-ਭਿਟ 
ਦੇ ਭਰਮੀਆਂ ਨੰ ਇਹ ਗੱਲ ਭੀ ਪਸੰਦ ਨਹੀ” ਸੀ ਆਉਦੀ । ਕਈ 
ਸਿੱਖ ਕਦੇ ਕਦੇ ਡੋਲ ਕੇ ਆਪੋ ਵਿਚ ਇਹ ਘੋਰ-ਮਸੋਰੇ ਕਰਿਆ ਕਰਦੇ 
ਸਨ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਕਰਤੱਬ ਪਹਿਲੇ ਗੁਰੂ- 
ਵਿਅਕਤੀਆਂ ਦੇ ਕਰਤੱਬਾਂ ਨਾਲ ਮੋਲ ਨਹੀ” ਖਾਂਦੇ । ਪਹਿਲੇ ਗੁਰੂ 
ਬਾਣੀ ਉਚਾਰਦੇ ਸਨ, ਧਰਮ-ਸਾਲ ਵਿਚ ਬੈਠਦੇ ਸਨ, ਰਾਜੇ ਮਹਾਰਾਜੇ 
ਆ ਕੇ ਉਹਨਾਂ ਅੱਗੇ ਸਿਰ ਨਿਵਾਂਦੇ ਸਨ । ਪਰ ਗੁਰੂ ਹਰਿ ਗੋਬਿੰਦ 
ਸਾਹਿਬ ਨੰ ਸ਼ਿਕਾਰੀ ਕੁੱਤੇ ਰੱਖੋ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ 
ਹਨ; ਅਤੇ ਖੰਡੇ ਖੜਕਾਣ ਦਾ ਅੱਭਿਆਸ ਕਰਦੇ ਹਨ। ਉਵ 
ਸਿਆਣੇ ਸਿਖ ਜਾਣਦੇ ਸਨ ਕਿ ਤਲਵਾਰ ਅਤੇ ਕੀਰਤਨ ਦੋ 

£ਪ 


ਵਖ ਵਖ ਰਸਤੇ ਨਹੀ ਹਨ । ਭਾਈ ਗੁਰਦਾਸ ਜੀ ਆਦਿਕ ਵਿਦਵਾਨ 
ਤੇ ਸ਼ਰਧਾਲ੍ਹ ਸਿੱਖ, ਭੁੱਲੜਾਂ ਨੂੰ ਸਮਝਾ ਕੇ ਉਹਨਾਂ ਦੇ ਤੌਖਲੇ ਦੂਰ ਕਰਨ 
ਦੇ ਜਤਨ” ਕਰਦੇ ਹੀ ਰਹਿੰਦੇ ਸਨ । 


ਗੁਰੂ ਹਰਿ ਗੋਬਿੰਦ ਸਾਹਿਬ ਦੀ ਅਗਵਾਈ ਦਾ ਪ੍ਰਭਾਵ- 


ਬ੍ਰਾਹਮਣ ਦੀ ਵਰਨ-ਵੰਡ ਨੇ ਵੈਸ਼ ਅਤੇ ਸ਼ੂਦਰ ਲੋਕਾਂ ਦੇ ਅੰਦਰ 
ਬੀਰ-ਰਸ ਦੀ ਕਿਤੇ ਅੰਜ਼ ਨਹੀ” ਸੀ ਰਹਿਣ ਦਿੱਤੀ । ਇਹੀ ਕਾਰਨ 
ਸੀ ਕਿ ਦੂਰੋਂ ਆਏ ਜਰਵਾਣੇ ਭਾਰਤ ਉਤੇ ਮਨ-ਮੰਨੋ ਜ਼ੁਲਮ 
ਅੱਤਿਆਚਾਰ ਕਰ ਲੈਦੇ ਸਨ । ਮੁਸਲਮਾਨ-ਰਾਜ ਦੇ ਅਸਰ ਹੇਠ 
ਹਿੰਦੂ-ਜਾਤੀ ਹੋਰ ਭੀ ਡਰਾਕਲ ਤੋ ਕਮਜ਼ੋਰ ਰੋ ਗਈ । ਮੁਸਲਮਾਨ 
ਹਾਕਮਾਂ ਦੇ ਸਾਹਮਣੇ ਕੋਈ ਉਭਾਸਰ ਨਹੀ” ਸਕਦਾ ਸੀ । ਗੁਰੂ 
ਨਾਨਕ ਸਾਹਿਬ ਅਤੇ ਉਹਨਾਂ ਦੇ ਚਾਰ ਜਾਂ-ਨਸ਼ੀਨ ਗੁਰੂ ਸਾਹਿਬਾਨ ਨੰ 
ਇਹ ਨਿਤਾਣਾ-ਪਣ ਦੂਰ ਕਰਨ ਦੇ ਜਤਨ ਕੀਤੇ _। ਪੈਰਾਂ ਹੇਠ 
ਲਤਾੜੀ'ਦੇ ਬੰਦਿਆਂ ਵਿਚ ਮਨੁੱਖਤਾ ਫਿਰ ਰੁਮਕਣ ਲੱਗੀ । ਬਿਦੇਸ਼ੀ 
ਹਾਕਮਾਂ ਵਾਸਤੇ ਇਹ ਤਬਦੀਲੀ ਅਸਹਿ ਸੀ । ਗੁਰੂ ਅਰਜਨ ਸਾਹਿਬ 





“ਪੜ੍ਹ ਭਾਈ ਗੁਰਦਾਸ ਜੀ ਦੀ ਵਾਰ ਨੰ: ੨੬ ਦੀ ਪਉੜੀ ਨੰ: ੨੪ 
ਧਰਮਸਾਲ ਕਰਿ ਬਹੀਦਾ, ਇਕਤੁ ਫਾੀਇ ਨ ਟਿਕੈ ਟਿਕਾਇਆ 11 
ਪਾਤਿਸ਼ਾਹ ਘਰਿ ਆਂਵਦੇ, ਗੜ੍ਹ ਚੜਿਆ ਪਾਤਿਸ਼ਾਹ ਚੜ੍ਹਾਇਆ ॥ 
ਉੱਮਤਿ ਮਹਲੁ ਨ ਪਾਂਵਦੀ, ਨੱਠਾ ਫਿਰੈ, ਨ ਡਰੈ ਡਰਾਇਆ ।। 
ਮੰਜੀ _ਬਹਿ ਸੰਤੋਖਦਾ, ਕੁੱਤੇ _ਰੱਖਿ _ ਸਿੱਕਰੁ _ਖਿਲਾਇਆ ।੧ 
ਬਾਣੀ ਕਰਿ ਸੁਣਿ ਗਾਂਵਦ', ਕਥੈ ਨ ਸੁਣੈ ਨ ਗਾਵਿ ਸੁਣਾਇਆ ॥ 
ਜੋਵਕ ਪਾਸਿ ਨ ਰੱਖੀਅਨਿ, 'ਦੌਖੀ ਦੁਸ਼ਟ ਆਗੂ ਮੁਹਿ ਲਾਇਆ । 
ਸੱਚ ਨ ਲੁਕੈ ਲੁਕਾਇਆ, ਚਰਨ ਕਵਲ ਸਿੱਖੁ ਭਵਰੁ ਲੁਭਾਇਆ 1। 
ਅਜਰੁ ਜਰੈ, ਨ ਆਪੁ ਜਣਾਇਆ ।1੨੪॥੨੬॥ ਰ੍ 


8੬ 


੫੨. 


ਨ" 


ਨੂੰ ਸ਼ਹੀਦ ਕਰ ਕੇ ਬੜੀ ਭਾਂਰੀ ਚੋਟ ਮਾਰੀ ਗਈ । ਪਰ ਗੁਰੂ ਹਰਿ ਗੋਬਿੰਦ 
ਸਾਹਿਬ ਦੀ ਰਾਹਬਰੀ ਨੇ ਕੁਮਲਾਏ ਦਿਲਾਂ ਨੂੰ ਸੁਰਜੀਤ ਕਰ ਲਿਆ । 
ਜਾਗੀ ਹੋਈ ਜਨਤਾ ਕੁਚਲੇ ਜਾਣ ਦੇ ਥਾਂ ਬੀਰਤਾ ਦੇ ਹੁਲਾਰੇ ਲੈਣ 
ਲੱਗੀ । ਗੁਰੂ ਹਰਿ ਗੋਬਿੰਦ ਸਾਹਿਬ ਦੇ ਝੰਡੇ ਹੇਠ ਆਏ ਬੈਦਿਆਂ ਨੂੰ 


ਡਰਾਣਾ ਧਮਕਾਣਾ ਕੋਈ ਸੌਖੀ ਖੇਡ ਨਾ ਰਹਿ ਗਈ । ਪੰਜਾਬ ਦੇ 
ਮੁਸਲਮਾਨ ਹਾਕਮ ਇਹ ਤਬਦੀਲੀ ਵੇਖ ਰਹੇ ਸਨ ਅਤੇ ਚੋਟ ਕਰਨ ਲਈ 
ਆਪਣਾ ਸਮਾ ਉਡੀਕ ਰਹੇਂ ਸਨ। 


੪੭ 


ਛੇਵਾਂ ਕਾਂਡ 
ਹਕੂਮਤ ਨਾਲ ਟੱਕਰ- 


ਜਦੋ" ਜਹਾਂਗੀਰ ਮਰਿਆ, ਉਸ ਦਾ ਪੁੱਤਰ ਸ਼ਾਹ ਜਹਾਨ ਤਦ 
ਦੱਖਣ ਵਿਚ ਸੀ । ਨੂਰਜਹਾਂ ਦੇ ਭਰਾ ਆਸਫ਼ ਖਾਂ ਦੀ ਹਿੰਮਤ ਤੇ 
ਸਿਆਣਪ ਨਾਲ ਤਖ਼ਤ ਉਸ ਨੂੰ ਮਿਲ ਸਕਿਆ, ਨਹੀ” ਤਾਂ ਨੂਰਜਹਾਂ 
ਇਹ ਨਹੀ” ਸੀ ਚਾਹੁੰਦੀ । ਸ਼ਾਹ ਜਹਾਨ ਵਾਹੋ-ਦਾਹੀ ਦੱਖਣ ਤੌ 
ਮੁੜ ਕੇ ੨੮ ਜਨਵਰੀ ੧੬੨੮ ਨੈ ਆਗਰੇ ਪਹੁੰਚਿਆ । ਇਧਰੋ” 


ਜਘ 


ਸ਼ਾਹ ਜਹਾਨ ਦੇ ਸਭ ਰਾਜ-ਸ਼ਰੀਕਾਂ ਨੂੰ ਮੁਕਾ ਕੇ ਆਸਫ਼ ਖ਼ਾਂ ਭੀ 
ਲਾਹੌਰ ਤੋ` ਉਥੇ ੨੬ ਫ਼ਰਵਰੀ ਨੂੰ ਜਾ ਅੱਪੜਿਆ । ਆਗਰੇ ਹੀ 
ਤਾਜ ਪਹਿਨਣ ਦੀ ਰਸਮ ਹੋਈ । ਡੇਢ ਪੌਣੇ ਦੇ ਸਾਲ ਸ਼ਾਹ ਜਹਾਨ 
ਆਗਰੇ ਹੀ ਰਿਹਾ । ਜਹਾਂਗੀਰ ਦੀ ਉਮਰ ਦੇ ਅਖ਼ੀਰਲੇ ਸਾਲਾਂ ਵਿਚ 
ਕਈ ਮੁਗ਼ਲ ਹਾਕਮ ਬੜੀਆਂ ਬੜੀਆਂ ਰਿਸ਼ਵਤਾਂ ਲੌਣ ਲੱਗ ਪਏ 
ਸਨ । ਸ਼ਾਹ ਜਹਾਨ ਨੇ ਰਾਜ-ਪਰਬੈਧ ਨੂੰ ਕੁਝ ਠੀਕ ਕਰਨ ਦੇ ਜਤਨ 
ਸ਼ੁਰੂ ਕੀਤੇ । ਪਰ ਇਸ ਗੱਲੋ` ਉਸ ਦੇ ਇਕ ਸਰਦਾਰ ਖ਼ਾਨ ਜਹਾਨ 
ਨੇ ਬਗਾਵਤ ਕਰ ਦਿੱਤੀ । ੫ ਅਕਤ੍ਰਥਰ ੧੬੨੯ ਨੂੰ ਉਹ ਆਗਰੇ 
ਤੋ ਦੱਖਣ ਨੂੰ ਭੱਜ ਨਿਕਲਿਆ । ਇਹ ਬਗਾਵਤ ਜਨਵਰੀ ਸੈਨ 
੧੬੩੧ ਵਿਚ ਮੁਕੀ, ਜਦੋ ਖ਼ਾਨ ਜਹਾਨ ਦੱਖਣ ਵਲ” ਪੰਜਾਬ ਨੂੰ 
ਆਉਦਾ ਰਸਤੇ ਵਿਚ ਮਾਰਿਆ ਗਿਆ । ਇਸ ਤ” ਪਿਛੋ ਅੱਗੜ- 
ਪਿੱਛੜ ਦੋ ਹੋਰ ਸਰਦਾਰਾਂ ਨੇ ਬਗਾਵਤ ਕੀਤੀ, ਜਿਸ ਕਰਕੇ ਸ਼ਾਹ 
ਜਹਾਨ ਆਗਰੇ ਤੋ" ਪਰੇ ਪਰੇ ਹੀ ਰਿਹਾ । ਸੋਨ ੧੬੩੯ ਦੇ ਜਨਵਰੀ 
ਦੇ ਅੱਧ ਵਿਚ ਸ਼ਾਹ ਜਹਾਨ ਆਗਰੇ ਤੋ” ਲਾਹੌਰ ਵਲ ਰਵਾਨਾ 
੪੮ 


ਰਾ 


(੫ 


ਹੋਇਆ, ਫ਼ਰਵਰੀ. ਵਿਚ ਲਾਹੌਰ ਪਹੁੰਚਿਆ । ਤਖ਼ਤ ਉਤੇ ਬੈਠਣ 
ਪਿਛੌ ਲਾਹੌਰ ਆ ਕੇ ਕੁਝ ਚਿਰ ਟਿਕਣ ਦਾ ਸ਼ਾਹ ਜਹਾਨ ਲਈ ਇਹ 
ਪਹਿਲਾ ਮੌਕਾ ਸੀ । ਉਵ ਉਹ ਸੈਨ ੧੬੩੪” ਵਿਚ ਭੀ ਲਾਹੌਰ ਆਇਆ, 
ਪਰ ਉਹ ਜੋਗੀ ਵਾਲੀ ਫੇਰੀ ਹੀ ਸੀ। 


ਤਕਰੀਬਨ ਸਾਰਾ ਹਿੰਦੁਸਤਾਨ ਮੁਗ਼ਲ `ਰਾਜ਼ ਵਿਚ ਸੀ । 
ਕਾਬਲ ਕੰਧਾਰ ਭੀ ਮੁਗ਼ਲ ਹਕ੍ਹਮਤ ਦੇ ਥੱਲੇ ਸਨ । ਸਾਰਾ ਦੇਸ ਵੱਡੇ 
ਵੱਡੇ ਸੂਬਿਆਂ ਵਿਚ ਵੰਡਿਆ ਹੋਇਆ ਸੀ । ਉਹਨਾਂ `ਦਾ ਪਰਬੰਧ 
ਕਰਨ ਲਈ ਬਾਦਸ਼ਾਹ ਵਲੋ” ਸੂਬੇਦਾਰ ਮੁਕੱਰਰ ਕੀਤੇ ਜਾਂਦੇ ਸਨ । 
ਵੱਡੇ ਸੂਬਿਆਂ ਦੀ ਅਗਾਂਹ ਹੋਰ ਵੰਡ ਕੀਤੀ ਜਾਂਦੀ ਸੀ । ਪੰਜਾਬ ਦੇ 
ਤਿੰਨ ਵਡੇ ਸੂਬੇ ਸਨ-ਲਾਹੌਰ, ਮੁਲਤਾਨ, ਸਰਹੰਦ । ਜਲੰਧਰ ਸ਼ਹਿਰ 
ਲਾਹੌਰ ਦੇ ਅਧੀਨ ਸੀ, ਉਵ ਉਥੇ ਇਕ ਵੱਡਾ ਫ਼ੌਜਦਾਰ ਨੀਯਤ ਕੀਤਾ 
ਜਾਂਦਾ ਸੀ । 

ਅਸੀ ਪਿਛੋਂ ਵੇਖ ਆਏ ਹਾਂ ਕਿ ਗੁਰੂ ਅਮਰਦਾਸ ਜੀ ਦੇ ਵੇਲੇ 
ਤੋ ਹੀ ਦੌਖੀਆਂ ਨੂੰ ਆਮ ਜਨਤਾ ਦੀ ਸਿੱਖ-ਧਰਮ ਵਲ ਖਿੱਚ ਭਾਉੱ'ਦੀ 
ਨਹੀ" ਸੀ । ਜਾਤ-ਅਭਿਮਾਨੀ ਹਿੰਦੂਆਂ ਅਤੇ ਕਾਜ਼ੀਆਂ ਦੀ ਈਰਖਾ ਦੋ 
ਕਾਰਨ ਸਹਿਜੇ ਸਹਿਜੇ ਰਾਜ . ਦਰਬਾਰ ਵਿਚ ਸਿੱਖ ਧਰਮ ਦਾ ਫੈਰੀ- 
ਧੜਾ ਬਣਦਾ ਗਿਆ । ਸਿੱਖ-ਧਰਮ ਦੇ _ਕੇ'ਦਰੀ ਅਸਥਾਨ ਲਾਹੌਰ ਦੇ 
ਸੂਬੇ ਵਿਚ ਹੀ ਸਨ, ਇਸ ਵਾਸਤੇ ਵੈਰੀ ਭੀ ਪਹਿਲਾਂ ਪਹਿਲ ਲਾਹੌਰ 
ਦਰਬਾਰ ਵਿਚ ਹੀ ਬਣੇ । ਗੁਰੂ ਅਰਜਨ ਸਾਹਿਬ ਦੋ ਵਿਰੁੱਧ ਬਾਬਾ 
ਪ੍ਰਿਥੀ ਚੋਦ ਜੀ ਨੂੰ ਸਾਲਾਂ-ਬੱਧੀ ਹਲਾ-ਸ਼ੋਰੀ, ਗੁਰੂ ਸਾਹਿਬ ਦੀ ਸ਼ਹੀਦੀ, 
ਗੁਰੂ ਹਰਿ ਗੋਬਿੰਦ ਸਾਹਿਬ ਦੀ _ਨਜ਼ਰਬੰਦੀ-ਇਹ _ਸਭੁ ਕੁਝ ਲਾਹੌਰ 
ਦਰਬਾਰ ਦੀਆਂ ਚੁੱਕਾਂ ਦਾ ਹੀ ਨਤੀਜਾ ਸੀ_। ਪਰ ਜਦੋ“ ਜਹਾਂਗੀਰ 
ਸੈਨ ੧੬੨੧ ਤੋ` ੧੬੨੭ ਤਕ ਬਹੁਤਾ ਸਮਾ ਪੰਜਾਬ ਵਲ ਰਿਹਾ 
ਅਤੋਂ ਸਤਿਗੁਰੂ ਜੀ ਵਲ 'ਸੁਲਹ ਦਾ ਰਵੱਈਆ ਹੀ ਰਖਦਾ ਰਿਹਾ 


"ਲਤੀਫ਼ ਸ ਸੋਨ ੧੬੩੩ ਲਿਖਦਾ ਹੈ । 
੪੯. 


ਸਿੱਖ-ਧਰਮ ਦੇ ਵਿਰੋਧੀ ਇਤਨਾ ਸਮਾ ਢਿੱਲੋਂ ਪਏ ਰਹੇ । 

ਜਹਾਂਗੀਰ ਦੇ ਅੱਖਾਂ ਮੀਟ ਜਾਣ 'ਤੇ ਸ਼ਾਹ ਜਹਾਨ ਤਖ਼ਤ ਉਤੇ 
ਬੈਠਾ । ਪਹਿਲਾਂ ਪਹਿਲ ਕਈ ਸਾਲ ਰਿਹਾ ਭੀ ਉਹ ਆਗਰੇ ਵਲ ਹੀ । 
ਲਾਹੌਰ-ਦਰਬਾਰ ਠੇ ਸਿੱਖ ਧਰਮ ਨੂੰ ਤਾਕਤ ਨਾਲ ਦਬਾਣ ਦੇ ਰਾਹ 
ਲੱਭਣੇ ਸ਼ੁਰੂ ਕੀਤੇ, ਜੌ ਉਹਨਾਂ ਦੇ ਨਵੇ ਰਵੱਈਏ ਤੋ ਉੱਘੜਨ ਲੱਗ 
ਪਏ । ਬਹਾਨੇ ਬਣਾ ਬਣਾ ਕੇ ਗੁਰੂ ਹਰਿ ਗੋਬਿੰਦ ਸਾਹਿਬ ਉਤੋਂ ਚਾਰ 
ਵਾਰੀ ਫ਼ੌਜੀ ਚੜ੍ਹਾਈ ਕੀਤੀ ਗਈ । 


(੧) ਲੋਹਗੜ੍ਹ ਦੀ ਲੜਾਈ- 


ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੀ ਸਪੁੱਤਰੀ ਬੀਬੀ ਵੀਰੋ 
ਦਾ ਸਾਕ ਦੁਆਬੇ ਦੇ ਪਿੰਡ ਮੱਲ੍ਹੋ ਵਿਚ ਕੀਤਾ ਹੋਇਆ ਸੀ, ਭਾਈ 
ਧਰਮ ਚੋਦ ਦੇ ਪੁਤਰ ਭਾਈ ਸਾਧੂ ਨਾਲ । ਮਈ ਸੈਨ ੧੬੨੩ (ਜੇਠ 
ਸਮੇਤ ੧੬੮੫) ਵਿਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਗਿਆ । 
ਇਸ ਸਮੇ ਨੂੰ ਉਤਸ਼ਾਹ-ਭਰਿਆ ਬਣਾਣ ਲਈ ਅੰਮ੍ਰਿਤਸਰ ਦੇ ਸਿਖ 


45 


ਤਿਆਰੀ ਕਰਨ ਲੱਗੇ । ਸ਼ਿਕਾਰ ਆਦਿਕ ਵਾਸਤੇ ਸਿੱਖਾਂ ਨੂੰ ਬਾਹਰ 
ਲੈ ਜਾਣ ਵਾਲੀ ਮਰਯਾਦਾ ਵਿਆਹ ਦੇ ਰੁੱਝ ਸਮੇ ਵੀ ਜਾਰੀ ਸੀ । 
ਇਕ ਦਿਨ ਸ਼ਿਕਾਰ ਖੇਂਡਦੇ ਖੇਡਦੇ ਕੁਹਾਲੇ ਪਿੰਡ ਤਕ ਚਲੋ ਗਏ । 
ਕੁਹਾਲਾ ਅੰਮ੍ਰਿਤਸਰ ਤੋ ਲਹਿੰਦੇ-ਪਹਾੜ ਦੀ ਗੁੱਠੇ ਸਤ ਅੱਠ ਮੀਲਾਂ 
`ਤੇ ਰਾਮ ਤੀਰਥ ਵਾਲੀ ਸੜਕ ਉਤੇ ਹੈ । ਲਾਹੌਰ ਦਾ ਸੂਬੇਦਾਰ ਭੀ 
ਸ਼ਿਕਾਰ ਖੇਡਣ ਇਸੇ ਪਾਸੇ ਕੁਹਾਲੇ ਤਕ ਸਬੱਬ ਨਾਲ ਆ _ਪਹੈਚਿਆ । 


ਗੁਰੂ ਹਰਿ ਗੋਬਿੰਦ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦਾ ਸ਼ਿਕਾਰ 


ਖੇਡਣ ਆਉਣਾ-ਇਹ ਖ਼ਬਰ ਉਸ ਨੂੰ ਕਲੋਜੇ ਵਿਚ ਤੀਰ ਵਾਂਗ ਚੁੱਭੀ । 
ਜਿਨ੍ਹਾਂ ਲੋਕਾਂ ਨੇ ਹਿੰਦੂਆਂ ਨੂੰ ਸ਼ਸਤ੍-ਹੀਣ ਕਰਨ ਲਈ ਇਥੋ" ਤਕ 
` ਼ਰਈ ਹੁਕਮ ਦੇ ਰੱਖੇ ਸਨ ਕਿ ਕੋਈ ਹਿੰਦੂ ਆਪਣੇ ਹੱਥੀ” ਕਿਸੇ 
ਪਸ਼ੂ ਨੂੰ ਮਾਰ ਕੇ ਮਾਸ ਨਾ ਖਾਏ, ਉਹ ਕਿਵੇ“ ਝੱਲ ਸਕਦੇ ਸਨ 
੫੦ 


ਰਾ 


੨. 


ਕਿ ਸ਼ਸਤ੍ਰ ਹੱਥੀ" ਫੜ ਕੇ ਇਹ ਸ਼ਿਕਾਰ ਭੀ ਚੜ੍ਹ ਪੈਣ ? ਸਿੱਖ 
ਇਤਿਹਾਸ ਲਿਖਦਾ ਹੈ ਕਿ ਜੂਹ ਵਿਚ ਤੁਰਕ ਸਿਪਾਹੀਆਂ ਅਤੇ ਸਿੱਖਾਂ 
ਦਾ ਆਪੋ ਵਿਚ ਤਕਰਾਰ ਹੋ ਪਿਆ 1 ਤਕਰਾਰ ਹੋਇਆ ਇਕ ਬਾਜ਼ 
ਤੋ" । ਪਰ ਬਾਜ਼ ਦਾ ਨਿਰਾ ਬਹਾਨਾ ਸੀ । ਤੁਰਕ ਹਾਕਮ ਦੇ ਲੌਹਾ-ਲਾਖਾ 
ਹੋਣ ਲਈ ਇਤਨਾ ਹੀ ਬਹੁਤ ਕਾਫ਼ੀ ਸੀ ਕਿ ਗ਼ੁਲਾਮ ਬੰਦੇ ਸਿਰ ਉੱਚਾ 
ਕਰ ਕੇ ਤੁਰਕ ਸਿਪਾਹੀਆਂ ਦੇ ਸਾਹਮਣੇ ਬੋਲਣ ਦਾ ਹੀਆ ਕਰ ਸਕਣ । 
ਉਸ ਵੇਲੇ ਮਾਮਲਾ ਰਫ਼ਾ ਦਫ਼ਾ ਹੋ ਗਿਆ । ਪਰ ਲਾਹੌਰ ਜਾਂਦਿਆਂ ਹੀ 
ਸੂਬੇਦਾਰ ਨੇ ਮੁਖ਼ਲਿਸ ਖ਼ਾਂ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ਉਤੇ ਚਾੜ੍ਹ ਭੇਜਿਆ। 
ਇਧਰ ਕਿਸੇ ਨੂੰ ਇਹ ਚਿੱਤ-ਚੇਤਾ ਭੀ ਨਹੀ' ਸੀ ਕਿ ਤੁਰਕ 
ਹਾਕਮ ਹੁਣ ਅਖੀਰਲੇ ਹਥਿਆਰਾਂ ਉਤੇ ਉਤਰ ਆਏ ਸਨ । ਮੁਖ਼ਲਿਸ 
ਖ਼ਾਂ ਦੀ ਫ਼ੌਜ ਨੇ ਆਉ'ਦਿਆਂ ਹੀ, ਸ਼ਾਮ ਵੇਲੇ ਹੀ ਹੱਲਾ ਕਰ ਦਿੱਤਾ । 
ਲੰਹਗੜ੍ਹ ਵਲੌ" ਦੀ ਲੰਘ ਕੇ ਤੁਰਕ ਸਿਪਾਹੀਆਂ ਨੇ ਸ਼ਹਿਰ ਦਾ ਚੋਖਾ 
ਹਿੱਸਾ ਲੁੱਟ ਲਿਆ । ਸ਼ਹਿਰ ਵਿਚ ਹਫੜਾ-ਦਫੜੀ ਪੈ ਗਈ । ਆਖ਼ਰ 
ਗੁਰੂ ਕੇ ਸੂਰਮੇ ਸਿੱਖ ਭੀ ਸੈਭਲ ਗਏ । ਮੁਖ਼ਲਿਸ ਖ਼ਾਂ ਦੀ ਫ਼ੌਜ 
ਅੰਮ੍ਰਿਤਸਰ ਵਲ ਆਉ ਦੀ ਵੇਖ ਕੇ ਮਾਂਝੇ ਦੇ ਅਨੇਕਾਂ ਗੱਭਰੂ ਵਾਹ 
ਦਾਹੀ ਆ ਅੱਪੜੇ । ਰਾਤੋ-ਰਾਤ ਪਹਿਲਾਂ ਗੁਰੂ ਕੇ ਪਰਵਾਰ ਨੂੰ ਅਤੇ 
ਹੋਰ ਬੱਚਿਆਂ ਤ੍ਰੀਮਤਾਂ ਨੂੰ ਸ਼ਹਿਰ ਤੋ“ ਬਾਹਰ ਅੱਪੜਾਇਆ । ਬੀਬੀ 
ਵੀਰੋ ਜੀ ਦਾ ਵਿਆਹ ਅਗਲੇ ਹੀ ਦਿਨ ਹੋਣਾ ਸੀ । ਜੈਫ ਨੂੰ ਅਗੋ'- 
ਵਾਂਢੀ ਸਨੌਹਾ ਭੇਜਿਆ ਗਿਆ ਕਿ ਅੰਮ੍ਰਿਤਸਰ ਦੇ ਥਾਂ ਝਬਾਲ ਜਾਣ । 
ਪਰਵਾਰ ਨੂੰ ਭੀ ਝਬਾਲ ਭੱਜਿਆ ਗਿਆ । ਸ੍ਰੀ ਹਰਿਮੰਦਰ ਸਾਹਿਬ 


ਤੋ" ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਭੀ ਝਬਾਲ ਅਪੜਾਈ ਗਈ ।” 


"ਝਬਾਲ ਤਰਨ ਤਾਰਨ ਅੰਮ੍ਰਿਤਸਰ ਤੌ ਲਹਿੰਦੇ-ਦੱਖਣ ਦੀ ਗੁੱਠੋ 
ਸੱਤ=ਅੱਠ ਮੀਲਾੰ ਦੀ ਵਿੱਥ 'ਤੇ ਹੈ । ਨਗਰ ਦੇ ਨਾਲ ਹੀ ਚੜ੍ਹਦੋ-ਪਹਾੜ ਦੀ 
ਗੁੱਠੇ ਗੁਰਦੁਆਰਾ ਹੈ, ਜਿਥੇ ਸਤਿਗੁਰੂ ਜੀ ਨੇ ਬੀਬੀ ਵੀਰੋ ਜੀ ਦਾ ਵਿਆਹ 
੨੬ ਜੇਠ ਸੰਮਤ ੧੬੮੫ ਨੂੰ ਕੀਤਾ ਸੀ । ਗੁਰਦੁਆਰੇ ਦਾ ਨਾਮ ਮਾਣਕ ਚੌਕ 
ਹੈ । ਹਰ ਸਾਲ ੨੬ ਜੌਠ ਨੂੰ ਮੇਲਾ ਲੱਗਦਾ ਹੈ । 

ਘ੧ 


ਮੋਰਚੇ ਮੱਲ ਲਏ ਗਏ । ਅਗਲਾ ਸਾਰਾ ਦਿਨ ਜੈਮ ਕੇ ਲੜਾਈ ਹੋਈ । 
ਮੁਖ਼ਲਿਸ ਖ਼ਾਂ ਮਾਰਿਆ ਗਿਆ । ਤੁਰਕਾਂ ਦੇ .ਰੌਸਲੇ ਢਹਿ ਗਏ, ਅਤੇ 
ਆਪੌ ਆਪਣੀ ਜਾਨ ਬਚਾਅ ਕੇ ਲਾਹੌਰ ਨੂੰ ਭੱਜ ਉੱਠੇ । ਇਹ ਲੜਾਈ 
ਲੌਹਗੜ੍ ਤੌ ਲੈ ਕੇ ਉਸ ਥਾਂ ਤਕ ਹੁੰਦੀ ਰਹੀ, ਜਿਥੇ ਹੁਣ ਖਾਲਸਾ 
ਕਾਲਜ ਹੈ । ਸਿੱਖ ਇਤਿਹਾਸ ਲਿਖਦਾ ਹੈ ਕਿ ਇਸ ਲੜਾਈ ਵਿਚ 
ਸਤਿਗੁਰੂ ਜੀ ਨੇ ਲਕੜੀ ਦੀ` ਤੌਪ ਭੀ ਵਰਤੀ ਸੀ । ਉਸ ਯੁਧ ਦੀ 
ਯਾਦਗਾਰ ਵਿਚ ਗੁਰਦੁਆਰਾ ਲੋਹਗੜ੍ਹ ਬਣਵਾਇਆ ਹਰਿਆ ਸੀ । 
ਇਸ ਜੰਗ ਵਿਚ ਪੈਂਦੇ ਖ਼ਾਂ ਅਤੇ ਭਾਈ ਬਿਧੀ ਚੈਦ ਆਦਿਕ ਉੱਘੇ 
ਸਿੱਖਾਂ ਨੇ ਵੈਰੀ ਨੂੰ ਚੈਗੇ ਕਰਾਰੇ ਹੱਥ ਵਿਖਾਏ ਸਨ । ਇਹ ਜ਼ਿਕਰ 
੨੫ ਜੇਠ ਸੋਮਤ ੧੬੮੫ ਦਾ ਹੈ, ਈਸਵੀ.ਸੈਨ ੧੬੨੮ ਦੇ ਜੂਨ ਦੀ 
੭ ਤਰੀਕ ਸੀ । 


ਝਬਾਲ, ਬੀਬੀ ਵੀਰੋ ਜੀ ਦੀ ਸ਼ਾਦੀ- 


ਜੈਗ ਤੋ ਵਿਹਲੇ ਹੋ ਕੇ ਗੁਰੂ ਹਰਿ ਗੋਬਿੰਦ ਸਾਹਿਬ ਝਬਾਲ 
ਗਏ । ਜੈਵ ਉਥੇ ਪਹੁੰਚ ਚੁਕੀ ਹੋਈ ਸੀ। ਬੀਬੀ ਵੀਰੋ ਜੀ ਦੀ ਸ਼ਾਦੀ 
ਕੀਤੀ, ਅਤੇ ਇਥੋ“ ਬਿਆਸਾ ਪਾਰ ਲੰਘ ਕੇ ਕਰਤਾਰਪੁਰ ਚਲੋ ਗਏ । 
ਸਤਿਗੁਰੂ ਜੀ ਦਾ ਕਿਸੇ ਨਾਲ ਕੋਈ ਜ਼ਾਤੀ ਵੈਰ ਨਹੀ” ਸੀ । ਝਬਾਲ 
ਤੋ ਕਰਤਾਰਪੁਰ ਚਲੋ ਜਾਣ ਦਾ ਭਾਵ ਇਹ ਭੀ ਸੀ ਕਿ ਝਗੜਾ 


ਵਧਾਇਆ ਨਾ ਜਾਏ, ਅਤੇ ਪਰਮਾਤਮਾ ਤੇ ਬੋਦਿਆਂ ਦਾ ਅਜਾਈ' ਨੁਕਸਾਨ 


<< << 


ਨ ਹੰਵ । 


ਅਸੀ ਪਿੱਛੇ ਵੇਖ.ਆਏ.ਹਾਂ ਕਿ ਮਾਝੇ ਦੇ ਘਰ ਘਰ ਵਿਚ 


ਸਿੱਖ-ਧਰਮ ਦੀ ਸੱਦ ਅਪੜਾਣ ਲਈ ਸ੍ਰੀ ਅੰਮ੍ਰਿਤਸਰ ਦਾ ਕੇ'ਦਰੀ 
ਅਸਥਾਨ ਬਣਾਇਆ ਗਿਆ ` ਸੀ; ਪਰ ਗੁਰੂ ਅਰਜਨ ਸਾਹਿਬ ਨੰ 
ਬਿਆਸਾ ਤੋਂ ਪਾਰ ਲੰਘ ਕੇ ਦੁਆਬੇ ਵਿਚ ਭੀ ਕਰਤਾਰਪੁਰ ਵਸਾ ਕੇ 
ਸਿੱਖ-ਧਰਮ ਦਾ ਬੂਟਾ ਲ' ਦਿੱਤਾ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੰ 


“ ਭੂ 


੫੨ 


-ਦ੍ 


_ ਇੱਕ ਫ਼ਰਕ ਭੀ ਸੀ । ਪੈਦੇ ਖ਼ਾਂ ਪਠਾਣ-ਪੁਤਰ ਸੀ, ਜੋ ਪੀੜ੍ਹੀਆਂ ਤੋ 


ਸਰੀ ਹਰਿਮੰਦਰ ' ਸਾਹਿਬ ਦਾ ਪਰਬੈਧ _ਭ'ਈ ਗੁਰਦਾਸ ਅਤੇ ਬਾਬਾ 
ਬੁੱਢਾ ਜੀ ਦੇ ਸਪੁਰਦ ਕਰ ਦਿੱਤਾ, ਅਤੇ ਆਪ ਕਰਤਾਰਪੁਰ ਟਿਕ 


_ਗਏ । ਸੀ ਗੁਰੂ ਗ੍ਰੰਥ ਸਾਹਿਬ ਦੀ ਆਦਿ 'ਬੀੜ ਜੋਗ ਵਾਲੋਂ ਦਿਨ ਹੀ 


ਆੰਮ੍ਰਿਤਸਰ ਤੋ" ਝਬਾਲ ' ਭੇਜੀ ਗਈ ਸੀ । ਝਬਾਲ ਤੋ ਕਰਤਾਰਪੁਰ 
ਲਿਆਂਦੀ ਗਈ । ਉਸ ਵਕਤ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਰ 
ਉਤਾਰੇ ਭੀ ਹੋ ਚੁਕੇ ਹੋਏ ਸਨ । ੍ 


ਪੈਦੇ ਖ਼ਾਂ ਦਾਂ ਅਹਕਾਰ- 
ਲੰਹਗੜ੍ ਵਾਲੇ ਜੋਗ ਵਿਚ ਪੈਂਦੇ ਖ਼ਾਂ ਨੇ ਬੜੀ ਬਹਾਦਰੀ 


ਵਿਖਾਈ ਸੀ । ਹੋਰ ਸਿੱਖ ਭੀ ਜਾਨਾਂ ਹੂਲ ਕੇ ਲੜੇ ਸਨ। ਪਰ ਇਥੇ 


ਸ਼ਸਤ੍ਰ-ਧਾਰੀ ਚਲੇ ਆ ਰਹੇ ਸਨ। ਉਹਨਾਂ ਨੂੰ ਆਪਣੇ `ਸ਼ਸਤ੍ਰ-ਧਾਰੀ ਤੋ 


ਸੂਰਮੇ ਹੋਣ ਉਤੇ ਫ਼ਖ਼ਰ ਭੀ ਸੀ । ਸਤਿਗੁਰੂ ਜੀ ਨੇ ਆ ਕੇ ਉਹਨਾਂ 


ਲੋਕਾਂ ਦੇ ਅੰਦਰ ਮਨੁਖਤਾ ਦਾ ਅਹਿਸਾਸ ਪੈਦਾ ਕੀਤਾ, ਜਿਨ੍ਹਾਂ ਨੂੰ 
ਬ੍ਰਾਹਮਣ ਦਾ ਧਰਮ-ਸ਼ਾਂਸਤ੍ਰ ਸ਼ਸਤ੍ਰ ਪਹਿਨਣ `ਦੀ ਆਗਿਆ ਨਹੀ” 
ਸੀ ਦੇ'ਦਾ । ਇਹ ਨਵੇ" ਜਾਗੇ ' ਲੌਕ ਆਪਣੇ ਖ਼ਾਨਦਾਨੀ ਸ਼ਸਤ੍ਰ-ਧਾਰੀ 
ਹੋਣ ਦਾ ਕਈ ਦਾਂਅਵਾ ਨਹੀ ਕਰ ਸਕਦੇ ਸਨ । ਜਦੋ ਉਹਨਾਂ ਦੋ 
ਸਾਹਮਣੇ ਆਪਣੀ ਮਨੁੱਖਤਾ ਦੇ ਕ੍ਰਚਲੇ ਜਾਣ ਦਾ ਖ਼ਤਰਾ ਫਿਰ ਪੈਦਾ 
ਹੋਇਆ, ਤਾਂ ਆਪਣੇ ਸੂਰਬੀਰ ਗੁਰੂ-ਪਾਤਿਸ਼ਾਹ ਦੀ ਅਗਵਾਈ _ਵਿਚ 
ਉਹ ਜਾਨਾਂ ਤਲੀ ਉਤੇ ਰਖ ਕੇ ਲੜੇ । ਸਿੱਖ ਇਹ ਜਾਣਦੇ ਸਨ 
ਕਿ ਉਹਨਾਂ ਦੀ ਦਲੋਤੀ ਅਤੇ ਹੌਸਲੇ ਦਾ ਮੂਲ-ਕਾਰਨ ਗੁਰੂ ਅਪ 
ਹੈ । ਪਰ ਪੈਦੇ ਖ਼ਾਂ ਨੂੰ ਇਹ ਯਕੀਨ ਸੀ ਕਿ ਮੈਂ ਖ਼ਾਨਦਾਨੀ ਬਹਾਦਰ 
ਹਾਂ। ਇਸ ਦਾ ਕੁਦਰਤੀ ਨਤੀਜਾ ਇਹ ਨਿਕਲਿਆ ਕਿ ਪੈਂਦੇ ਖ਼ਾਂ 


` ਆਪਣੇ ਆਪ ਨੂੰ ਸਾਧਾਰਨ ਸਿੱਖਾਂ ਨਾਲ ਵਧੀਕ ਜੋਧਾ ਸਮਝ ਰਿਹਾ 


ਸੀ । ਸਤਿਗੁਰੂ ਜੀ ਦੀ ਉਚੇਚੀ ਮਿਹਰ ਦੀ ਨਿਗਾਹ ਦੇ ਕਾਰਨ 
੫੩ 





ਆਪਣੀ ਸੂਰਮਤਾ ਦਾ ਖ਼ਿਆਲ ਹੌਰ ਭੀ ਉਸ ਦੇ ਅੰਦਰ ਪੱਕਾ ਰੋ 
ਗਿਆ । 

ਹਰ੍ਹਮਤ ਨਾਲ ਸਿੱਖਾਂ ਦੀ ਇਹ ਪਹਿਲੀ ਹੀ ਟੱਕਰ ਸੀ । 
ਲਾਈ ਭੀ ਮੁਗ਼ਲ ਹਾਕਮਾਂ ਨੇ ਆਪ ਹੀ ਸੀ । ਹਾਂਰ ਭੀ ਖਾਧੀਓ ਨੇ । 
ਸਿੱਖਾਂ ਦਾ ਇਹ ਇਕ ਨਵਾਂ ਤਜਰਬਾ ਸੀ । ਜਦੋਂ" ਗੁਰੂ ਹਰਿ ਗੋਬਿੰਦ 
ਸਾਹਿਬ ਕਰਤਾਰਪੁਰ ਆਏ, ਉਸ ਇਲਾਕੇ ਦੇ ਸਿੱਖ ਦਰਸ਼ਨ ਕਰਨ 
ਆਉ”ਦੇ ਰਹੇ । ਜੋਗ ਦੀ ਚਰਚਾ ਹਰੇਕ ਦੀ ਜੀਭ ਉਤੇ ਹੋਈ ਇਕ 
ਕੁਦਰਤੀ ਗੱਲ ਸੀ । ਪਰ ਅਜਿਹੇ ਮੌਕਿਆਂ ਤੇ ਪੈਦੇ ਖ਼ਾਂ ਸਦਾ ਆਪਣੇ 
ਮੂਹੋ' ਆਪਣੀ ਬਹਾਦਰੀ ਸਲਾਹੁੰਦਾ ਸੀ । ਉਹ ਇਕ ਕਦਮ ਹੋਰ ਭੀ 
ਅਗਾਂਹ ਲੰਘ ਤੁਰਿਆ । ਇਹ ਭੀ ਕਹਿਣ ਲੱਗ ਪਿਆਂ ਕਿ ਇਹ 
ਗ਼ਰੀਬ ਸਿੱਖ ਕਾਹਦੇ ਜੋਗੇ ਸਨ, ਜੇ ਮੈ ਨਾ ਹੁੰਦਾ ਤਾਂ ਇਹਨਾਂ ਦੀ 
ਕੀ ਮਜਾਲ ਸੀ ਕਿ ਤੁਰਕ ਸਿਪਾਹੀਆਂ ਅੱਗੇ ਅੜ ਸਕਦੇ ।ਪੈੱਦੇ 
ਖ਼ਾਂ ਦਾ ਇਹ ਅਹੈਕਾਰ ਦਿਨੋ-ਦਿਨ ਵਧਦਾ ਗਿਆ । ਉਸ ਦਾ ਇਹ 
ਰੋਗ ਦੂਰ ਕਰਨ ਲਈ ਸਤਿਗੁਰੂ ਜੀ ਨੇ ਉਸ ਨੂੰ ਉਸ ਦੇ ਪਿੰਡ 
ਵੱਡੇ ਮੀਰ ਛੁੱਟੀ 'ਤੇ ਭੇਜ ਦਿੱਤਾ । ਉਥੇ ਹੀ ਤਨਖ਼ਾਹ ਅਪੜਾਣ ਦਾ 
ਪਰਬੋਧ ਕੀਤਾ ਗਿਆ । ਪੈਂਦੇ ਖ਼ਾਂ ਦੀ ਸ਼ਾਦੀ ਹੋ ਚੁਕੀ ਸੀ, ਉਹ 
ਆਪਣੇ ਪਰਵਾਰ ਵਿਚ ਜਾ ਟਿਕਿਆ । ਇਕ ਲੜਕੀ ਉਸ ਦੇ 
ਘੁਰ ਜੈਮੀ । ਰ੍ 





੧ 


ਸ੩ਵਾਂ ਕਾਂਡ 


ਪਿੰਡਾਂ ਵਿਚ ਪਰਚਾਰ, ਰਮਦਾਸ, ਬਾਹਠ, ਗੋਇੰਦਵਾਲ- 
ਨਿਰਾ ਬੀਰ-ਰਸ ਹੀ ਗੁਰੁ ਹਰਿ ਗੋਬਿੰਦ ਸਾਹਿਬ ਦਾ ਨਿਸ਼ਾਨਾਂ 


ਨਹੀ” ਸੀ । ਪਹਿਲੇ ਗੁਰ-ਵਿਅਕਤੀਆਂ ਵਾਂਗ ਇਹਨਾਂ ਨੇ ਭੀ ਸਿੱਖ= 
ਧਰਮ ਦੇ ਪਰਚਾਰ ਵਲ ਪੂਰਾ ਧਿਆਨ ਦਿਤਾ । 

ਕਰਤਾਰਪੁਰ ਆ -ਕੇਂ ਭੀ ਸਤਿਗੁਰੂ ਜੀ ਨੇ ਸਿੱਖ-ਧਰਮ ਦੇ 
ਪਰਚਾਰ ਦਾ ਉਹੀ ਸਿਲਸਿਲਾ ਜਾਰੀ ਕਰ ਦਿੱਤਾ, ਜੋ ਅੰਮ੍ਰਿਤਸਰ ਸੀ । 
ਪਿੰਡਾਂ ਵਿਚ ਅੱਪੜ ਅੱਪੜ ਕੇ ਲੌਕਾਂ ਨੂੰ ਬ੍ਰਾਹਮਣਾਂ ਦੇ ਜੂਲੇ ਹੇਠ" ਅਤੇ 
ਸਖੀ ਸਰਵਰ ਆਦਿਕ ਮੁਸਲਮਾਨ ਪੀਰਾਂ ਰੀ ਦੇ ਜਾਲ ਵਿਚੋ” 
ਕੱਢਦੇ ਰਹੇ । 

ਬਾਬਾ ਬੁੱਢਾ ਜੀ ਬਹੁਤ ਬਿਰਧ ਹੋ ਜਾਣ ਦੇ ਕਾਰਨ ਸਤਿਗੁਰੂ 
ਜੀ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਚਲੇ ਗਏ । ਰਮਦਾਸ 
ਤੋਂ ਇਹ ਖ਼ਬਰ ਆਉਣ 'ਤੇ ਕਿ ਬਾਬਾਂ ਜੀ ਚਲਾਣੇ ਤੇ ਹਨ, ਸਤਿਗੁਰੂ 
ਜੀ ਰਮਦਾਸ ਪਹੁੰਚੇ । ਸੈਨ ੧੬੨੮ ਦੇ ਅਖ਼ੀਰ ਵਿਚ ਬਾਬਾ ਜੀ ਦਾ 
ਦੇਹਾਂਤ ਹੋਇਆ । ਰਮਦਾਸ ਤੋ ਰਾਵੀਓ` ਪਾਰ _ ਸਤਿਗੁਰੂ ਨਾਨਕ 
ਦੇਵ ਜੀ ਵਾਲੇਂ ਕਰਤਾਰਪੁਰ ਅਤੇ ਡੇਹਰਾ ਬਾਬਾ ਨਾਨਕ ਤੋਂ` ਹੋ ਕੇ 
ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਨਗਰਾਂ ਵਿਚੋ ਦੀ ਹੁੰਦੇ ਹੋਏ ਗੂਰੂ 
ਹਰਿ ਗੋਬਿੰਦ ਸਾਹਿਬ ਬਾਹਠ ਪਹੁੰਚੇ । ਗੁਰੂ ਨਾਨਕ ਦੇਵ ਜੀ ਦੇ ਵੱਡੇ 
ਸਾਹਿਬਜ਼ਾਦੇ ਬਾਬਾ ਸਿਰੀ ਚੰਦ ਜੀ ਬਾਹਠ ਰਹਿੰਦੇ ਸਨ । ਬਾਹਠ 
ਰੇਲਵੇ ਸਟੇਸ਼ਨ ਸਰਨਾ ਤੋ” ਤਿੰਨ ਮੀਲ ਉੱਤਰ-ਪੱਛਮ ਪਾਸੇ ਹੈ । ਇਥੇ 
ਵੈਸਾਖ ਨੂੰ ਹਰ ਸਾਲ ਮੈਲਾ ਲਗਦਾ ਹੈ । 
ਪਖ 


ਬਾਬਾ ਸ੍ਰੀ ਚੈਦ ਦੀ ਸਾਦਗੀ- 


ਜੋ ਮਹਾਂ ਪੁਰਖ ਖ਼ਲਕਤ ਦੀ ਸੇਵਾ ਕਰਨੀ ਆਪਣੇ ਜੀਵਨ ਦਾ 
ਨਿਸ਼ਾਨਾ ਬਣਾਏ, ਉਸ ਲਈ ਜ਼ਿੰਦਗੀ ਵਿਚ ਸਭ ਤੋ ਪਹਿਲਾ ਕਦਮ 
ਇਹ ਹੋਵੇਗਾ ਕਿ ਆਪਣੀਆਂ ਸਰੀਰਕ ਲੋੜਾਂ ਨੂੰ ਘਟ ਤੋ" ਘਟ ਕਰ 
ਦੇਵੇ । ਮਨੁਖਾ ਸਰੀਰ ਦੀਆਂ ਤਿੰਨ ਮੋਟੀਆਂ ਲੋੜਾਂ ਹਨ-ਕੁਲੀ, 
ਗੁਲੀ ਤੇ ਜੁਲੀ; ਭਾਵ ਘਰ, ਰੋਟੀ ਤੇ ਕਪੜਾ । ਘਰ ਬੈਠੇ ਰਿਹਾਂ ਤਾਂ 
ਰੱਬ ਦੇ ਬੋਦਿਆਂ ਦੀ ਸੇਵਾ ਹੋ ਨਹੀ ਸਕਦੀ । ਆਪਣੇ ਘਰੋਗੀ ਸੁਖ਼ 
ਵਾਰਨੇ ਹੀ ਪੈਦੇ ਹਨ । ਇਸ ਕਰਕੇ ਦਰਵੇਸ਼ ਅਤੇ ਪੰਛੀ ਦਾ 
` ਰੈਣ-ਬਸੇਰਾ ਮਸ਼ਹੂਰ ਹੈ । ਫ਼ਕੀਰ ਦੀ ਚਾਰੋ ਚੱਕ ਜਗੀਰ ਹੈ ਅਤੇ 
ਅਕਾਸ਼ ਉਸ ਦਾ ਘਰ ਹੈ, ਜਿਥੇ ਰਾਤ ਆਈ ਉਥੇ ਕੱਟ ਲਈ । ਸੇਵਕ 
ਨੂੰ ਘਰ ਦੀ ਸੁਲੱਬੀ ਰੋਟੀ ਦੀ ਤਾਂਘ ਮੁਕਾਣੀ ਹੀ ਪੈਦੀ ਹੈ । ਬਾਕੀ 
`ਰਹਿ ਗਿਆ ਕੱਪੜਾ । ਤਨ ਤਾਂ ਰੁਤ ਅਨੁਸਾਰ ਢੱਕਣਾ ਹੀ ਰੋਇਆ । 
ਸੇਵਕ ਦਰਵੇਸ਼ ਇਸ ਨੂੰ ਭੀ ਘਟ ਤੋਂਘੱਟ ਕਰ ਦੋ'ਦਾ -ਹੈ-ਸਿਰ ਉਤੇ 
ਪਟਕਾਂ, ਗਲ. ਕੁੜਤਾ, ਮਢੇ ਚਾਦਰ ਅਤੇ ਲੱਕ ਕੱਛਾ । ਪਰ ਚਿੱਟਾ 
ਕਪੜ' ਛੇਤੀ ਮੌਲਾ ਹੋ ਜਾਂਦਾ ਹੈ, ਖੱਦਰ ਤਾਂ ਇਕ ਦਿਨ ਵਿਚ ਹੀ । 
ਘੱਟੇ ਮਿੱਟੀ ਅਤੇ ਗੇਰੂਏ ਰੋਗ ਦਾ ਆਪੋ ਵਿਚ ਵਾਹਵਾ ਫਬਵਾਂ ਮੋਲ 
ਹੈ । ਜਿਸ ਨੇ ਦੇਸਾਂ ਪਰਦੇਸਾਂ ਵਿਚ ਭੌਣਾ ਹੈ, ਉਸ ਨੂੰ ਇਸੇ ਗੱਲ ਵਿਚ 
ਸਹੂਲਤ ਹੁੰਦੀ ਹੈ ਕਿ ਆਪਣੇ ਚਾਰ ਕਪੜੇ ਗੇਰੂਏ ਰੋਗ ਵਿਚ 
ਡੱਬ ਲਏ । ਰ 

ਜਦੋ' ਗੁਰੂ ਨਾਨਕ ਦੇਵ ਜੀ ਖਹਿ-ਖਹਿ ਕਰਦੀ ਲੌਕਾਈ ਨੂੰ 
ਸ਼ਾਂਤੀ-ਠੰਢ ਦਾ ਸਨੇਹਾ ਦੇਣ ਲਈ ਸੁਲਤਾਨਪੁਰੋ" ਤੁਰੇ ਸਨ, ਉਹਨਾਂ 
ਦੇ ਸਾਹਮਣੇ ਹਜ਼ਾਰਾਂ ਮੀਲ ਦਾ ਪੈੱ'ਡਾ ਸੀ, ਜੋ ਪੈਰੀ` ਤੁਰ ਕੇ ਮੁਕਾਣਾ 


ਸੀ; ਅਤੇ ਕਈ ਸਾਲਾਂ ਵਿਚ ਮੁਕਾਣਾ ਸੀ । ਉਹਨਾਂ ਨੂੰ ਕੁਝ ਇਹੋ 


ਜਿਹਾ ਬਾਣਾ ਧਾਰਨਾ ਹੀ ਪਿਆ ਸੀ । ਸੈਨ ੧੫੦੭ ਤਲ ਕੇ 
੧੫੨੧ ਤਕ ਸਤਿਗੁਰੂ ਜੀ ਇਸ ਬਾਣੇ ਵਿਚ ਰਹੇ ਸਨ । ਬਾਬਾ 


੫੬. 


੧ 


੮ 


ਜਿਰੀ ਚੈਦ ਜੀ ਨੇ ਸਤਿਗੁਰੂ ਜੀ ਦੇ ਇਸ ਬਾਣੇ ਨੂੰ ਸਦਾ ਲਈ ਅਪਣਾ 
ਲਿਆ, ਉਹ ਸਾਰੀ. ਉਮਰ ਅਣ-ਵਿਆਹੇ ਰਹਿ ਕੇ ਹੀ ਗੁਰਦਾਸਪੁਰ 
ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ` ਦੀ ਤਾਲੀਮ ਦਾ ਪਰਚਾਰ 


ਕਰਦੇ ਰਹੇ । 
ਉਦਾਸੀ ਸੈਪਦਾਇ- 


ਕਰਤਾਰਪੁਰ ਤੋ" ਰਮਦਾਸ ਆਦਿਕ ਵਲ ਚੱਲਣ ਵੇਲ ਗੁਰੂ 
ਹਰਿ ਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ - ਗੁਰਦਿੱਤਾ 
ਜੀ ਨੂੰ ਭੀ ਆਪਣੇ ਨਾਲ ਲੈ ਲਿਆ ਸੀ । ਉਸ ਵਕਤ ਉਹਨਾਂ ਦੀ 
ਉਮਰ ੧੬ ਸਾਲਾਂ ਦੇ ਕਰੀਬ ਸੀ । ਬਾਬਾ` ਗੁਰਦਿੱਤਾ ਜੀ ਨੂੰ ਗੁਰਬਾਣੀ 
ਦਾ ਬਹੁਤ ਸ਼ੌਕ ਸੀ । ਸਿੱਖ-ਇਤਿਹਾਸ . ਲਿਖਦਾ ਹੈ ਕਿ ਇਹਨਾਂ ਦੀ ਨੁਹਾਰ 
ਗੁਰੂ ਨਾਨਕ ਸਾਹਿਬ ਨਾਲ ਮਿਲਦੀ ਸੀ । 

ਬਾਬਾ ਜਿਰੀ ਚੋਦ ਜੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ 
ਕਰ ਕੇ ਬੜੇ ਪ੍ਰਸੈਨ ਹੋਏ । ਆਪਣਾ ਦੋਹਾਂਤ ਨੇੜੇ ਜਾਣ ਕੇ ਫ਼ੈਸਲਾ 
ਕੀਤੋਂ ਨੇ ਕਿ ਗੁਰ-ਸਿੱਖੀ ਦੇ ਪਰਚਾਰ ਦਾ ਉਹ ਸਾਰਾ ਉੱਦਮ, ਜੋ' ਉਹ 
ਆਪ ਉਦਾਸੀ ਬਾਣੇ .ਵਿਚ- ਕਰਦੇ ਆਏ ਸਨ, ਸਤਿਗੁਰੂ ਜੀ ਦੋ 
ਸਪੁਰਦ ਕੀਤਾ. ਜਾਏ । ਗੁਰੂ ਹਰਿ ਗੋਬਿੰਦ ਸਾਹਿਬ ਦੀ ਪਰਵਾਨਗੀ 
ਲੈ ਕੇ ਆਪਣਾ ਉਦਾਸੀ ਬਾਣਾ ਉਹਨਾਂ ਬਾਬਾ ਗੁਰਦਿੱਤਾ ਜੀ ਦੇ ਗਲ 
ਪਾਇਆ । ਨੁਹਾਰ ਤਾਂ ਮਿਲਦੀ ਹੀ ਸੀ । 'ਉਦਾਸੀ' ਪਹਿਰਾਵੇ ਵਿਚ 
ਬਾਬਾ ਸਿਰੀ ਚੋਦ ਜੀ ਨੂੰ ਇਉ” ਜਾਪਿਆ, ਜਿਵੇ” ਗੁਰੂ ਨਾਨਕ ਦੇਵੇ 
ਜੀ ਆਪ ਹੀ ਪਹਿਲੀ 'ਉਦਾਸੀ' ਤੋਂ ਵਾਪਸ ਆ' ਕੇ ਉਹਨਾਂ ਨੂੰ ਨੂੰ ਮੁੜ 
'ਰਾਵੀ-ਕੋਢੇ ਮਿਲੇ ਹਨ । ਬਾਬਾ ਸਿਰੀ ਚੈਦ ਜੀ ਦੇ ਚਾਰ ਉ ਐ. ਸੇਵਕ 
ਸਨ, ਜੋ ਉਹਨਾਂ ਦੀ ਅਗਵਾਈ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ 
ਸਨ-ਅਲਮਸਤ, ਬਾਲੂ ਹਸਨਾ, ਫੂਲ ਸ਼ਾਹ, ਅਤੇ ਗਦਾ । ਬਾਬਾ ਜੀ ਨੇ 
ਇਹਨਾਂ ਦੀ ਬਾਂਹ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਫੜਾ ਦਿੱਤੀ । ਇਹ 

੫੭ 


ਚਾਰੇ ਉਦਾਸੀ ਸਿੱਖ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਸਿੱਖ ਧਰਮ ਦੇ 
ਬੜੇ ਉੱਘੇ ਪਰਚਾਰਕ ਹੋਏ ਹਨ । ਇਹਨਾਂ ਚਹੁੰਆਂ ਦੇ ਚਾਰ ਧੂਏ'” 
ਪਰਸਿਧ ਹਨ । ਅਲਮਸਤ ਨੂੰ ਨਾਨਕ ਮਤੇ ਭੇਜਿਆ ਗਿਆ । 

ਬਾਹਠ ਤੋ" ਚੱਲ ਕੇ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿਚੋ ਦੀ 
ਹੁੰਦੇ ਹੋਏ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਆਏ । 


ਅੰਮ੍ਰਿਤਸਰ ਆਉਣਾ- 


ਇਕ ਸਾਲ ਦੇ ਕਰੀਬ ਅੰਮ੍ਰਿਤਸਰ ਤੋਂ ਬਾਹਰ ਰਹਿ ਕੇ ਗੁਰੂ 
ਹਰਿ ਗੋਬਿੰਦ ਸਾਹਿਬ ਅੰ ਮ੍ਰਿਤਸਰ ਵਾਪਸ ਆਏ । ਸਤਿਗੁਰੂ ਜੀ ਦਾ ਸਾਰਾ 
ਪਰਵਾਰ ਭੀ ਇਥੇ ਆ ਜੁੜਿਆ । 


ਬਾਬਾ ਅਟੱਲ ਰਾਵਇਿ ਦਾ ਦੇਹਾਂਤ- 


ਬਾਬਾ ਅਟੱਲ ਰਾਇ ਦਾ ਜ਼ਨਮ ਸੋਨ ੧੬੧੯ ਵਿਚ ਹੋਇਆ 
ਸੀ । ਸਿੱਖ-ਇਤਿਹਾਸ ਵਿਚ ਇਹਨਾਂ ਦੇ ਦੇਹਾਂਤ ਦੀ ਬੜੀ ਉੱਘੀ 
ਸਾਖੀ ਹੈ । ਆਪਣੇ ਹਾਣੀਆਂ ਨਾਲ ਮੀਟੀ ਖੇਡਦਿਆਂ ਇਕ ਸ਼ਾਮ 
ਇਹਨਾਂ ਦੇ ਇਕ ਸਾਥੀ ਮੋਹਨ ਦੇ ਸਿਰ 4 ਆਈ । ਹਨੇਰਾਂ ਪੰ 
ਜਾਣ ਕਰਕੇ ਮੀਟੀ ਮੋਹਨ ਦੇ ਸਿਰ ਹੀ ਰਹੀ । ਰਾਤ ਨੂੰ ਘਰ ਸੁੱਤਿਆਂ 


ਮੌਹਨ ਨੂੰ ਸੱਪ ਲੜ ਗਿਆ ਤੇ ਉਹ ਮਰ ਰਤ । ਸਵੇਰੇ ਉਸ ਦੇ 
ਸਾਥੀ ਮੀਟੀ ਖੇਡਣ ਲਈ ਇਕੱਠੇ`ਹੋਏ । ਮੌਹਨ ਨਾ ਆਇਆ । ਬਾਬਾ 
ਅਟੱਲ ਜੀ ਸੱਦਣ ਗਏ 1 ਘਰ ਵਿਚ ਰੋਣ-ਕੁਰਲਾਣ ਵੇਖਿਓ ਨੇ । ਸਾਦਾ- 
ਸੁਭਾਵ ਵਿਚ ਹੀ ਮੋਹਨ ਨੂੰ ਜਾ ਟੁੰਬਿਓ ਨੇ ਕਿ ਚੱਲ ਕੇ ਮੀਟੀ ਦੇਹ । 
ਮੋਹਨ ਨਵਂ-ਨਰੋਆ ਹੋ ਗਿਆ । ਸਾਤੇ ਸ਼ਹਿਰ ਵਿਚ ਚਰਚਾ ਚੱਲ 
ਪਈ ਕਿ ਬਾਬਾ ਅਟੱਲ ਸਾਹਿਬ ਨੇ ਮੋਇਆਂ ਬਾਲਕ ਜਿਵਾ ਦਿੱਤਾ । 


£:9020 


'ਭਗੁੱਦੀ ਦਾ ਅਸਥਾਨ।  __ ` ੍ 
-ਪ੮ 


#% 


ਗੁਰੂ ਹਰਿ ਗੋਬਿੰਦ ਸਾਹਿਬ ਨੂੰ ਇਹ ਕੌਮ ਪਸੈਦ ਨਾਂ ਆਇਆ । 
ਪਿਤਾ ਗੁਰੂ ਜੀ ਦਾ ਰੁਖ਼ ਵੇਖ ਕੇ ਬਾਬਾ ਅਟੱਲ ਜੀ ਨੇ ਕੌਲਸਰ ਦੇ 
ਚੜ੍ਹਦੇ ਪਾਸੇ ਇਕਾਂਤ ਵਿਚ ਬੈਠ ਕੇ ਆਪਣੇ ਪ੍ਰਾਣ ਤਿਆਗ ਦਿੱਤੇ । 
ਉਸ ਵੇਲੋਂ ਉਹਨਾਂ ਦੀ ਉਮਰ ੯ ਸਾਲਾਂ ਦੀ ਸੀ । ਨੌ -ਛੱਤਾ ਗੁਰਦੁਆਰਾ 
ਉਸ ਯਾਦ ਵਿਚ ਕਾਇਮ ਹੈ । 


ਭਾਈ ਗ੍ਰਰਦਾਸ ਜੀ ਦਾ ਚਲਾਣਾ- 


ਸਤਿਗੁਰੂ ਜੀ ਇਕ ਸਾਲ ਮਾਝੇ ਦੇ ਪਿੰਡਾਂ ਵਿਚ ਪਰਚਾਰ ਕਰਦੇ 
ਰਹੇ। ਭਾਈ ਗੁਰਦਾਸ. ਜੀ ਬਿਰਧ ਹੋ ਜਾਣ ਦੇ ਕਾਰਨ ਆਗਿਆ 
ਲੰ ਕੇ ਗੋਇੰਦਵਾਲ ਜਾ ਟਿਕੇ ਸਨ । ਉਥੋ ਖ਼ਬਰ ਆਈ ਕਿ ਉਹ ਚਲਾਣੇ 
ਦੇ ਨੋੜੇ ਹਨ । ਸਤਿਗੁਰੂ ਜੀ ਗੋਇੰਦਵਾਲ ਪਹੁੰਚੇ । ਭਾਈ .ਗੁਰਦਾਂਸ ਜੀ 
ਦਾ ਦੇਹਾਂਤ ਸਤਿਗੁਰੂ ਜੀ ਦੇ ਸਾਹਮਣੇ ਹੀ ਹੋਇਆ । 


੪6 


ਅੱਠਵਾਂ ਕਾਂਡ 
ਅੰਮਿ੍‌ਤਸਰ ਤੋ" ਮੁੜ ਕਰਤਾਰਪੁਰ 


ਨਵੀ” ਛੇੜਖ਼ਾਨੀ, ਦੂਜਾ ਜੈਗ- 


_ਸੈਨ ੧੬੨੯ ਦੇ ਅਖ਼ੀਰ ਵਿਚ ਗੁਰੂ ਹਰਿ ਗੋਬਿੰਦ ਸਾਹਿਬ 
ਅੰਮ੍ਰਿਤਸਰ ਤੋ" ਕਰਤਾਰਪੁਰ ਆ ਗਏ । ਇਥੋ“ ਦੁਆਬੇ ਢੇ ਪਿੰਡਾਂ 


ਵਿਚ ਹੁੰਦੇ ਹੋਏ ਬਿਆਸਾ ਦੇ ਉੱਤਰੀ ਕੰਢੇ ਸ੍ਰੀ ਹਰਿਗੋਬਿੰਦਪੁੰਰ ਆਏ । 


ਇਹ ਨਗਰ ਗੁਰੂ ਅਰਜਨ ਸਾਹਿਬ ਨੇ ਸੈਨ ੧੫੮੭ ਵਿਚ ਵਜਾਇਆ ਸੀ । 
ਚੈਦੂ ਦੀ ਸ਼ਰਾਰਤ ਨਾਲ਼ ਇਹ ਰੁਹੇਲੇ ਪਿੰਡ ਦੇ ਰਹਿਣ ਵਾਲ ਭਗਵਾਨ 
ਦ ਸ ਘੇਰੜ ਨੂੰ ਮਿਲ ਗਿਆ ਸੀ। 

ਹਾਕਮਾਂ ਦੇ ਰਵੱਟੀਏ ਦਾ ਅਸਰ ਉਹਨਾਂ ਲੌਕਾਂ ਉਤੇ ਪਿਆ 
ਹੀ ਕਰਦਾ ਹੈ, ਜੌ ਸਦਾ ਹਾਕਮਾਂ ਨੂੰ ਖ਼ੁਸ਼ ਕਰਨ ਵਿਚ ਹੀ ਆਪਣੀ 
ਭਲਾਈ ਸਮਝਦੇ ਹਨ । ਸ੍ਰੀ ਹਰਿ ਗੋਬਿੰਦਪੁਰ ਤੋ“ ਨੇੜ ਹੀ ਪਿੰਡ 
ਰੁਹੇਲਾ ਸੀ । ਚੋਦੂ ਇਥੋ ਦਾ ਹੀ ਰਹਿਣ ਵਾਲਾ ਸੀ । ਸਿੱਖਾਂ ਵਲ 
ਤਰਕ ਹਾਕਮਾਂ ਦੀ' ਕੈਰੀ ਅੱਖ ਵੇਖ ਕੇ ਰੁਹੇਲੇ ਦੇ ਰਹਿਣ ਵਾਲ 
ਭਗਵਾਨ ਦਾਸ ਖੱਤ੍ਰੀ ਨੇ ਸਿੱਖਾਂ ਨਾਲ ਛੋੜਖ਼ਾਨ] ਸ਼ੁਰੂ ਕਰ ਦਿੱਤੀ । 
ਨੀਅਤ ਮਾੜੀ ਹੋਵੇ ਤਾਂ ਲੜਾਈ ਮੁੱਲ ਲੋੱ'ਦਿਆਂ ਚਿਰ ਨਹੀ” ਲੱਗਦਾ । 
ਲੜਾਈ ਸਹੇੜਦਾ ਭੀ ਉਹੀ ਹੈ ਜਿਸ ਨੂੰ ਆਪਣੀਆਂ ਬਾਹਾਂ ਉਤੇ ਮਾਣ 
ਹੋਵੇ । ਭਗਵਾਨ ਦਾਸ ਤੁਰਨੇ-ਸਿਰ ਆਦਮੀ ਸੀ । ਝਗੜਾ ਵਧਦਿਆਂ 
ਵਧਦਿਆਂ ਇਕ ਦਿਨ ਉਹ ਸਿੱਖਾਂ ਦੇ ਹੱਥੋਂ ਕਤਲ ਹੀ ਹੋ ਗਿਆ । 
ਸਿੱਖਾਂ ਨੇ ਉਸ ਨੂੰ ਬਿਆਸਾ ਵਿਚ ਸੁੱਟ ਦਿਤਾ । ਇਹ ਇਲਾਕਾ ਜਲੰਧਰ 

੬੦ 


੬ 


੭ 


ਦੇ ਫ਼ੌਜਦਾਰ ਦੇ ਅਧੀਨ ਸੀ । ਭਗਵਾਨ ਦਾਸ ਦਾ ਪੁੱਤਰ ਰੱਤਨ ਚੋਦ 
ਜਲੰਧਰ ਦੇ ਫ਼ੌਜਦਾਰ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਦੇ ਵਿਰੁਧ ਚਾੜ੍ਹ 
ਲਿਆਇਆ । ਉਹਨਾਂ ਨੇ ਆਪਣੇ ਥਾਂ ਇਹ ਮਿਥਿਆ ਸੀ ਕਿ 
ਸਤਿਗੁਰੂ ਜੀ ਦੇ ਨਾਲ ਥੋੜੇ ਜਿਹੇ ਸਿੱਖ ਹਨ, ਕਿਸੇ ਲੜਾਈ ਦਾ ਉਹਨਾਂ 
ਨੂੰ ਚਿੱਤ-ਚੇਤਾ ਨਹੀ“ ਹੈ, ਅਸੀ" ਅਚਨਚੇਤ ਪੈ ਕੇ ਮਾਰ ਲਵਾਂਗੇ, 
ਲਾਹੌਰ ਦਾਂ ਸੂਬੇਦਾਰ ਭੀ ਖ਼ੁਸ਼ ਹੋ ਜਾਏਗਾ । ਪਰ ਉਹਨਾਂ ਦੇ ਅੰਦਾਜ਼ੇ 
ਗ਼ਲਤ ਨਿਕਲੇ । ਸਿੱਖ ਜਾਨਾਂ ਤੋੜ ਕੇ ਲੜੇ । ਜਲੰਧਰ ਦਾ ਫ਼ੌਜਦਾਰ 
ਮਾਰਿਆ ਗਿਆ । ਉਹਨਾਂ ਸਮਿਆਂ ਵਿਚ ਲੜਾਈਆਂ ਸਰਦਾਰ ਦੇ 
ਸਿਰ ਉਤੇ ਹੀ ਹੋਇਆ ਕਰਦੀਆਂ ਸਨ । ਫ਼ੌਜਦਾਰ ਨੂੰ ਮਰਿਆ ਵੇਖ ਕੈ 
ਫ਼ੌਜ ਭੱਜ ਨਿਕਲੀ । ਸਤਿਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਨਹੀ” 
ਸੀ, ਨਾ ਹੀ ਉਹਨਾਂ ਕੋਈ ਦੇਸ ਮੱਲਣਾ ਸੀ । ਭੱਜੇ ਤੁਰਕਾਂ ਦਾ ਕੱਈ 
ਪਿੱਛਾ ਨਾ ਕੀਤਾ ਗਿਆ । ਇਹ ਘਟਨਾ ਸੈਨ ੧੬੩੦ ਦੀ ਹੈ -। 
ਪੈੱਦੇ ਖ਼ਾਂ ਇਸ ਜੰਗ ਵਿਚ ਸ਼ਾਮਲ ਨਹੀ“ ਸੀ । ਉਹ ਆਂਪਣੇ ਪਿੰਡ 
ਵੱਡੇ ਮੀਰ ਰਹਿੰਦਾ ਸੀ । ਸਤਿਗੁਰੂ ਜੀ ਨਾ ਕੋਈ ਜੈਗ ਗਿਣ-ਮਿਥ ਰਹੇ 
ਸਨ, ਨਾ ਹੀ ਉਨ੍ਹਾਂ ਨੇ ਪੈੱਦੇ ਖ਼ਾਂ ਨੂੰ ਕੋਈ ਸਨੇਹਾ ਭੇਜਿਆ । ਸਭ ਕੁਝ 
ਅਚਨਚੇਤ ਹੀ ਹੋਇਆ । ਜਿ ਸਤਿਗੁਰੂ ਜੀ ਕਰਝਾਰ- 
ਪੁਰ ਵਾਪਸ ਆ ਗਏ । ਰ੍ 


ਗਿ ਵੱਸਣਾਂ- 


ਗੁਰੂ ਨਾਨਕ ਦੇਵ ਸੱ ਕਰਤਾਰਪੁਰ ਰਹਿੰਦੇ ਹੋਏ ਇਕ ਰੀ 
ਪਹਾੜੀ ਇਲਾਕੇ ਵਿਚ ਵਿਚਰਦੇ ਹੋਏ ਉਸ ਥਾਂ ਤੋ" ਭੀ ਲੰਘੇ, ਜਿਥੇ 
ਹੁਣ ਕੀਰਤਪੁਰ ਵੱਸਦਾ ਹੈ । ਉਥੇ ਇਕ ਮੁਸਲਮਾਨ ਫ਼ਕੀਰ ਸਾਂਈ 


` ਬੁੱਢਣ ਸ਼ਾਹ ਰਹਿੰਦਾ ਸੀ । ਸਤਿਗੁਰੂ ਨਾਨਕ ਦੇਵ ਜੀ ਵਿਚ ਉਸ ਦੀ 


` ਜ਼ਰਧਾ ਬਣ ਗਈ । ਬੁੱਢਣ ਸ਼ਾਹ ਬੜੀ ਲੰਮੀ ਉਖ਼ਰ ਵਾਲਾ ਸੀ । ਗੁਰੂ 


ਹਰਿ ਗੋਬਿੰਦ ਸਾਹਿਬ ਦੇ ਸਮੇ ਤਕ ਜੀਉ”ਦਾ ਰਿਹਾ । ਸਤਿਗੁਰੂ ਜੀ ਨ 
੬੧ 


ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਉਸ ਪਾਸ ਭੇਜਿਆ 
ਅਤੇ ਨਗਰ ਵਸਾਣ ਦੀ ਆਗਿਆ ਕੀਤੀ । ਜਿਵੇਂ' ਖਡੂਰ ਸਾਹਿਬ ਤੋ 
ਸਿੱਖ-ਧਰਮ ਦਾ ਪਰਚਾਰ-ਕੇ'ਦਰ ਗੋਇੰਦਵਾਲ ਤਬਦੀਲ ,ਕੀਤਾ ਗਿਆ 
ਸੀ, ਤਿਵੇ” ਗੁਰੂ ਹਰਿ ਗੋਬਿੰਦ ਸਾਹਿਬ ਨੇ ਕੀਰਤਪੁਰ ਵਸਾਣ ਦੀ 
ਤਿਆਰੀ ਕੀਤੀ । ਬਾਬਾ ਸਿਰੀ ਚੋਦ ਜੀ ਨੇ ਅਜੇ ਸੱਜਰਾ ਹੀ ਬਾਬਾ 
ਗੁਰਦਿੱਤਾ ਜੀ ਨੂੰ 'ਉਦਾਸੀ' ਝਾਣਾ ਦਿੱਤਾ ਸੀ, ਉਸੇ ਵਿਚ ਇਹ_ ਸਾਈ” 
ਬੁੱਢਣ ਸ਼ਾਹ ਪਾਸ ਗਏ । ਸਾਈ' ਨੂੰ ਸਾਖਿਆਤ ਗੁਰੂ ਨਾਨਕ ਸਾਹਿਬ 
ਦਾ ਰੂਪ ਦਿੱਸੇ । ਗੁਰ-ਆਰਿਆ ਅਨੁਸਾਰ ਕੀਰਤਪੁਰ ਵਸਾਇਆ 
ਗਿਆ । ਇਹ ਜ਼ਿਕਰ ਸੈਨ ੧੬੩੦ ਦੇ ਅਖ਼ੀਰ ਦਾ ਹੈ । ਬਾਬਾ ਗੁਰਦਿੰਤਾ 
ਜੀ ਉਸ ਵੇਲੋਂ ੧੭ ਸਾਲਾਂ ਦੀ ਉਮਰ ਦੇ ਸਨ । 
ਨਾਨਕ-ਮਤੋ ਵਲ ਫੇਰਾ-- ਰੇ 
ਅਸੀ ਪਿਛੇ ਵੇਖ ਆਏ ਹਾਂ ਕਿ ਬਾਬਾ ਸਿਰੀ ਚੰਦ ਜੀ ਦੋ 
ਦੇਹਾਂਤ ਪਿਛੋ ਸਤਿਗੁਰੂ ਜੀ ਨੇ ਭਾਈ _ਅਲਮਸਤ,_ ਨੂੰ ਸਿੱਖ ਧਰਮ ਦਾ 
ਪਰਚਾਰ ਕਰਨ ਲਈ ਨਾਨਕ-ਮਤੇ ਭੇਜਿਆ ਸੀ । ਗੁਰੂ ਨਾਨਕ ਦੋਵ ਜੀ ਦੇ 
ਉਧਰ ਜਾਣ ਤੋ ਪਹਿਲਾਂ ਉਸ ਇਲਾਕੇ ਵਿਚ - ਜੋਗੀਆਂ ਦੀ ਬੜੀ 
ਮਾਣ-ਪ੍ਰਤਿਸ਼ਟਾ ਸੀ । ਪਰ ਜਿਉ” ਜਿਉ” ਲੌਕਾਂ ਨੂੰ ਸਿੱਖ ਧਰਮ ਦੀ 
ਸੂਝ ਹੁੰਦੀ ਗਈ, ਜੋਗੀਆਂ ਦੀ ਸੋਵਾ ਘਟਦੀ ਗਈ । ਇਹ ਕੁਦਰਤੀ 
ਗੱਲ ਸੀ ਕਿ ਜੌਗੀਆਂ ਨੂੰ ਚੇੜ੍ਹ ਆਵੇਂ । ਉਹਨਾਂ ਆਪੋ ਵਿਚ ਸਲਾਹ 


॥੧ 


ਮੌਲ ਕੇਂ ਭਾਈ ਅਲਮਸਤ ਨੂੰ ਨਾਨਕ-ਮਤੇ ਤੋ` ਕੱਢ ਦਿੱਤਾ । ਗੁਰੂ 
ਨਾਨਕ ਦੇਵ ਜੀ ਦੀ ਯਾਦਗਾਰ ਮਿਟਾਣ ਲਈ ਉਹਨਾਂ ਉਹ ਪਿੱਪਲ 
ਭੀ ਸਾੜ ਦਿੱਤਾ, ਜਿਸ ਦੇ ਹੇਠ ਸਤਿਗੁਰੂ ਜੀ. ਦੀ ਜੋਗੀਆਂ ਨਾਲ 
ਚਰਚਾ ਹੋਈ. ਸੀ । ਸਿੱਖਾਂ ਨੂੰ ਉਹ ਥਾਂ ਤੇ ਪਿੱਪਲ ਪਿਆਰੇ ਸਨ, 
ਜੋਗੀਆਂ ਨੂੰ ਇਹ ਗੱਲ 'ਸੁਖਾਂਦੀ ਨਹੀ” ਸੀ । ਗੁਰੂ ਨਾਨਕ ਦੇਵ ਜੀ 
ਦੇ ਪਰਚਾਰੇ ਖ਼ਿਆਲਾਂ ਨੂੰ ਲਕਾਂ ਦੇ ਦਿਲਾਂ ਵਿਚ ਮੁੜ ਸੁਰਜੀਤ ਕਰਨ 


੬੨ 


ਲਈ ਗਰ ਹਰਿ ਗੋਬਿੰਦ ਸਾਹਿਬ ਉਸ ਇਲਾਕੇ ਵਿਚ ਨਾਨਕ-ਮਤੇ 


ਗੁਰੂ 


੨੫ 


ਤਕ ਪਹੁੰਚੋ । ਜੋਗੀਆਂ ਦੀਆਂ ਆਸਾਂ ਉਤੇ ਪਾਣੀ ਫਿਰ.ਗਿਆ ।` 
ਭਾਈ ਅਲਮਸਤ ਫਿਰ ਉਸ ਚੁਗਿਰਦੇ ਵਿਚ ਗੁਰੂ ਨਾਨਕ ਦੇਵ ਜੀ ਦੇ 
ਮਤ ਦਾ ਪਰਚਾਰ ਕਰਨ ਲੱਗ ਪਏ । 


ਡਰੌਲੀ- 


ਨਾਨਕ-ਮਤੇ ਤੋ" ਚੱਲ ਕੈ ਸਿੱਖ ਧਰਮ ਦਾ ਸਨੇਹਾ ਦੇਦੇ ਗੁਰ 
ਹਰਿ ਗੋਬਿੰਦ ਸਾਹਿਬ ਡਰੋਲੀ ਆਏ । ਇਥੇ ਭੀ ਮਾਲਵੇ ਦੇ ਇਲਾਕੇ 
ਵਿਚ ਚੱਕਰ ਲਾਂਦੇ ਰਹੇ। ਭਾਈ ਸਾਧੂ ਦੇ ਪਿੰਡ. ਤੁਕਲਾਣੀ ਪਹ੍ੰਚੇ । - 
ਸਾਧੂ ਦਾ ਪੁੱਤਰ ਰੂਪਾ ਹੁਣ ਸੌਕ੍ਹਾਂ - ਸਤਾਰ੍ਹਾਂ ਸਾਲਾਂ ਦਾ ਗਭਰੂ ਹੋ 
ਚੁਕਿਆ ਸੀ। ਪਿਉ ਪੁੱਤਰ ਦੋਵੇ" ਬੜੇ ਸਿਦਕੀ ਸਿੱਖ ਸਨ । ਸਤਿਗੁਰੂ 
ਜੀ ਨੇ ਆਗਿਆ ਕੀਤੀ ਕਿ ਰੂਪੇ ਦੇ ਨਾਮ ਉਤੇ ਨਵਾਂ ਪਿੰਡ ਭਾਈ 
੩੯. ਰੂਪਾਂ ਵਸਾਇਆ. ਜਾਏ । ਮਾਲਵੇ ਵਿਚ ਸਿੱਖ-ਧਰਮ ਦੇ ਪਰਚਾਰ ਦਾ 
ਇਹ ਨਵਾਂ ਕੇਦਰ ਬਣਾਇਆ ਗਿਆ । ਇਹ ਜ਼ਿਕਰ ਸੈਨ ੧੬੩੧-੩੨ 
ਦਾ ਹੈ। 


ਤੁਰਕ ਹਾਕਮਾਂ ਦਾ ਧੱਕਾ, ਤੀਜੀ ਲੜਾਈ- 


ਇਹ ਕੁਦਰਤੀ ਨਿਯਮ ਚਲਿਅ` ਆ ਰਿਹਾ ਹੈਂ 'ਕਿ ਤਾਕਤ 

ਮਿਲਣ `ਤੇ ਕੋਈ ਵਿਰਲਾ ਬੈਦਾ ਹੱਕ-ਨਿਆਂ ਉਤੇ ਕਾਇਮ, ਰਹਿੰਦਾ 

ਹੈ । ਇਹੀ ਹਾਲ ਤੁਰਕ ਹਾਕਮਾਂ -ਦਾ ਹੈ ਗਿਆ । ਕਾਬਲ ਵੱਲ 

ਦਾ ਇਕ ਸਿੱਖ-ਮਸੈਦ ਸੰਗਤ ਸਮੌਤ .ਆਉ'ਦਾ ਹੋਇਆ ਉਸ ਇਲਾਕੇ 
ਤੋ ਗੁਰੂ ਹਰਿ ਗੋਬਿੰਦ ਸਾਹਿਬ ਵਾਸਤੇ ਦੋ ਵਧੀਆ ਘੋੜੇ ਲਿਆਇਆ । 

ਰਸਤੇ ਵਿਚ ਕਿਸੇ ਤੁਰਕ ਹਾਕਮ ਨੇ ਉਹ. ਘੜੇ ਬਦੋ- ਬਦੀ ਖੋਹ ਲਏ, 

- ਅਤੇ ਸ਼ਾਹੀ . ਤਬੇਲੇ ਵਿਚ ਲਾਹੌਰ _ਅਪੜਾ '.ਦਿਤੇ । ਗੁਰੂ ਸਾਹਿਬ 

` ਉਹਨੀ' ਦਿਨੀ” ਡਰੋਲੀ ਦੇ ਇਲਾਕੇ ਵਿੱਚ ਸਨ । ਸਿੱਖ ਦੌਰਸ਼ਨ ਲਈ 
੬੩ 


ਉਥੇ ਪਹੁੰਚੇ । ਮਸੈਦ ਨੇ ਤੁਰਕ ਹਾਕਮ ਦੇ ਉਸ ਧੱਕੇ ਦੀ ਪੁਕਾਰ 
ਸਤਿਗੁਰੂ ਜੀ ਦੇ ਪਾਸ ਕੀਤੀ । ਗ਼ੁਲਾਮ ਹਿੰਦੂ ਜਨਤਾ ਉਤੇ ਜ਼ਰ ਜਰੂ 
ਆਦਿਕ ਖੋਹਣ ਦੇ ਅਜਿਹੇ ਧੱਕੇ ਤਦੋਂ" ਆਮ ਹੋਇਆ ਕਰਦੇ ਸਨ । 
ਸਹਿਮੇ ਹੋਏ ਲੋਕ ਉਭਾਸਰਨ ਜੋਗੇ . ਨਹੀ" ਸਨ । ਪਰ ਸਿੱਖਾਂ ਦੀ 
ਕਾਇਆਂ ਕੁਝ ਪਲਟ ਚੁਕੀ ਸੀ । ਇਹ ਆਪਣੇ ਗੁਰੂ-ਪਾਤਿਸ਼ਾਹ 
ਖਾਸੋ“ ਦੋ ਗੱਲਾਂ ਸਿੱਖ ਚੁਕੇ ਸਨ=ਨਾ ਕਿਸੇ ਨੂੰ ਡਰਾਣਾ, ਅਤੇ ਨਾਂ 
ਕਿਸੇ ਤੋ“ ਡਰਨਾ । ਤੁਰਤਾਂ ਦੀ ਇਹ ਵਧੀਕੀ ਸਿੱਖਾਂ ਨੂੰ ਬਹੁਤ ਚੁੱਭੀ । 
ਸਤਿਗੁਰੂ ਜੀ ਦੇ ਜੋਧਿਆਂ ਵਿਚ ਭਾਈ ਬਿਧੀ ਚੰਦਾ ਇਕ ਉੱਘਾ 
ਸਿੱਖ ਸੀ। ਭਾਈ ਬਿਧੀ ਚੈਦ ਮਾਝੇ ਦਾ ਵਸਨੀਕ ਸੀ । ਪਹਿਲਾਂ ਇਹ 
ਇਕ ਤਕੜਾ ਧਾੜਵੀ ਸੀ, ਪਰ ਗੁਰੂ ਅਰਜਨ ਸਾਹਿਬ ਦੀ ਸੈਗਤ ਦੀ 
ਬਰਕਤ ਨਾਲ ਬਿਧੀ ਚੈਦ .ਬੜੇ ਸੁੱਚੇ ਜੀਵਨ ਵਾਲਾ ਬਣ ਗਿਆ । 
ਪਹਿਲੀਆਂ ਦੌਹਾਂ ਲੜਾਈਆਂ ਵਿਚ _ਭਾਈ ਬਿਧੀ _ਚੈਦ ਵੈਰੀਆਂ 
ਨੂੰ ਬੜੇਂ ਕਰਾਰੇ ਹੱਥ ਵਿਖਾਏ ਸਨ । ਭਾਈ ਬਿਧੀ ਚੋਦ ਗੁਰੂ ਦਰ ਤੇ 
ਆ ਕੇ ਪਰਾਇਆ ਹੱਕ ਖੋਹਣੌ“ ਹਟ ਚੁਕਾ ਸੀ । ਪਰ ਉਹ ਫਿਰ ਭੀ 
ਝੱਲ ਨਾ ਸਕਿਆ ਕਿ ਕੋਈ ਜਰਵਾਣਾ ਸ਼ਾਂਤ ਜੀਵਨ ਜੀਉ'ਦੇ ਬੋਦਿਆਂ 
ਉਤੋਂ ਵਧੀਕੀ ਕਰੇਂ, ਅਤੇ ਇਥੰ" ਤਕ ਵਧ ਨਿਕਲੇ ਕਿ ਸਤਿਗੁਰੂ 
ਵਾਸਤੇ ਆਏ ਘੋੜੇ ਬਦੌ-ਬਦੀ ਖੋਹ ਲਏ । ਅੰਤਰ-ਆਤਮੇ `ਗੁਰੂ-ਚਰਨਾਂ 
ਵਿਚ ਅਰਦਾਸ ਕਰ ਕੇ ਭਾਈ ਬਿਧੀ ਚੋਦ ਆਪਣੇ ਗੁਰੂ-ਪਾਤਿਸ਼ਾਹ 
ਦੇ ਘੰੜੇ ਮੋੜਨ ਲਈ ਲਾਹੌਰ ਨੂੰ ਚੱਲ ਪਿਆ । ਸਿੱਖ-ਇਤਿਹਾਸ 


ਕੈਕ= 


“ਭਾਈ ਬਿਧੀ ਚੋਦ ਜ਼ਿਲਾ ਲਾਹੌਰ ਦੇ ਪਿੰਡ ਸੁਰਸਿੰਘ ਦਾ ਵਸਨੀਕ 
ਸੀ, ਛੀਨੋ ਗੋਤ ਦਾ ਜੱਟ ! ਬੜਾ ਦਲੌਰ, ਬਲੀ ਤੇ ਕੱਦਢਾਵਰ ਜੁਆਨ ਸੀ । 
ਇਸ ਦੇ ਨਾਨਕੇ ਸਰਹਾਲੀ ਜ਼ਿਲਾ ਅੰਮ੍ਰਿਤਸਰ ਵਿਚ ਸਨ । ਚੋਰ ਧਾੜਵੀਆਂ 
ਦੀ ਸੰਗਤ ਤੋ ਇਸ ਨੂੰ ਚੋਰੀ ਡਾਕੇ ਦੀ ਬਾਣ ਪੈ ਗਈ ਸੀ । ਪਰ ਸਤਿਗੁਰੂ ਦੇ 
ਗੁਰਮੁਖ ਸਿੱਖ ਭਾਈ ਅਦਲੀ ਜੀ ਦੀ ਸੰਗਤ ਨੇ ਇਸ ਦਾ ਜੀਵਨ ਬਦਲਾ 
ਦਿੱਤਾ । ਪਿਛਲੇ ਕੁਕਰਮਾਂ ਦਾ ਪਛਤਾਵਾ ਕਰ ਕੇ ਭਾਈ ਬਿਧੀ ਚੋਦ ਗ੍ਰੂ 

_ ਅਰਜਨ ਸਾਹਿਬ ਦਾ ਸਿੱਖ ਬਣਿਆ । ਨ 


੬੪ 


ਇਤ 


ਲਿਖਦਾ ਹੈ ਕਿ ਲਾਹੌਰ ਪਹ੍ੰਚ ਕੇ ਭਾਈ ਬਿਧੀ ਚੰਦ ਨੇ ਪਹਿਲਾਂ 
ਘੜਿਆਂ ਦੀ ਸਾਰੀ ਸੂਹ ਕੱਢੀ, ਫਿਰ ਘਾਹੀ ਬਣ ਕੇ ਘਾਹ ਲਿਆ 
ਲਿਆ ਕੇ ਸ਼ਾਹੀ ਤਬੇਲੇ ਤਕ ਰਸੂਖ ਹਾਸਲ ਕੀਤਾ । ਉਹਨਾਂ ਦੇ 
ਘੋੜਿਆਂ ਦੀ ਸੇਵਾ ਕਰਨ ਉਤੇ ਨੌਕਰ ਰਹਿ ਪਿਆ । ਆਪਣੇ ਮਿੱਠੇ 
ਅਤੇ ਸੇਵਾ ਵਾਲੇ ਸੁਭਾਵ ਨਾਲ ਕਿਲ੍ਹੇ ਦੇ ਸਾਰੇ ਮੁਲਾਜ਼ਮ ਉਸ ਨੇ 
ਆਪਣੇ ਹਮਦਰਦ ਮਿਤਰ ਬਣਾ ਲਏ । ਆਖ਼ਰ ਇਕ ਰਾਤ ਇਕ 
ਘੌੜੇ ਨੂੰ ਅੱਡੀ ਲਾ ਕੇ ਕਿਲ੍ਹੋ ਦੀ ਕੌਧ ਟੱਪਾ ਲਈ । ਰਾਵੀ ਦਰਿਆ 
ਕਿਲ੍ਹੇ ਦੇ ਨਾਲੋ“ ਦੀ ਵਗਦਾ ਸੀ । ਸ਼ਾਹੀ ਮਹੱਲਾਂ ਦੇ ਐਨ ਸਾਹਮਣੇ- 
ਵਾਰ ਸ਼ਾਹੀ ਤਬੇਲਾ ਸੀ । ਬਾਹਰਲੇ ਪਾਸਿਓ” ਤਾਂ ਕੌਧ ਬਹੁਤ ਉੱਚੀ 
ਹੈ, ਪਰ ਅੰਦਰਲੇ ਪਾਸਿਓ”" ਛਾਲ ਮਾਰ ਕੇ ਹੀ ਕੌਧਟੱਪੀ ਜਾ ਸਕਦੀ 
ਹੈ, ਸ਼ਾਹੀ ਮਹੱਲ ਦੇ ਕੋਲੋ" ਉਵ ਭੀ ਫ਼ਸੀਲ ਦਾ ਬਨੇਰਾ ਬਹੁਤ ਛੋਟਾ 
ਹੈ । ਘੜਾ ਉਸ ਛੋਟੇ ਬਨੇਰੇ ਤੋਂ ਛਾਲ ਮਾਰ ਕੇ ਹੇਠਾਂ ਵਗਦੇ ਰਾਵੀ ਦੇ 
ਡੂੰਘੇ ਪਾਣੀਆਂ ਵਿਚ ਜਾ ਤਰਿਆ। 


ਘੋੜਾ ਡਰੈਲੀ ਪਹੁੰਚਾਇਆ ਗਿਆ । ਇਧਰ ਕਿਲ੍ਹੋ ਦੇ ਦਰੋਗੇ 
ਨੂੰ ਪਿੱਸੂ ਪਏ, ਅੰਦਰੋ ਅੰਦਰ ਭਾਲ ਸ਼ੁਰੂ ਕੀਤੀ ਗਈ । ਦੂਜਾ ਘੋੜਾ 
ਲਿਆਉਣ ਲਈ ਭਾਈ ਬਿਧੀ ਚੌਦ ਫਿਰ ਚਲ ਪਿਆ। ਲਾਹੌਰ ਸ਼ਹਿਰ 
ਤੋਂ ਕਿਲ੍ਹੇ ਦੀ ਹਰ ਗੁੱਠ ਨੁੱਕਰ ਉਹ ਅੱਗੇ ਹੀ ਜਾਣਦਾ ਸੀ । ਸਿੱਖ 
ਇਤਿਹਾਸ ਲਿਖਦਾ ਹੈ ਕਿ ਇਸ ਵਾਰੀ ਭਾਈ ਬਿਧੀ ਚੈਦ ਨੇ ਜੋਤਸ਼ੀ 
ਦਾ ਰੂਪ ਬਣਾਇਆ, ਅਤੇ ਆਪਣੀ ਅਕਲ ਦੋ ਬਲ ਨਾਲ ਫਿਰ ਕਿਲ 
ਤਕ ਜ਼ਸਾਈ ਹਾਸਲ ਕਰ ਲਈ । ਦੂਜਾ ਘੋੜਾ ਭੀ ਲੈ ਨਿਕਲਿਆ । 
ਪਰ ਔਤਕੀ` ਵੱਜ-ਵਜਾ ਕੇ ਦਰੋਗੇ ਨੂੰ ਦੱਸ ਭੀ ਆਇਆ ਕਿ ਦੋਵੇ' ਘੋੜੇ 
ਗੁਰੂ ਹਰਿ ਗੋਬਿੰਦ ਸਾਹਿਬ ਦੇ ਸਨ, ਪੰਹਿਲਾ ਉਥੇ ਪਹੁੰਚ ਚੁਕਿਆ ਹੈ, 
ਇਹ ਦੂਜਾ ਭੀ ਉਹਨਾਂ ਪਾਸ ਹੀ ਜਾ ਰਿਹਾ ਹੈ । 


ਢਾਡੀ ਸਿੱਖ ਦੀਵਾਨਾਂ ਵਿਚ ਘੋੜਿਆਂ ਦਾ ਇਹ ਪ੍ਰਸੈਗ ਬੜੇ 
ਹੁਲਾਸ ਵਿਚ ਆ ਕੇ ਸੁਣਾਇਆ ਕਰਦੇ ਹਨ । 
੬ 


_ ਲਾਹੌਰ ਦੇ ਹੀ ਸੂਬੇਦਾਰ ਨੇ ਪਹਿਲਾਂ _ਇਕ ਬਾਜ ਤੋ 
ਹੁਮਾ-ਤੁਮਾ ਕੀਤੀ ਸੀ, ਅਤੇ ਬੇ-ਫ਼ਿਕਰ ਵੱਸਦੇ ਅੰਮ੍ਰਿਤਸਰ-ਨਿਵਾਸੀਆਂ 
ਉਤੇ ਅਚਨਚੇਤ ਕਟਕ ਭੇਜ ਦਿੱਤਾ ਸੀ । ਡਰੋਲੀ ਦਾ ਇਲਾਕਾ ਭੀ 
ਲਾਹੌਰ ਦੇ ਸੂਬੇ ਵਿਚ ਸੀ । ਸੂਬੇਦਾਰ ਨੂੰ ਪਹਿਲੀ ਹਾਰ ਨੇ ਫਿਰ ਚੌਭ 
ਲਾਈ । ਲਲਾਂਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਫ਼ੌਜ ਭੇਜ 
ਦਿਤੀਓ ਸੁ । ਸਿੱਖ ਤੁਰਕਾਂ ਦੇ ਸਹਿਮ ਵਾਲੀ ਛੱਟ ਲਾਹ ਚੁਕੇ ਹੋਏ 
ਸਨ । ਨਥਾਣੇ ਤੋਂ ਮੈਹਰਾਜ ਦੇ ਲੌੜੋਂ ਦੀ ਖੁੱਲ੍ਹੀ ਜੂਹ ਵਿਚ ਦੌਹਾਂ ਦਲਾਂ 
ਦਾ ਟਾਕਰਾ ਹੋਇਆ । ਇਹ ਜੌਗ ਪਹਿਲੋਂ ਦੋਹਾਂ ਨਾਲੋਂ“ ਵਧੀਕ 
ਕਰਾਰਾ ਸੀ । ਬਾਰ੍ਹਾਂ ਸੋ ਦੇ ਕਰੀਬ ਸਿੱਖ ਜੋਧੇ ਸ਼ਹੀਦ ਹੋਏ ਸਨ । 
ਤੁਰਕ ਸੈਨਾ ਦੇ ਏਦੰ ਵਧੀਕ ਆਹੂ ਲੱਥੇ । ਦੌਵੇ' ਤੁਰਕ-ਸਰਦਾਰ 
ਜੰਗ ਵਿਚ ਮਾਰੇ ਗਏ, ਅਤੇ ਸਰਦਾਰ-ਹੀਨ ਫ਼ੌਜ ਨੂੰ ਭਾਂਜ ਹੋਈ । 
ਸਤਿਗੁਰੂ ਜੀ ਨੇ ਜੁੱਧ-ਅਸਥਾਨ ਤੇ _ਇਕ ਸਰੋਵਰ 'ਗੁਰੂ ਸਰ' 
ਤਿਆਰ ਕਰਵਾਇਆ, ਜੌ ਉਸ ਜਿੱਤ ਦੀ ਯਾਦ ਚੇਤੇ ਕਰਾਂਦਾ ਹੈ । ਇਹ 
ਲੜਾਈ ਸੈਨ ੧੬੩੨ ਵਿਚ ਹੋਈ ਸੀ । 'ਗੁਰੂ ਸਰ” ਪਿੰਡ ਮੋਹਰਾਜ ਤੋ" 
ਦੌ ਮੀਲ ਦੱਖਣ ਪਾਸੇ ਹੇ । ਮੋਹਰਾਜ ਰੇਲਵੇ ਸਟੇਸ਼ਨ ਰਾਮਪੁਰਾ ਫੂਲ ` ਤੋਂ 
ਚਾਰ ਮੀਲ ਉਤਰ-ਪੱਛਮ ਵਲ ਹੈ । 


੬੬ 


ਇੰ 


ਨੰਵਾਂ ਕਾਂਡ 

ਕਰਤਾਰਪੁਰ ਆਉਣਾ- 

ਸਾਨੂੰ ਇਹ ਗੱਲ ਭੁੱਲਣੀ ਨਹੀ ਚਾਹੀਦੀ ਕਿ ਗ੍ੇਰੂ ਨਾਨਕ 
ਸਾਹਿਬ ਨੇ ਨੀਵੀਆਂ ਜਾਤੀਆਂ ਦੇ ਬੈਦਿਆਂ ਦੇ ਦਿਲਾਂ ਵਿਚ ਮਨੁੱਖਤਾ 
ਦਾ ਅਹਿਸਾਸ ਪੈਦਾ ਕਰਨਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ 
ਬਣਾਇਆ ਹੋਇਆ ਸੀ । ਉਹਨਾਂ ਦੇ ਜਾ-ਨਸ਼ੀਨ ਗੁਰੂ ਭੀਂ ਉਹਨਾਂ 
ਹੀ ਪੂਰਨਿਆਂ ਉਤੇ ਤੁਰਦੇ ਆ ਰਹੇ ਸਨ । ਜਿਉ” ਜਿਉ” ਸ਼ੂਦਰ ਅਤੇ 
ਗ਼ਰੀਬ ਲੌਕਾਂ ਵਿਚ ਜਿੰਦ ਪੈ ਰਹੀ ਸੀ, ਸੁਤੇ ਹੀ ਜਾਤ-ਅਭਿਮਾਨੀਆਂ 
ਅਤੇ ਧੱਕੇਖੌਰ ਹਾਕਮਾਂ ਨਾਲ ਗੁਰੂ-ਘਰ ਦੀ ਟੱਕਰ ਬਣਦੀ ਜਾ ਰਜ਼ੀ 
ਸੀ । ਗੁਰੂ-ਪਾਤਿਸ਼ਾਹ ਨਿਰਵੈਰ ਸੀ, ਪਰ ਆਪਣੇ ਨਿਸ਼ਾਨੇ ਉਤੇ 
ਅਡੌਲ ਟਿਕਿਆ' ਹੋਇਆ ਸੀ । ਤੀਜੀ ਲੜਾਈ ਤੋਂ ਪਿਛੋ" ਗੁਰੁ 
ਹਰਿ ਗੋਬਿੰਦ ਸਾਹਿਬ ਪਹਿਲੇ ਵਾਂਗ ਹੀ ਮਾਲਵੇ ਦੇ ਪਿੰਡਾਂ ਵਿਚ 
ਸਿੱਖ ਧਰਮ ਦਾ ਪਰਚਾਰ ਕਰਦੇ ਰਹੇ । ਨਵਾਂ ਵਸਾਇਆ ਪਿੰਡ ਭਾਈ 
ਰੂਪਾ ਚੋਗਾ ਉੱਘਾ ਪਰਚਾਰ਼-ਕੇਦਰ ਬਣ ਗਿਆ। _ 

ਮਾਲਵੇ ਵਿਚੋ ਫਿਰ ਵਾਪਸ ਦੁਆਬੇ ਦੇ ਪਿੰਡਾਂ ਵਿਚੋਂ ਦੀ 
ਸਹਿਜੇ ਸਹਿਜੇ ਲੰਘ ਕੇ ਸਤਿਗੁਰੂ ਜੀ ਕਰਤਾਰਪੁਰ ਆ ਗਏਂ । ਪੈਦੇ 
ਖ਼ਾਂ ਨੇ ਭੀ ਆਪਣੇ ਪਿੰਡ ਤੌ ਸਤਿਗੁਰੂ ਜੀਂ ਦਾ ਦਰਸ਼ਨ ਕਰਨ ਲਈ 
ਕਰਤਾਰਪੁਰ ਆਉਣਾ ਸ਼ੁਰੂ ਕੁਰ ਦਿਤਾ । ਤੀਜੀ ਲੜਾਈ ਵਿਚ ਭੀ ਪੇਦੇ 
ਖ਼ਾਂ ਨੂੰ ਸੱਦਿਆ ਨਹੀ" ਸੀ ਗਿਆਂ । 


ਪੋ'ਦੇ ਖ਼ਾਂ ਦੀ ਬੇ-ਵਫ਼ਾਈ ਅਤੇ ਚੌਥੀ ਰੀਤ 


; - ਤੀਜੀ ਲੱੜਾਂਈ ਦਾ ਹਾਲ ਸੁਣ ਸੁਣ ਕੇ ਸਿੱਖ ਦੂਰੋ' ਦੂਰੋ” ਗੁਰੂ 
ਹਰਿ ਗਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਣ ਲੱਗ ਪਏ । ਸ਼ਸਤ ਅਤੇ 
ਦੀ ੬੭ 


ਘੋੜੇ ਤਾਂ ਚਿਰ ਤੌ" ਹੀ ਭੇਟਾ ਲਿਆਉਂਦੇ ਸਨ _। ਇਕ ਸਿੱਖ ਇਕ 
ਵਧੀਆ ਘੋੜਾ, ਫ਼ੌਜੀ ਬਰਦੀ ਅਤੇ ਇਕ ਬਾਜ ਲੈ ਕੇ ਹਾਜ਼ਰ ਹੋਇਆ । 
ਉਸ ਦਿਨ ਪੈਂਦੇ ਖ਼ਾਂ ਭੀ ਦੀਵਾਨ ਵਿਚ ਬੈਠਾ ਹੋਇਆ ਸੀ। ਸਤਿਗੁਰੂ 
ਜੀ ਨੇ ਘੋੜਾ ਅਤੇਂ ਬਰਦੀ ਪੈਦੇ ਖ਼ਾਂ ਨੰ ਦੇ ਦਿੱਤੇ, ਅਤੇ ਬਚਨ ਕੀਤਾ 
ਕਿ ਜਦੋਂ ਭੀ ਸਾਡੇ ਪਾਸ ਆਵੇ', _ ਇਹ ਬਰਦੀ ਪਾ ਕੋ ਇਸੇ ਘੜੇ 
ਉਤੇ ਆਇਆ ਕਰ । ਬਾਜ਼ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੋ ਨੇ। 
ਕੁਝ ਸਮਾ ਲੰਘ ਗਿਆ। ਪੈਦੇ ਖ਼ਾਂ ਇਸ ਹੁਕਮ ਦੀ ਪਾਲਣਾ ਕਰਦਾ 
ਰਿਹਾ । ਆਪਣੀ ਬੀਰਤਾ ਬਾਰੇ ਉਸ ਦੇ ਅਹੈਕਾਰ-ਭਰੇ _ਰਵੱਟੀਏ 
ਵਿਚ ਅਜੇ ਭੀ ਬਹੁਤਾ ਫ਼ਰਕ ਨਾ ਪਿਆ । 


ਪੈਦੇ ਖ਼ਾਂ ਦੀ ਲੜਕੀ ਵਿਆਹੁਣ ਜੋਗ ਹੋ ਚੁਕੀ ਸੀ। ਉਸ ਦੀ 
ਸ਼ਾਦੀ ਕੀਤੀਓਸੁ । ਸਿੱਖਇਤਿਹਾਸ ਲਿਖਦਾ ਹੈ ਕਿ ਜਵਾਈ ਨੂੰ ਉਹ 
ਘੜਾ ਤੋ ਬਰਦੀ ਬਹੁਤ ਪਸੰਦ ਆਏ । ਇਕ ਦਿਨ ਉਸ ਨੇ ਮੂੰਹੋ” 
ਮੰਗ ਹੀ ਲਏ । ਪੈਦੇ ਖ਼ਾਂ ਨੇ ਇਨਕਾਰ ਕੀਤਾ । ਜਵਾਈ ਨੇ ਕੁਝ 
ਡੂੰਮ-ਡਰਾਵੇ ਦਿਤੇ । ਸੱਸ ਭੀ ਜਵਾਈ ਦੇ ਪੱਖ ਦੀ ਹੋ ਗਈ । ਆਖ਼ਰ 
ਉਹ ਘੋੜਾ ਅਤੇ ਬਰਦੀ ਲੈਣ ਵਿਚ ਕਾਮਯਾਬ ਹੋ ਗਿਆ । ਇਸ 
ਤਰ੍ਹਾਂ ਘੜਾ ਅਤੇ ਬਰਦੀ ਖੁਸ ਜਾਣ ਤੇ ਪੈਂਦੇ ਖ਼ਾਂ ਗੁਰੂ-ਦਰ ਤੇ ਹਾਜ਼ਰ 
ਹੋਣ ਜੋਗਾ ਨਾ ਰਿਹਾ । ਉਸ ਦਾ ਜਵਾਈ ਖੁੱਲ੍ਮ ਖੁੱਲ੍ਹਾ ਉਹੀ ਬਰਦੀ 
ਪਾ ਕੇ, ਉਸੇ ਘੋੜੇ ਉਤੇ ਸਵਾਰ ਹੋ ਕੇ ਸ਼ਿਕਾਰ ਖੋਡਣ ਜਾਣ ਲੱਗ 
ਪਿਆ । ਸਿੱਖ-ਇੰਤਿਹਾਸ ਲਿਖਦਾ ਹੈ ਕਿ ਇਕ ਦਿਨ ਉਹ ਬਾਬਾ 
ਗੁਰਦਿਤਾ ਜੀ ਵਾਲਾ ਬਾਜ਼ ਭੀ ਖੋਹ ਲਿਆਇਆ । ਉਹ ਭੀ ਕਿਤੇ 
ਉਸੇ ਪਾਸੇ ਸ਼ਿਕਾਰ ਨੂੰ ਗਏ ਹੋਏ ਸਨ । ਸਿੱਖਾਂ ਨੇ ਸਤਿਗੁਰੂ ਜੀ ਪਾਸ 
ਸ਼ਿਕਾਇਤ ਕੀਤੀ । ਮੈ'ਢੇ ਖ਼ਾਂ ਨੂੰ ਹਾਜ਼ਰ ਹੋਣ ਲਈ ਸਨੇਹਾ ਭੇਜਿਆ 
ਗਿਆ । ਬਰਦੀ ਤੇ ਘੋੜਾ ਤਾਂ ਉਹ ਜਵਾਈ ਨੂੰ ਦੇ ਚੁਕਿਆ ਸੀ । 
ਨੀਵੀ” ਪਾਈ ਆ ਹਾਜ਼ਰ ਹੋਇਆ । ਜੋ ਸਭ ਕੁਝ ਸਾਫ਼ ਮੰਨ ਲੇ ਦਾ, 
ਤਾਂ ਗੁਰੂ ਘਰ ਸਦਾ ਬਖ਼ਸ਼ਿੰਦ ਹੈ । ਪਰ ਪੈਂਦੇ ਖ਼ਾਂ ਮੂਰਖ-ਪੁਣੇ ਵਿਚ 


੬੮ 


੮4 


੮ 


ਆ ਕੇ ਬਾਜ਼ ਵਲੋ ਮੁੱਕਰ ਰਿਆ, ਤੇ ਬਬਰਦੀ ਘੋੜੋਂ ਵਲੋ" ਟਾਲ-ਮਟੋਲੋ 
ਕਰਨ ਲੱਗਾ । ਜਦੋਂ ਅਸਲ ਭੇਤ ਖੁਲ੍ਹਿਆ, ਤਾਂ ਸ਼ਰਮ-ਹਯਾ ਲਾਹ 
ਦਿੱਤੀਓਸੁ । ਆਪਣੀ ਬੀਰਤਾ .ਦਾ ਮਾਣ ਤਾਂ ਉਸ ਨੂੰ ਪਹਿਲ” ਹੀ 
ਸੀ । ਖਰ੍ਹਵੇ ਬੋਲਾਂ ਉਤੇ ਉਤਰ ਆਇਆ । ਜਾਂਦੀ ਵਾਰੀ ਵੇਗਾਰ ਕੇ 
ਗਿਆ ਕਿ ਮੌਰੀ ਨਿਰਾਦਰੀ ਕੀਤੀ ਗਈ ਹੈ, ਮੈ" ਇਸ ਦਾ ਬਦਲਾ 
ਲਵਾਂਗਾ। 


ਲੂਣ-ਹਰਾਮੀ ਪੈਦੇ ਖ਼ਾਂ ਜਲੰਧਰ ਦੇ ਫ਼ੌਜਦਾਰ ਪਾਸ ਗਿਆ। 
ਉਸ ਨੂੰ ਆਪਣੇ ਨਾਲ ਗੰਢ ਕੇ ਲਾਹੌਰ ਦੋ ਸੂਬੇਦਾਰ ਪਾਸ ਜਾ 
ਪਹੁੰਚਿਆ । ਉਸ ਨੂੰ ਯਕੀਨ ਦਿਵਾਇਓਸੁ ਕਿ ਗੁਰੂ ਦੇ ਕੌਲ ਕੋਈ 
ਤਿਆਰ-ਬਰ-ਤਿਆਰ ਫ਼ੌਜ ਨਹੀ” ਹੈ। ਲਾਹੌਰ ਦੇ ਸੂਬੇਦਾਰ ਨੇ ਕਾਲੇ 
ਖ਼ਾਂ ਦੀ ਕਮਾਨ ਹੇਠ ਫ਼ੌਜ ਤੌਰ ਦਿੱਤੀ । ਇਹ ਕਾਲੇ ਖ਼ਾਂ ਉਸ ਮੁਖ਼ਲਿਸ 
ਖ਼ਾਂ ਦਾ ਭਰਾ ਸੀ ਜੋ ਅੰਮ੍ਰਿਤਸਰ ਲੌਹਗੜ੍ਹ ਵਾਲੀ ਲੜਾਈ ਵਿਚ 
ਮਾਰਿਆ ਗਿਆ ਸੀ । ਜਲੰਧਰ ਦਾ ਫ਼ੌਜਦਾਰ ਭੀ ਨਾਲ ਹੋ ਪਿਆ । 
ਪੈਂਦੇ ਖ਼ਾਂ ਨੂੰ ਮਾਣ ਸੀ ਕਿ ਅਸੀ” ਜ਼ਰੂਰ ਜਿਤਾਂਗੇ । ਜਲੰਧਰ ਅਤੇ 
ਲਾਹੌਰ ਦੀ ਤੁਰਕ ਸੈਨਾ ਨੇ ਕਰਤਾਰਪੁਰ ਨੂੰ ਚੁਫੇਰਿਓ” 'ਘੇਰ ਲਿਆ । 

ਪਰ ਦੌਹਾਂ ਦਲਾਂ _ਦੇ ਹੌਸਲੋ-ਮਰਦਾਨਗੀ _ਵਿਚ _ਜ਼ਿਮੀ 
ਅਸਮਾਨ ਦਾ ਫ਼ਰਕ ਸੀ । ਤੁਰਕ ਸੈਨਾ ਤਨਖ਼ਾਹ ਦੀ' ਖ਼ਾਤਰ ਲੜਨ 
ਆਈ ਸੀ, ਹੁਣ ਉਹਨਾਂ ਨੂੰ ਸ਼ਹਿਰ ਲੁੱਟਣ ਦਾ ਲਾਲਚ ਭੀ ਸੀ । ਗੁਰੂ 
ਕੇ ਸਿਪਾਹੀ ਉਹ ਸਨ ਜਿਨ੍ਹਾਂ ਨੂੰ ਧੌਣ ਉੱਚੀ ਕਰ ਕੇ ਤੁਰਨਾ ਗੁਰੂ 
ਨਾਨਕ ਪਾਤਿਸ਼ਾਹ ਦੇ ਘਰ ਤ" ਨਸੀਬ ਹੋਇਆ ਸੀ । ਉਹਨਾਂ ਦਾ 
ਲੂੰ ਲੂੰ ਮਨੁੱਖਤਾ-ਦਾਤੇ ਸਤਿਗੁਰੂ ਤੱ“ ਕੁਰਬਾਨ ਹੋ ਰਿਹਾ ਸੀ।ਸੋ ਨਾ 
ਉਹ ਇਹ ਸਹਾਰ ਸਕਦੇ ਸਨ ਕਿ ਸਦੀਆਂ ਪਿਛੋ” ਮਿਲੀ ਸੁਤਤਰ 
ਮਨੁੱਖਤਾ ਫਿਰ ਖੁੱਸ ਜਾਏ, ਅਤੇ ਨਾ ਹੀ ਉਹ ਇਹ ਖ਼ਿਆਲ ਭੀ ਸਹਿ 
ਸਕਦੇ ਸਨ ਕਿ ਉਹਨਾਂ ਦੇ ਜਿੰਦ-ਦਾਤੇ ਦਾ ਵਾਲ ਭੀ ਵਿੰਗਾ ਹੋਵੇ । 
ਸਿੱਖ ਜਾਨਾਂ ਤੋੜ ਕੇ ਲੜੇ । ਭਾਈ ਬਿਧੀ ਚੈਦ ਅਤੇ ਉਹਨਾਂ ਵਰਗੇ 


ਇੰ. 
੬੧੬ 


ਹੋਰ ਮਨ-ਚਲੇ ਸਿੱਖ ਜੋਧੇ ਉਹਨਾਂ ਦੀ ਅਗਵਾਈ ਕਰਦੇ ਸਨ । (ਗੁਰੂ 
ਤੇਗ ਬਹਾਦਰ ਸਾਹਿਬ ਵੀ ਸ਼ਾਮਲ ਸਨ, ਭਾਵੇ“ ਉਹਨਾਂ ਦੀ ਉਮਰ 
ਅਜੇ ਤਰ੍ਹਾਂ ਚੋਦਾਂ ਸਾਲਾਂ ਦੀਹੀ ਸੀ। ੮੫ 
ਆਪਣੇ ਮਾਲਕ ਮੇਹਰਬਾਨ ਦੇ ਸਾਰੇ ਉਪਕਾਰ ਵਿਸਾਰ ਕੇ 
ਲੂਣ-ਹਰਾਮੀ ਪੈਂਦੇ ਖ਼ਾਂ ਨੇ ਲਲਕਾਰ ਕੇ ਗੁਰੂ ਹਰਿ ਗੋਬਿੰਦ ਸਾਹਿਬ 
ਉਤੇ ਵਾਰ ਕੀਤੇ, ਪਰ ਸਭੇ ਨਕਾਰੇ ਗਏ । ਸਤਿਗੁਰੂ ਜੀ ਦੇ ਪਹਿਲੇ 
ਹੀ ਵਾਰ ਨਾਲ ਜ਼ਖ਼ਮੀ ਹੋ ਕੇ ਪੈਂਦੇ ਖ਼ਾਂ ਘੜੇ ਤੋਂ ਡਿੱਗ ਪਿਆ । ਜ਼ਖ਼ਮ 
ਕਾਰੀ ਲੱਗਾ । ਸਤਿਗੁਰੂ ਜੀ ਘੜੇ ਤੋ“ ਉਤਰ ਕੇ ਉਸ ਦੇ ਕੋਲ ਆਏ । 
ਆਪਣੀ ਹੱਥੀ" ਪਾਲੇ ਹੋਏ ਦਾ ਆਪਣੀ ਹੀ ਹੱਥੀ“ ਅੰਤ ਵੇਖ ਕੇ ਦਿਲ 
ਦੁੱਵ ਗਇਓ ਨੇ । ਉਸ ਨੂੰ ਹਿਦਾਇਤ ਕੀਤੀਓ ਨੇ ਕਿ ਅਖ਼ੀਰਲੇਂ ਵੇਲੇ 
ਖ਼ੁਦਾ ਨੂੰ ਯਾਦ ਕਰ ਲੈ । ਪੈਦੇ ਖ਼ਾਂ ਦਾ ਮਾਣ ਟੁੱਟ ਗਿਆ। ਆਤਮਕ 


ਜਾਂਗ ਆਂ ਗਈਓ ਸੁ । ਕਹਿਣ ਲੱਗਾ-ਪਾਤਿਸ਼ਾਹ ! ਤੂੰ ਹੀ ਮੇਰਾ 
ਖ਼ੁਦਾ ਹੈ', ਮੇਰੀਆਂ ਕੁਲਾਂ ਬਖ਼ਸ਼ ਲੈ । ਸਤਿਗੁਰੂ ਜੀ ਨੇ ਆਪਣੀ ਢਾਲ 
ਨਾਲ ਉਸ ਨੂੰ ਛਾਂ ਕੀਤੀ, ਅਤੇ ਉਸ ਦੀ ਵਿਛੱੜਦੀ ਰੂਹ ਵਾਸਤੇ 
ਪ੍ਰਭੂ-ਚਰਨਾਂ ਵਿਚ ਅਰਦਾਸ ਕੀਤੀ । ਰ੍ 

ਲਾਹੌਰੀ ਸੈਨਾ ਦਾ ਸਰਦਾਰ ਕਾਲੇ ਖ਼ਾਂ ਭੀ ਸਵਰਨ ਜੀ ਦੇ 
ਹੱਥੋਂ” ਮਾਰਿਆ ਗਿਆ ਅਤੋਂ ਫ਼ੌਜ ਨੱਠ ਗਈ । ਇਹ ਲੜਾਈ ਸੈਨ ੧੬੩੪ 


ਵਿਚ ਹੱਈ` ਸੀ । 


)4% 


ਤਾ 


੭6 


ਦੱਸਵਾਂ ਕਾਂਤ 
ਕੀਰਤਪੁਰ ਜਾਣਾ- 


ਸੰਨ ੧੫੩੯ ਤੋਂ” ਲੈ ਕੇ ਹੁਣ ਤਕ ਪਰਚਾਰ ਕਰਨ ਨਾਲ 
ਮਾਝੇ ਵਿਚ ਸਿੱਖ ਧਰਮ ਦੀਆਂ ਜੜ੍ਹਾਂ ਪੱਕੀਆਂ ਲੱਗ ਚੁਕੀਆਂ ਸਨ । 
ਸਦੀਆਂ ਦੇ ਦਬੇ ਹੋਏ ਲੋਕਾਂ ਨੇ ਬ੍ਰਾਹਮਣ ਦੇ ਕਰਮ-ਕਾਂਡ _ਅਤੇ 
ਵਰਨ-ਵੌਡ ਦਾ ਜੂਲਾ ਪੂਰੇ ਤੌਰ `ਤੇ ਆਪਣੇ ਮੌਢਿਆਂ ਤੇ ਲਾਹ ਦਿੱਤਾ । 
ਸਤਿਗੁਰੂ ਦੀ ਅਗਵਾਈ ਵਿਚ ਤੁਰਕ ਹਾਕਮਾਂ ਵਾਲਾ ਸਹਿਮ ਭੀ ਮਝੋਲਾਂ 
ਨੇ ਪਰੇ ਸੁਟ ਮਾਰਿਆ । ਸਖੀ ਸਰਵਰ ਅਤੇ ਸ਼ੇਖ ਫ਼ੱਤੇ ਆਦਿਕ ਦੀਆਂ 
ਮੰਨਤਾਂ ਤੋ" ਭੀ ਇਹ ਛੁਟ ਗਏ । 
ਗੁਰੂ ਅਰਜਨ ਸਾਹਿਬ ਨੈ ਹੀ _ਬਿਆਸਾ ਲੰਘ ਕੇ ਦੁਆਬੇ 
ਵਿਚ ਸਿੱਖ ਧਰਮ ਦੇ ਪਰਚਾਰ ਦਾ ਨਿਕਾ ਜਿਹਾ ਕੇਦਰ ਕਰਤਾਰਪੁਰ 
ਬਣਾ ਦਿੱਤਾ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੈ ਅਗਾਂਹ ਮਾਲਵੇ 
ਵਿਚ ਜਾ ਕੇ ਡਰੌਲੀ ਅਤੇ ਭਾਈ ਰੂਪਾ ਨਵੇ ਕੇਂਦਰ ਬਣਾ ਦਿੱਤੇ । 
ਲੋੜ ਅਨੁਸਾਰ ਮਾਲਵੇ ਦੇ ਪਿੰਟਾਂ ਵਿਚ ਉਹੀ ਪਰਚਾਰ ਕੀਤਾ ਜੋ ਮਾਝੇ 
ਵਿਚ ਕੀਤਾ ਜਾ ਰਿਹਾ ਸੀ। 
ਪਹਾੜੀ ਲੋਕ ਮੈਦਾਨੀ ਇਲਾਕੇ ਦੇ ਬੋਦਿਆਂ ਨਾਲੋ” ਵਧੀਕ 
ਵਹਿਮੀ-ਭਰਮੀਂ ਸਨ । ਪੱਥਰਾਂ ਦੇ ਡੂੰਘੇ ਸੈਗੀ ਹੋਣ ਕਰਕੇ ਪੱਥਰਾਂ ਦੇ 
ਬਣਾਏ ਬੁੱਤਾਂ, ਸਾਲਗਰਾਮਾਂ ਅਤੇਂ ਦੇਵੀ-ਦੇਵਤਿਆਂ ਦੀ ਪੂਜਾ ਉਹਨਾਂ 
ਦੇ ਅੰਦਰ ਘਰ ਕਰ ਚੁਕੀ ਹੋਈ ਸੀ । ਜੇਤ੍ਰ ਮੰਤ੍ਰ, ਜਾਦੂ ਟੂਣੇ ਪਹਾੜੀਆਂ 
ਵਿਚ ਆਮ ਪਰਚਲਤ ਸਨ । ਹਰ ਪਾਸਿਓ” ਉਹਨਾਂ 'ਦੀ ਆਤਮਿਕ 
ਹਾਲਤ ਨਿੱਘਰੀ ਹੋਈ ਸੀ। ਇਸ ਵਾਸਤੇ ਪਹਾੜੀਏ ਮਾਨਸਕ ਕ੍ਰਮਜ਼ੋਰੀ 
7੧ 


ਅਤੇ ਕਾਇਰਤਾ ਦਾ ਸ਼ਿਕਾਰ ਸਨ । ਗੁਰੂ ਹਰਿ ਗੋਬਿੰਦ ਸਾਹਿਬ ਨੇ 
ਮਾਝਾ, ਜਾਗੇ ਹੋਏ ਮਝੈਲ ਸੂਰਬੀਰਾਂ ਦੇ ਹਵਾਲੇ ਕਰ ਕੋ ਆਪ੫ ਦੁਆਬੇ 
ਅਤੋਂ ਖ਼ਾਸ ਕਰਕੇ ਡੁੱਗਰ ਵਲ ਵਾਗ ਮੌੜੀ । ਚੌਥੀ ਲੜਾਈ ਤੋਂ” ਪਿਛੋ 
ਸਤਿਗੁਰੂ ਜੀ ਨੇ ਕੀਰਤਪੁਰ ਆ ਡੇਰਾ ਲਾਇਆ । ਕੀਰਤਪੁਰ ਸਤਲੁਜ 
ਦਰਿਆ ਤੋਂ ਪਾਰਲੇ ਪਾਸੇ ਹੈ । ਇਹ ਇਲਾਕਾ ਸਰਹੈਦ ਦੇ ਸੂਬੇ 
ਵਿਚ ਸੀ । ਸਰਹੈਦ ਤੋ ਕੀਰਤਪੁਰ ਚਾਲੀ ਕੁ ਮੀਲਾਂ ਦੀ ਵਿੱਥ ਤੇ ਹੀ 
ਹੈ । ਗੁਰੂ ਨਾਨਕ ਦੇਵ ਜੀ ਇਸ ਇਲਾਕੇ ਵਿਚ ਆਪਣੇ ਖ਼ਿਆਲਾਂ ਦਾ 
ਬੀਜ ਬੀਜ ਚੁਕੇ ਹੋਏ ਸਨ । ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਨੂੰ 
ਪਰਫੁਲਤ ਕਰਨ ਦਾ ਕੌਮ ਸ਼ੁਰੂ ਕੀਤਾ । ਸਰੀਰਕ ਜੀਵਨ ਦੇ ` ਅਖ਼ੀਰਲੇ 
ਦਸ ਸਾਲ ਸਤਿਗੁਰੂ ਜੀ ਨੇ ਇਸ ਪਾਸੇ ਖ਼ਰਚ ਕੀਤੇ । 


ਦਾਰਾ ਸ਼ਿਕੌਹ ਪੰਜਾਬ ਦਾ ਗਵਰਨਰ-- 


ਅਸੀ ਪਿਛੇ ਵੇਖ ਆਏ ਹਾਂ ਕਿ ਜਹਾਂਗੀਰ ਦੇ ਮਰਨ ਤੇ 
ਸ਼ਾਹ ਜਹਾਨ ਫ਼ਰਵਰੀ ਸੈਨ ੧੬੨੮ ਵਿਚ ਹਿੰਦੁਸਤਾਨ ਦੇ ਤਖ਼ਤ 
ਉਤੋ ਬੈਠਾ ਸੀ । ਪਹਿਲੇ ੬ ਸਾਲ ਉਹ ਪੰਜਾਬ ਵਲ ਨਹੀ" ਆਇਆ । 
ਜਨਵਰੀ ਸੈਨ ੧੬੩੪ ਵਿਚ ਸ਼ਾਹ ਜਹਾਨ ਪਹਿਲੀ ਵਾਰ ਕਸ਼ਮੀਰ 
ਦੀ ਸੈਰ ਕਰਨ ਲਈ ਆਗਰੇ ਤੋ” ਰਵਾਨਾ ਹੋਇਆ, ਲਾਹੌਰ ਦੇ ਰਸਤੇ 
੫ ਜੂਨ ੧੬੩੪ ਨੂੰ ਕਸ਼ਮੀਰ ਪਹੁੰਚਿਆ । ਜਾਂਦੀ ਵਾਰੀ ਸ਼ਾਹ ਜਹਾਨ 
ਲਾਹੌਰ ਵਿਚ ਬਹੁਤਾ ਚਿਰ ਨਹੀ“ ਸੀ ਠਹਿਰਿਆ । ਤਿੰਨ ਮਹੀਨੇ 
ਕਸ਼ਮੀਰ ਰਹਿ ਕੇ ਸਤੰਬਰ ਵਿਚ ਉਥੋ“ ਚੱਲ ਕੇ ਨਵੇਬਰ ੧੬੩੪ 
ਵਿਚ ਸ਼ਾਹ ਜਹਾਨ ਫਿਰ ਲਾਹੌਰ ਆਇਆ, ਅਤੇ ,ਦੋ ਮਹੀਨੇ ਇਥੇ 
ਟਿਕਿਆ । ੧੬ ਜਨਵਰੀ _੧੬੩੫ ਨੂੰ ਲਾਹੌਰ ਤੌ“ ਆਗਰੇ ਨੂੰ 
ਮੁੜਿਆ ਸੀ । ਦਾ 

ਮੁਗ਼ਲ ਬਾਦਸ਼ਾਹਾਂ ਦਾ ਖ਼ੁਫੀਆ-ਪੁਲਸ ਦਾ ਮਹਿਕਮਾ ਬੜਾ 
ਸੁਚੇਤ ਮਹਿਕਮਾ ਸੀ । ਕੇਦਰ ਤੇ ਬੈਠੇਂ ਬਾਦਸ਼ਾਹ ਨੂੰ ਸਾਰੇ ਹਿੰਦੁਸਤਾਨ 

2੨ 


੭ 


# 


ਦੀਆਂ ਖ਼ਬਰਾਂ ਅੱਪੜਦੀਆਂ ਰਹਿੰਦੀਆਂ ਸਨ । ਜੇ ਕੋਈ ਗਵਰਨਰ 
ਸੂਬੇਦਾਰ ਆਪਣੇ ਇਲਾਕੇ ਵਿਚ ਠੀਕ _ਪਰਬੋਧ ਨਹੀ” ਸੀ ਕਰ 
ਸਕਦਾ ਤਾਂ ਉਸ ਨੂੰ ਹਟਾਣ ਵਿਚ ਕੋਈ ਲਿਹਾਜ਼-ਮੁਲਾਹਜ਼ਾ ਨਹੀ” 
ਸੀ ਵਰਤਿਆ ਜਾਂਦਾ । ਸ਼ਾਹ ਜਹਾਨ ਦਾ ਤਾਂ ਇਹ ਰਵੱਈਆ ਸੀ ਕਿ 
ਇਸ ਮਾਮਲੇ ਵਿਚ ਆਪਣੇ ਪੁੱਤਰਾਂ ਦਾ ਭੀ ਲਿਹਾਜ਼ ਨਹੀ” ਸੀ 
ਕਰਦਾ । 


ਲਾਹੌਰ ਦੋ ਮਹੀਨੇ ਰਹਿ ਕੇ ਸ਼ਾਹ ਜਹਾਨ ਨੇ ਤਸੱਲੀ ਕਰ 
ਲਈ ਸੀ ਕਿ ਸਿੱਖਾਂ ਦੀ ਨਿੱਕੀ ਜਿਹੀ ਕੌਮ ਉਤੇ ਚਾਰ ਵਾਰੀ ਫ਼ੌਜੀ ਵਾਰ 
ਕਰਨ ਵਿਚ ਸਰਾਸਰ ਲਾਹੌਰ ਦੇ ਸੂਬੇਦਾਰ ਦੀ ਗ਼ਲਤੀ ਸੀ । ਕਿਤੇ 
ਭੀ ਕਿਸੇ ਬਗ਼ਾਵਤ ਦੇ ਨਿਸ਼ਾਨ ਨਹੀ ਸਨ _। ਗੁਰੂ ਹਰਿ ਗੋਬਿੰਦ 
ਸਾਹਿਬ ਦੀ ਅਗਵਾਈ ਵਿਚ ਸਿੱਖਾ ਨੇ ਕਿਤੇ ਕੋਈ ਮੱਲਾਂ ਮੱਲਣ ਦੇ 
ਜਤਨ ਨਹੀ' ਕੀਤੇ, ਸਗੋ ਝਗੜੇ ਨੂੰ ਮੁਕਾਣ ਦੀ ਖ਼ਾਤਰ ਇਕਲ-ਵਾਂਜੋ 
ਹੁੰਦੇ ਰਹੇ । ਹੋਛੇ ਬਹਾਨੇ ਬਣਾਂ ਬਣਾ ਕੇ ਲਾਹੌਰ ਦੇ ਸੂਬੇਦਾਰ ਅਤੇ 
ਜਲੰਧਰ ਦੇ ਫ਼ੌਜਦਾਰ ਨੇ ਸ਼ਾਂਤੀ-ਪਸੈਦ ਬੰਦਿਆਂ ਨਾਲ ਟੱਕਰ ਲਈ, 
ਤੇ ਸ਼ਾਹੀ ਫ਼ੌਜ ਦਾ ਨੁਕਸਾਨ ਕਰਾਇਆ । ਚੌਥੀ ਲੜਾਈ ਵਿਚ ਤਾਂ ਉੱਕਾ 
ਰੀ ਕੋਈ ਬਹਾਨਾ ਨਹੀ' ਸੀ । 


ਸ਼ਾਹ ਜਹਾਨ ਨੇ ਆਪਣੇ ਵੱਡੇ ਸ਼ਾਹਜ਼ਾਦੇ ਦਾਰਾ ਸ਼ਿਕੋਹ ਨੂੰ 
ਪੰਜਾਬ ਤੇ ਮੁਲਤਾਨ ਦਾ ਗਵਰਨਰ ਮੁਕੱਰਰ ਕਰ ਦਿਤਾ । ਦਾਰਾ 
ਸ਼ਿਕੋਹ ੨੦ ਮਾਰਚ ਸੈਨ ੧੬੧੫ ਨੂੰ ਅਜਮੇਰ ਜੈਮਿਆ ਸੀ । ਪੰਜਾਬ 
ਦਾ ਗਵਰਨਰ ਬਣਨ ਵੇਲੇ ਉਸ ਦੀ ਉਮਰ ੨੦ ਸਾਲਾਂ ਦੀਸੀ । 
ਅਗਲੋ ਹੀ ਸਾਲ ਸੈਨ ੧੬੩੬ ਵਿਚ ਸ਼ਾਹ ਜਹਾਨ ਨੇ ਆਪਣੈ 
ਤੀਜੇ ਸ਼ਾਹਜ਼ਾਦੇ ਔਰੋਗਜ਼ੇਬ ਨੂੰ ਦੱਖਣ _ਦਾ ਗਵਰਨਰ ਬਣਾ ਦਿਤਾ 1 
ਔਰੈਗਜ਼ੇਬ ਦੀ ਉਮਰ ਉਸ ਵੇਲੇ ੧੮ ਸਾਲਾਂ ਦੀ ਸੀ। 

ਦਾਰਾ ਵਿਚ ਧਾਰਮਿਕ ਤੌਗ-ਦਿਲੀ ਨਹੀ” ਸੀ । ਹਰੇਕ ਧਰਮ 
ਦੇ ਮਹਾਂ ਪੁਰਖਾਂ ਨੂੰ ਸ਼ੌਕ ਨਾਲ ਮਿਲਦਾ ਸੀ, ਅਤੇ ਉਹਨਾਂ ਦੇ ਧਰਮ- 

੭੩ 


(9 


ਪੁਸਤਕਾਂ ਨੂੰ ਪੜ੍ਹਨ ਵਿਚ ਦਿਲਚਸਪੀ ਲੈਦਾ ਸੀ । ਦਾਰਾ ਇਕ 
ਵਿਦਵਾਨ ਗਭਰੂ ਸੀ, ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲਾ ਭ 
ਸੀ । ਉਸ ਨੇ ਮੁਸਲਮਾਨ ਮਹਾਂ ਪੁਰਖਾਂ ਦੇ ਜੀਵਨ ਦੀ ਇਕ ਕਿਤਾਬ 
ਲਿਖੀ, ਜਿਸ ਦਾ ਨਾਂ 'ਸਫ਼ੀਨਤਲ ਔਲੀਆ' ਹੈ । ਦਾਰਾ ਨੇ ਸੈਸਕ੍ਿਤ 
ਦੀਆਂ ਭੀ ਕਈ ਕਿਤਾਬਾਂ ਦੇ ਉਲਥੇਂ ਫ਼ਾਰਸੀ ਵਿਚ ਕੀਤੇ ਅਤੇ ਕਰਾਏ । 
ਉਪਨਿਸ਼ਦਾਂ, ਭਾਗਵਤ ਗੀਤਾ ਅਤੇ ਯੋਗ ਵਸ਼ਿਸ਼ਟ ਦਾ ਉਹ ਇਕ 
ਉੱਘਾ ਵਿਦਵਾਨ ਸੀ। ਦਾਰਾ ਦੇ ਮੁਨਸ਼ੀ ,ਬਨਵਾਲੀ ਦਾਸ ਨੇ 
ਸੋਸਕ੍ਰਿਤ ਦੇ ਪਰਸਿੱਧ ਨਾਟਕ 'ਪ੍ਰਬੋਧ ਚੈਦੌਦਯ' ਦਾ ਫ਼ਾਰਸੀ ਵਿਚ 
ਉਲਥਾ ਕੀਤਾ ਸੀ । 

ਅਜਿਹੇਂ ਖੁੱਲ੍ਹੇ ਸੁਭਾਵ ਵਾਲੇ ਗੱਭਰੂ ਸ਼ਹਿਜ਼ਾਦੇ ਦੇ ਪੰਜਾਬ ਦਾ 
ਗਵਰਨਰ ਬਣਨ ਨਾਲ ਪੰਜਾਬ ਵਿਚ ਅਮਨ ਸ਼ਾਂਤੀ ਹੋ ਗਈ । ਗੁਰੂ 
ਹਰਿ ਗੋਬਿੰਦ ਸਾਹਿਬ ਸੈਨ ੧੬੩੪ ਤੋ ਲੰ ਕੇ ੧੬੪੪ ਤਕ ਦਸ 
ਸਾਲ ਦੁਆਬੇ ਅਤੇ ਨਾਲ ਲਗਦੇ ਡੁੱਗਰ ਦੇ ਇਲਾਕੇ ਵਿਚ, ਹਾਕਮਾਂ 
ਵਲੋ" ਕਿਸੇ ਰੋਕ ਟੌਕ ਤੋ` ਬਿਨਾ ਸਿੱਖ-ਧਰਮ ਦਾ ਪਰਚਾਰ ਕਰ ਸਕੇ, 
ਜਿਸ ਵਿਚ ਗ਼ਰੀਬ ਤੌ ਗ਼ਰੀਬ ਦੀ ਮਨੁੱਖਤਾ ਦਾ ਸਤਿਕਾਰ ਕਰਨਾ 
ਮਨੁੱਖ ਦਾ ਫ਼ਰਜ਼ ਮੰਨਿਆ ਗਿਆ ਹੈ । 


ਸਿੱਖ ਧਰਮ ਦਾ ਪਰਚਾਰ- 


ਜਿਉ” ਜਿਉ" ਕੇ'ਦਰੀ ਅਸਥਾਨ ਤੋ” ਦੂਰ ਦੂਰ ਇਲਾਕਿਆਂ 
ਵਿਚ ਸਿੱਖਾਂ ਦੀ ਗਿਣਤੀ ਵਧਦੀ ਗਈ, ਤਿਉ” ਤਿਉ” ਉਹਨਾਂ ਵਿਚ 
ਗੁਰੂ ਨਾਨਕ ਦੇਵ ਜੀ ਦੀ ਜੀਵਨ-ਜੁਗਤ ਦਾ ਪਰਚਾਰ ਕਾਇਮ ਰੱਖਣ 
ਲਈ ਪਰਚਾਰਕਾਂ ਦੀ ਲੋੜ ਬਣਦੀ ਗਈ । ਗੁਰੂ ਅਮਰਦਾਸ ਜੀ ਨੇ 
ਬਾਈ 'ਮੰਜੀਆਂ' ਕਾਇਮ ਕੀਤੀਆਂ ਸਨ । ਗੁਰੂ ਰਾਮਦਾਸ ਜੀ ਨੇ 
ਇਹਨਾਂ ਪਰਚਾਰਕਾਂ ਦੇ ਜ਼ਿਮੇ ਇਕ ਕੌਮ ਹੌਰ ਸੌੱਪ ਦਿੱਤਾ । ਮਾਝੇ 
ਦਾ ਕੇ ਦਰੀ ਨਗਰ ਆੰਮ੍ਰਿਤਸਰ ਵਸਾਇਆ ਜਾ ਰਿਹਾ ਸੀ, ਉਥੇ 

੭8 


)੪ 


ਆ 


ਅੰਮ੍ਰਿਤ-ਸਰੋਵਰ ਭੀ ਤਿਆਰ ਕੀਤਾ ਜਾ ਰਿਹਾਂ ਸੀ । ਕੇੱਦਰੀ 
ਧਰਮ-ਅਸਥਾਨ ਭੀ ਬਣਨਾਂ ਸੀ। ਵਧ ਰਹੀ ਕੌਮ ਨੂੰ ਜਥੇਬੋਦ ਰੱਖਣ 
ਲਈ ਹੋਰ ਕਈ ਪਰਬੈਧ ਕਰਨੇ ਸਨ । ਇਹਨਾਂ ਸਭਨਾਂ ਕਾਰਜਾਂ 
ਵਾਸਤੇ ਮਾਇਆ ਦੀ ਲੌੜ ਸੀ । ਪਰਚਾਰਕਾਂ ਨੂੰ ਹਦਾਇਤ ਕੀਤੀ 
ਗਈ ਕਿ ਕੇ'ਦਰੀ ਗੋਲਕ ਵਾਸਤੇ ਸਿੱਖਾਂ ਪਾਸੋ ਭੇਟਾ ਇਕੱਠੀ ਕਰ ਕੇ 
ਲਿਆਇਆ ਕਰਨ । ਨਵੇ” ਪ੍ਰਚਾਰਕ ਰੱਖਣ ਦੀ ਲੋੜ ਦਿਨੋ-ਦਿਨ ਵਧ 
ਰਹੀ ਸੀ । ਗੁਰੂ ਰਾਮਦਾਸ ਜੀ ਨੇ ਇਹਨਾਂ ਨਵੇਂ ਪਰਚਾਰਕਾਂ ਦਾ ਨਾਮ 
'(ਜੈਦ' ਰੱਖਿਆ । ਧੈਸੇ ਦੇ ਕੌਮ ਵਿਚ ਨੀਯਤ ਬਦਲਦਿਆਂ ਚਿਰ 
ਨਹੀ” ਲਗਦਾ । ਕਈ ਥੌੜ੍ਹ-ਵਿਤਿਆਂ ਦੇ ਮਨ ਡੋਲ ਜਾਂਦੇ ਹਨ । ਗੁਰੂ 
ਅਰਜਨ ਸਹਿਬ ਨੇ ਬੰਧਾਨ ਬੋਧ ਦਿਤਾ ਕਿ ਹਰੇਕ ਸਿੱਖ ਘਰਾਣਾ ਸਿੱਖ= 
ਕੌਮ ਦੀ ਉਸਾਰੀ ਵਾਸਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭੇਜਿਆ 
ਕਰੇ । ਮਸੈਦ ਉਸ ਸਾਰੀ ਆਮਦਨ ਨੂੰ ਵਹੀਆਂ ਵਿਚ ਦਰਜ ਕਰਦੇ 
ਜਾਣ । ਜਦੋ ਉਹ ਮਾਇਆ ਗੁਰ-ਗੋਲਕ ਵਾਸਤੇ ਲਿਆਂਦੀ ਜਾਵੇ, ਤਾਂ 
ਉਸ ਇਲਾਕੇ ਦਾ ਕੌਈ ਨਾ ਕੋਈ ਮੁਖੀ ਸਿੱਖ ਆਪ ਆਇਆ ਕਰੇ। 


ਫਿਰ ਵੀ ਹੇਰਾ-ਫੇਰੀ ਦੀ ਸੈਭਾਵਨਾ ਦਿਨੋ-ਦਿਨ ਵਧੀਕ ਹੀ 
ਬਣਦੀ ਗਈ, ਜਿਸ ਕਰਕੇ ਕਈ ਪਰਚਾਰਕਾਂ ਤੋਂ ਮਸੰਦਾਂ ਦੇ ਅੰਦਰ 
ਧਰਮ-ਪਰਚਾਰ ਦਾ ਉਹ ਪਹਿਲਾ ਉਤਸ਼ਾਹ ਪੂਰੇ ਜੋਬਨ ਵਿਚ ਨਾ 
ਰਹਿ ਸਕਣ ਦੇ ਖ਼ਤਰੇ ਬਣਦੇ ਗਏ । ਬਾਬਾ ਸਿਰੀ ਚੋਦ ਜੀ ਨੇ ਸਾਰੀ 
ਉਮਰ ਉਹ 'ਉਦਾਸੀ' ਬਾਣਾ ਧਾਰਨ ਕਰੀ ਰੱਖਿਆ ਸੀ ਜੋ ਉਹਨਾਂ 
ਨੂੰ ਆਪਣੇ ਪਿਤਾ ਗੁਰੂ ਨਾਨਕ ਦੋਵ ਜੀ ਦੀ ਜਵਾਨੀ ਸਮੇ _ਦੀ ਲੰਮੀ 
ਅਦੁੱਤੀ ਕੁਰਬਾਨੀ ਦਾ ਚੇਤਾ ਕਰਾਂਦਾ ਰਿਹਾ । ਦਿਹਾਂਤ ਸਮੇ ਉਹਨਾਂ 
ਉਹ ਬਾਣਾ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ, ਅਤੇ ਆਪਣੇ 
ਚਾਰ ਉੱਘੇ ਸੇਵਕ ਗੁਰੂ ਹਰਿ ਗੋਬਿੰਦ ਪਾਸ ਪੇਸ਼ ਕਰ ਕੇ ਬੋਨਤੀ ਕੀਤੀ 
ਕਿ ਇਹਨਾਂ ਨੂੰ ਸਿੱਖ ਧਰਮ ਦਾ ਪਰਚਾਰ ਕਰਨ ਦੀ ਸੇਵਾ ਸੋੱਪੀ ਜਾਏ । 


2ੈਘ 


ਅਲਮਸਤ, ਗੋਦਾ, ਫੂਲ ਅਤੇ ਬਾਲੂ ਹਸਨਾ-ਇਹ ਚਾਰੇ ਨਾਂ ਅਸੀ 
ਪਿਛੇ ਪੜ੍ਹ ਆਏ ਹਾਂ । ਸਿੱਖ ਧਰਮ ਦੇ ਪਰਚਾਰ ਵਿਚ ਹੋਰ ਨਵੀ" ਜਿੰਦ 
ਪਾਣ ਲਈ ਸਤਿਗੁਰੂ ਜੀ ਨੇਂ ਇਹ ਨਵੇ' 'ਉਦਾਸੀ' ਪਰਚਾਰਕ ਨੀਯਤ 
ਕੀਤੇ, ਇਹਨਾਂ ਦੀ ਸਹਾਇਤਾ ਕਰਨ ਲਈ ਹੋਰ ਭੀ ਅਨੇਕਾਂ ਵਿਦਵਾਨ 
'ਉਦਾਸੀ` ਸਿੱਖ ਮੁਕੱਰਰ ਕੀਤੇ ਗਏ । ਭਾਈ ਅਲਮਸਤ ਦੇ ਉੱਦਮ 
ਨਾਲ ਨਾਨਕ-ਮਤਾ ਸਿੱਖ ਧਰਮ ਦੇ ਪਰਚਾਰ ਦਾ ਇਕ ਬੜਾ ਤਕੜਾ 
ਕੇਂਦਰ ਬਣ ਚੁਕਿਆ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੇ ਉੱਤਰ ਪ੍ਰਦੇਸ 
ਵਿਚ ਹੋਰ ਭੀ ਅਨੌਕਾਂ ਥਾਵਾਂ ਤੇ 'ਉਦਾਸੀ' ਵਿਦਵਾਨ ਸਿੱਖ ਭੇਜੇ, ਜਿਸ 
ਕਰਕੇ ਉਸ ਪਾਸੇ ਬਿਹਾਰ, ਬੋਗਾਲ, ਆਸਾਮ ਤਕ ਸਿੱਖ ਧਰਮ ਚੰਗਾ 
ਚਮਕਿਆ । 


ਬਾਬਾ ਗੁਰਦਿੱਤਾ ਜੀ ਦਾ ਦਿਹਾਂਤ- 


ਜਦੋਂ ਸੈਨ ੧੬੩੪ ਵਿਚ ਕਰਤਾਰਪੁਰ ਵਾਲੀ ਲੜਾਈ ਖ਼ਤਮ 
ਹੋਈ, ਜੌ ਪੈਦੇ ਖ਼ਾਂ ਦੀ ਬੇ-ਵਫ਼ਾਈ ਦੇ ਕਾਰਨ ਹੋਈ ਸੀ, ਤਾਂ ਗੁਰੂ 
ਹਰਿ ਗੋਬਿੰਦ ਸਾਹਿਬ ਦੇ ਸਭ ਤੋ“ ਛੌਟੇ ਸਾਹਿਬਜ਼ਾਦੇ (ਗੁਰੂ) 
ਤੇਗ ਬਹਾਦਰ ਜੀ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਗਏ । ਸਭ ਤੋ” 
ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀ ਦੇ ਨਾਲ ਕੀਰਤਪੁਰ 
ਆ ਗਏ । ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ-ਬਾਬਾ ਧੀਰ ਮਲ 
ਅਤੇ (ਗੁਰੂ) ਹਰਿ ਰਾਇ ਸਾਹਿਬ । ਇਹ ਤਾਂ ਆਪਣੇ ਪਿਤਾ ਜੀ ਦੇ 
ਨਾਲ ਕੀਰਤਪੁਰ ਆ ਗਏ, ਪਰ (ਗੁਰੂ) ਹਰਿ ਰਾਇ ਸਾਹਿਬ ਤੇ ਬਾਬਾ 
ਧੀਰ ਮਲ ਜੀ ਕਰਤ/ਰਪੁਰ ਹੀ ਰਹਿ ਪਏ ਸਨ । ਉਹਨਾਂ ਨੇ ਸਰੀ ਗੁਰੂ 
ਗ੍ਰੰਥ ਸਾਹਿਬ ਦੀ ਆਦਿ 'ਬੀੜ' ਵੀ ਆਪਣੇ ਪਾਸ ਹੀ ਰੱਖ ਲਈ । 
ਪਹਿਲੀ ਜੋਗ ਸਮੋ ਹੀ ਸੈਨ ੧੬੨੮ ਵਿਚ 'ਬੀੜ” ਪਹਿਲਾਂ 
ਝਬਾਲ ਭੱਜੀ ਗਈ ਸੀ, ਫਿਰ ਝਬਾਲ ਤੌ ਕਰਤਾਰਪੁਰ ਲਿਆਂਦੀ 
ਗਈ ਸੀ । 


2੬ 


ਸੈਨ ੧੬੩੮ ਵਿਚ ਬਾਬਾ ਗੁਰਦਿੱਤਾ ਜੀ ਦਾ ਦਿਹਾਂਤ ਹੋ 
ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਇਕ ਦਿਨ ਸ਼ਿਕਾਰ ਖੇਡਣ 
ਗਿਆਂ ਕਿਸੇ ਗ਼ਰੀਬ ਦੀ ਗਾਂ ਬਾਬਾ ਜੀ ਦੀ ਬੈਦੂਕ ਦਾ ਨਿਸ਼ਾਨਾ ਬਣ 
ਗਈ । ਪਰ ਬਾਬਾ ਜੀ ਨੇ ਆਪਣੀ ਆਤਮਿਕ ਸੱਤਿਆ ਨਾਲ ਮੋਈ 
ਗਾਂ ਜਿਵਾਲ ਦਿਤੀ । ਇਹ ਨਾਟਕ ਚੇਟਕ ਸਤਿਗੁਰੂ ਜੀ ਨੂੰ ਪਸੈਦ ਨੀ 
ਆਇਆ । ਬਾਬਾ ਅਟੱਲ ਸਾਹਿਬ ਵਾਂਗ ਬਾਬਾ ਗੁਰਦਿੱਤਾ ਜੀ ਨੇ ਭਾ 
ਆਪਣੇ ਪ੍ਰਾਣ ਆਪ ਹੀ ਤਿਆਗ ਦਿੱਤੇ । (ਚੇਤ ਸੁਦੀ ੧੦ 
ਸੰਮਤ ੧੬੯੫)। 


2੭ 


੧੧ਵਾਂ ਕਾਂਤ 
ਜੌਤੀ ਜੋਤਿ ਸਮਾਉਣਾ- 


ਬਾਬਾ ਗੁਰਦਿੱਤਾ ਜੀ ਤੋ“ ੬ ਸਾਲ ਪਿਛੋ” ਗੁਰੂ ਹਰਿ ਗੋਬਿੰਦ 
ਸਾਹਿਬ ਜੀ ਕੀਰਤਪੁਰ ਵਿਚ ਆਪਣੇ ਪੌਤਰੇ ਹਰਿ ਰਾਇ ਸਾਹਿਬ ਜੀ ਨੂੰ 
ਆਪਣੇ ਥਾਂ ਗੁਰੂ ਬਣਾ ਕੇ ਆਪ ੬ ਚੇਤਰ ਸੰਮਤ ੧੭੦੧ ਨੂੰ ਜੌਤੀ ਜਤਿ 
ਸਮਾਏ । ਚੋਦਮਾ ਦੀ ਥਿੱਤ ਦੇ ਹਿਸਾਬ ਉਸ ਦਿਨ ਚੇਤਰ ਸੁਦੀ ੫ ਸੀ । 
ਐਤਵਾਰ ਦਾ ਦਿਨ ਸੀ । ਈਸਵੀ ਸੈਨ ੧੬੪੪ ਸੀ, ਅਤੇ ਮਾਰਚ ਦੀ 
੩ ਤਰੀਕ ਸੀ । ਉਸ ਵੇਲੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਤਖ਼ਤ 
ਉਤੋਂ ਸੀ । 

ਜਨਮ=੨੧ ਹਾੜ ਸੈਮਤ ੧੬੫੨ (੧੯ ਜੂਨ ੧੫੯੫) 

ਦਿਹਾਂਤ-੬ ਚੇਤਰ ਸੰਮਤ ੧੭੦੧ (੩ ਮਾਰਚ ੧੬੪੪) 
ਸੰਤਾਨ=- 

(੧) ਬਾਬਾ ਗੁਰਦਿਤਾ ਜੀ ਸੈਨ ੧੬੧੩ ਵਿਚ । 

(੨) ਬੀਬੀ ਵੀਰੋ ਜੀ ਸੈਨ ੧੬੧੫ ਵਿਚ । 

(੩) ਬਾਬਾ ਸੂਰਜ ਮਲ ਜੀ ਸੋਨ ੧੬੧੭ ਵਿਚ । 

(੪) ਬਾਬਾ ਅਣੀ ਰਾਇ ਜੀ ਸੈਨ ੧੬੧੮ ਵਿਚ । 

(੫) ਬਾਬਾ ਅਟਲ ਰਾਇ ਜੀ ਸੈਨ ੧੬੧੯ ਵਿਚ । 

(੬) (ਗੁਰੂ) ਤੇਗ ਬਹਾਦਰ ਸਾਹਿਬ ਅਪ੍ਰੈਲ ੧੬੨੧ ਵਿਚ । 

੭੮ 


੧੨ਵਾਂ ਕਾਂਤ 
ਗੁਰੂ ਹਰਿ ਗੋਬਿੰਦ ਸਾਹਿਬ ਦੀ ਸ਼ਖ਼ਸੀਅਤ 
(੧) ਨਿਰਵੈਰਤਾ- 


(ਉ) ਪੈਦੇ ਖ਼ਾਂ ਪੰਦਰ੍ਹਾਂ-ਸੋਲ੍ਹਾਂ ਸਾਲਾਂ ਦਾ ਗੱਭਰੂ ਸੀ ਜਢੋਂ` 
ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਨੂੰ ਸੋਨ ੧੬੧੩ ਵਿਚ ਨੌਕਰ 
ਰੱਖਿਆ । ਉਸ ਉਤੇ ਬੋਅੰਤ ਮੇਹਰਬਾਨੀਆਂ ਕਰਦੇ ਰਹੇ । ਸੈਨ 
੧੬੨੮ ਦੀ ਇਕੋ ਲੜਾਈ ਵਿਚ ਪੈਂਦੇ ਖ਼ਾਂ ਨੇ ਖਾਧੇ ਲੂਣ ਦਾ ਹੱਕ 
ਦਿੱਤਾ । ਫਿਰ ਅਹੈਕਾਰੀ ਹੋ ਗਿਆ । ਸਤਿਗੁਰੂ ਜੀ ਨੇ ਉਜ ਨੂੰ ਉਸ ਦੇ 
ਪਿੰਡ ਭੇਜ ਦਿਤਾ, ਪਰ ਉਸ ਦੀ ਤਨਖ਼ਾਹ ਕਾਇਮ ਰਖੀ । ਆਖ਼ਰ 
੧੬੩੪ ਵਿਚ ਆਪਣੀ ਵਹੁਟੀ ਅਤੇ ਜਵਾਈ ਦੇ ਕਹੇ ਸਤਿਗੁਰੂ ਜੀ 
ਦੀਆਂ ੨੧ ਸਾਲਾਂ ਦੀਆਂ ਸਭ ਮੋਹਰਬਾਨੀਆਂ ਭੁਲਾ ਕੇ ਪੈਦੇ ਖ਼ਾਂ 
ਬੋ-ਵਫ਼ਾ ਹੋ ਗਿਆ । ਬੇ-ਵਫ਼ਾ ਭੀ ਇਤਨਾ ਕਿ ਲਾਹੌਰ ਦੋ ਸੂਬੇਦਾਰ 
ਤੋ" ਫ਼ੌਜ ਲੈ ਕੇ ਚੜ੍ਹ ਆਇਆ 1 ਆਪਣੀ ਹੱਥੀ ਸਤਿਗੁਰੂ ਜੀ ਉਤੇ 
ਵਾਰ ਕੀਤਿਓਸੁ । ਵਾਰ ਖ਼ਾਲੀ ਜਾਣ ਤੇ ਸਤਿਗੁਰੂ ਜੀ ਉਸ ਨੂੰ ਹੱਸ ਕੇ 
ਹੀ ਆਖਦੇ ਰਹੇ, ਪੈਦੇ ਖਾਂ ! ਤੈਨੂੰ ਇਤਨੀ ਸ਼ਸਤ੍-ਵਿੱਦਿਆ ਸਿਖਾਈ 
ਸੀ, ਪਰ ਅੱਜ ਇਕ ਭੀ ਹੁਨਰ ਨਾ ਵਿਖਾ ਸਕਿਓ” । ਜਦੋਂ“ ਆਖ਼ਰ 
ਪੌਦੇ ਖ਼ਾਂ ਜ਼ਖਮੀ ਹੋ ਕੇ ਡਿੱਗਾ ਤਾਂ ਸਤਿਗੁਰੂ ਜੀ ਨੇ ਆਪਣੀ_ ਢਾਲ 
ਨਾਲ ਉਸ ਦੇ ਮੂੰਹ ਉਤੇ ਛਾਂ ਕੀਤੀ ਅਤੇ ਉਸ ਦੀ ਸਾਰੀ ਬੇ-ਵਫ਼ਾਈ 
ਭੁਲਾ ਕੇ ਰਣਭੂਮੀ, ਵਿਚ ਹੀ ਉਸ ਦੀ ਵਿਛੜਦੀ ਰੂਹ ਵਾਸਤੇ ਪ੍ਰਤੂ- 
ਚਰਨਾਂ ਵਿਚ ਅਰਦਾਸ ਕੀਤੀ । 


੭੬: 


(ਅ) ਲਾਹੌਰ ਦੇ ਸੂਬੇਦਾਰ ਨੇ ਕਾਲੇ ਖ਼ਾਂ ਦੀ ਕਮਾਨ ਹੇਠ 
ਫ਼ੌਜ ਭੇਜੀ ਸੀ। ਜਦੋਂ ਪੈੱਦੇ ਖ਼ਾਂ ਮਾਰਿਆ ਗਿਆ, ਤਾਂ ਕਾਲੇ ਖ਼ਾਂ ਨੇ 
ਸਤਿਗੁਰੂ ਜੀ ਨੂੰ ਲਲਕਾਰਿਆ । ਕਾਲੇ ਖ਼ਾਂ ਬੜੇ ਰੋਹ ਵਿਚ ਆ 
ਆ ਕੇ ਵਾਰ ਕਰਨ ਲੱਗਾਂ, ਪਰ ਸਤਿਗੁਰੂ ਜੀ ਹੱਸਦੇ-ਮਥੇ ਹੀ ਵਾਰ 
ਰੋਕਦੇ ਗਏ । ਜਦੋ ਉਸ ਦਾ ਤੀਜਾ ਵਾਰ ਭੀ ਖ਼ਾਲੀ ਹੀ ਗਿਆ, ਤਾਂ 
ਗੁਰੂ ਹਰਿ ਗੋਬਿੰਦ ਸਾਹਿਬ ਨੇ ਹੱਸ ਕੇ ਉਸ ਨੂੰ ਆਖਿਆ, 'ਕਾਲੋ ਖ਼ਾਂ ! 
ਜਿਵੇ' ਤੂੰ ਤਲਵਾਰ ਚਲਾਂਦਾ ਹੈ', ਉਸ ਤਰ੍ਹਾਂ ਨਹੀ" ਚਲਾਈਦੀ, ਵਾਰ 
ਇਉ” ਕਰੀਦਾ ਹੈ । ਇਹ ਆਖ ਕੋ ਇਕੋ ਹੀ ਵਾਰ ਨਾਲ ਕਾਲੋਂ ਖ਼ਾਂ 
ਦੇ ਦੋ ਟੋਟੇ ਕਰ ਦਿੱਤ ਨੇ । ਦਬਿਸਤਾਨੇ ਮਜ਼ਾਹਬ ਦਾ ਲਿਖਾਰੀ ਮੁੱਲਾਂ 
ਮੁਹਸਨ ਫ਼ਾਨੀ ਇਸ ਜੈਗ ਦਾ ਹਾਲ ਲਿਖਦਾ ਹੋਇਆ ਆਖਦਾ ਹੈ ਕਿ 
ਗੁਰੂ ਹਰਿ ਗੋਬਿੰਦ ਸਾਹਿਬ ਕਿਸੇ ਵੈਰ ਜਾਂ ਕ੍ਰੋਧ ਵਿਚ ਆ ਕੇ ਤਲਵਾਰ 
ਨਹੀ” ਸਨ ਚਲਾ ਰਹੇ । ਸਗੋ ਇਉ” ਜਾਪਦਾ ਸੀ ਕਿ ਜਿਵੇਂ' ਕਿਸੇ ਸ਼ਗਿਰਦ 
ਨੂੰ ਤਲਵਾਰ ਚਲਾਣ ਦੀ ਜਾਚ ਸਿਖਾ ਰਹੇ ਸਨ । 


“ਮੱਲਾਂ ਮੁਹਸਨ ਫ਼ਾਨੀ ਕਸ਼ਮੀਰ ਦਾ ਰਹਿਣ ਵਾਲਾ ਸੀ ।ਸ਼ਾਹ ਜਹਾਨ 
ਦੇ ਰਾਜ ਸਮੇ ਕਸ਼ਮੀਰ ਮੁਸਲਮਾਨ ਵਿਦਵਾਨਾਂ ਦਾ ਇਕ ਭਾਰਾ ਕੇਂਦਰ ਸੀ । 
ਮੁੱਲਾਂ ਹਸਨ ਫ਼ਰੋਗੀ ਵੀ ਕਸ਼ਮੀਰ ਦਾ ਵਸਨੀਕ ਸੀ_। ਹੌਰ ਭੀ ਕਈ 
ਮੁਸਲਮਾਨ ਆਲਮ ਬਾਹਰੋ“ ਕਸ਼ਮੀਰ ਆ ਵੱਸੇ ਸਨ । ਗੁਰੂ ਹਰਿ ਗੋਬਿੰਦ 
ਸਾਹਿਬ ਕਸ਼ਮੀਰ ਵਿਚ ਉਸ ਸਮੋ ਗਏ ਸਨ ਜਦੋ ਉਥੇ ਗਿਲ੍ਹਟੀ ਤਾਪ ਦਰ 
ਜੋਰ ਸੀ । ਮੁਹਸਨ ਫ਼ਾਨੀ ਨੇ ਅੱਖੀ' ਵੇਖਿਆ ਸੀ ਜਿਵੇ" ਸਤਿਗੁਰੂ ਜੀ 
ਦੁਖੀਆਂ ਗ਼ਰੀਬਾਂ ਦੀ ਪਿਆਰ ਨਾਲ ਮਾਇਕ ਸਹਾਇਤਾ ਕਰਦੇ ਸੰਨ । ਇਸ 
ਕਰਕੇ ਉਸ ਨੇ ਗੁਰੂ ਹਰਿ ਗੋਬਿੰਦ ਸਾਹਿਬ ਨਾਲ ਨੌੜੇ 'ਦੀ ਸਾਂਝ ਪਾ ਲਈ 
ਸੀ । ਮੁਹਸਨ ਪੰਜਾਬ ਵਿਚ ਚੀ ਆਇਆ, ਕੁਝ ਚਿਰ ਗੁਰੂ ਹਰਿ ਗੰਬਿੰਦ 
ਸਾਹਿਬ ਨੂੰ ਅਤੇ ਫਿਰ ਗੁਰੂ ਹਰਿ ਰਾਇ ਸਾਹਿਬ ਨੂੰ ਨੇੜੇ ਹੋ ਕੇ ਵੇਖਦਾ 
ਰਿਹਾ । 


੮੯& 


ਹੋ 


੫. 
ਚ 


(੨) ਗ਼ਰੀਬਾਂ ਨਾਂਲ ਸ਼ੋਖ਼ਸੀ ਪਿਆਰ- 


ਸਮੁੱਚੇ ਤੌਰ 'ਤੇ ਤਾਂ ਸ਼ੁਰੂ ਤੋ ਹੀ ਗ਼ਰੀਬਾਂ ਨੂੰ ਉੱਚਾ ਕਰਨਾ 
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਆਦਰਸ਼ ਸੀ । ਹਰੇਕ ਗੁਰ- 
ਵਿਅਕਤੀ ਨੇ ਅਨੋਕਾਂ ਕਸ਼ਟ ਇਸ ਆਦਰਸ਼ ਦੀ ਖ਼ਾਤਰ ਸਹਾਰੇ । 
ਪਰ ਗ਼ਰੀਬਾਂ ਨਾਲ ਸ਼ਖ਼ਸੀ ਨੇਹੁੰ ਦੀਆਂ ਝਾਕੀਆਂ ਸ਼ਖ਼ਸੀ _ਜੀਵਨ 
ਵਿਚ ਹੁਲਾਰੇ ਲਿਆਉ'ਦੀਆਂ ਹਨ 1 ਬਾਹਰੋ ਦੋ-ਖੰਡੇ ਧਾਰੀ ਦਿੱਸਦਾ. 
ਬੀਰ ਗੁਰੂ ਅੰਦਰੋ" ਕਿਸੇ ਗ਼ਰੀਬ ਦੀ ਨਿਕੀ ਜਿਹੀ. ਪਿਆਰ-ਹੱਦ `ਤੇ ਹੀ 
ਧ੍ਰਹਿਆ ਜਾਂਦਾ ਸੀ । 
੬ (ਓ) ਸੈਨ _੧੬੧੬-੧੭ ਵਿਚ ਗੁਰੂ ਹਰਿ ਗੋਬਿੰਦ ਸਾਹਿਬ 
ਕਸ਼ਮੀਰ ਗਏ। ਸਿਰੀ ਨਗਰ _ਵਿਚ ਇਕ ਗ਼ਰੀਬ ਬ੍ਰਾਹਮਣ ਸਾਈ' 
ਦਾਸ ਅਤੇ ਉਸ ਦੀ ਮਾਂ ਭਾਗ ਭਰੀ ਰਹਿੰਦੇ ਸਨ । ਮਾਈ ਭਾਗ ਭਰੀ 
ਬਹੁਤ ਹੀ ਬਿਰਧ ਹੋ ਚੁਕੀ ਸੀ । ਗ਼ਰੀਬਣੀ ਨੇ ਆਪਣੀ ਹੱਥੀ” ਸੂਤਰ . 
ਕੱਤ ਕੇ ਖੱਦਰ ਦਾ ਇਕ ਕੁੜਤਾ _ਆਪਣੇ ਦਿਲ ਦੇ ਪਾਤਿਸ਼ਾਹ 
ਸਤਿਗੁਰੂ ਵਾਸਤੇ ਬਣਾਇਆ ਹੋਇਆ ਸੀ, ਤੇ ਦਿਲ ਵਿਚ ਹੀ 
ਅਰਦਾਸਾਂ ਕਰਿਆ ਕਰਦੀ _ਸੀ- ਪਾਤਿਸ਼ਾਹ | ਮੈ“ ਬਿਰਧ ਹਾਂ ਤੋ 
ਗਰੀਬਣੀ ਹਾਂ । ਤੁੰ ਜਾਣਦਾ ਹੈ“ ਮੈ“ ਅੰਮ੍ਰਿਤਸਰ ਤੇਰੇ ਦਰਬਾਰ 
ਅੱਪੜਨ ਜੋਗੀ ਨਹੀ` ਹਾਂ । ਇਹ ਕੁੜਤਾ ਗ਼ਰੀਬਣੀ ਦਾ ਕਬੂਲ ਕਰ । 
ਵੇਖੀ', ਮੇਰੀ ਸੱਧਰ ਮੇਰੇ ਦਿਲ ਵਿਚ ਹੀ ਨਾ ਰਹਿ ਜਾਏ, ਮੇਰੇ ਦਿਨ 
ਮੁੱਕ ਰਹੇ ਹਨ । ਪਾਤਿਸ਼ਾਹ ! ਆ ਅਤੇ ਮੈਰੀ ਨਿਮਾਣੀ ਦੀ ਇਹ ਭੇਟ 
ਕੁੜਤਾ ਗਲ ਪਾ ਕੇ ਵਿਖਾ । 


` ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰ ਗਏ । ਗਏ ਤਾਂ ਸਨ 
ਗਿਲ੍ਟੀ-ਤਾਪ ਦਾ ਸ਼ਿਕਾਰ ਹੋਏ ਗ਼ਰੀਬਾਂ ਦੇ ਦੁੱਖ ਵੰਡਣ । ਪਰ ਮਾਈ 
ਭਾਗ ਭਰੀ ਦੀ ਸੱਦ ਭੀ ਧ੍ਰਹ ਪਾ ਰਹੀ ਸੀ । ਸਿਰੀ ਨਗਰ ਪਹੁੰਚੇ, 
ਦੌ ਦੋ ਮੰਜ਼ਲਾਂ ਦੀ ਇਕ ਇਕ ਕਰਕੇ ਮਾਈ ਭਾਗ ਭਰੀ ਦਾ ਸੀਤਾਂ 


੮੧ 


ਹੋਇਆਂ ਕੁੜਤਾ ਪਾਇਓ ਨੇ । ਕਿੱਥੇ ਇਕ ਗ਼ਰੀਬਣੀ ਦਾ ਖੱਦਰ ਦਾ 
ਕੁੜਤਾ, ਤੇ ਕਿੱਥੇ ਸ਼ਾਹਨਸ਼ਾਹਾਂ ਦਾ ਸ਼ਹਿਨਸ਼ਾਹ ? ਇਸ ਹੁਲਾਰੇ 
ਨੂੰ ਉਹ ਗ਼ਰੀਬ ਵਾ ਸਮਝ ਸਕਦਾ ਹੈ ਜਿਸ ਦੀ ਭੇਟ ਸ਼ਾਹਨਸ਼ਾਹ ਨੇ 
ਕਬੂਲ ਕੀਤੀ ਹੋਵੇ 


(ਅ ) ਸੰਨ ੧੬੩੦-੩੧ ਵਿਚ ਗੁਰੂ ਹਰਿ ਗੋਬਿੰਦ ਸਾਹਿਬ 
ਡਰੌਲੀ ਗਏ ਹੋਏ ਸਨ । ਉਹ ਸਾਰੇ ਇਲਾਕੇ ਦੇ ਪਿੰਡਾਂ ਵਿਚ ਭੀ 
ਜਾਂਦੇ ਸਨ । ਧਾਰਮਕ ਅਤੇ ਰਾਜਸੀ ਗ਼ੁਲਾਮੀ _ਹੋਠ _ਦੱਬਿਆਂ ਨੂੰ 
ਮਨੁੱਖਤਾ ਦਾ ਸਨੇਹਾ ਦੱਸ ਕੇ ਨਵੀ“ ਜਿੰਦ ਬਖਸ਼ਦੇ ' ਸਨ । ਡਰੌਲੀ 
ਤੋਂ ਵੀਹ ਪੰਝੀ ਮੀਲਾਂ ਦੀ ਵਿੱਥ 'ਤੇ ਪਿੰਡ ਤੁਕਲਾਨੀ ਵਿਚ ਇਕ ਗ਼ਰੀਬ 
ਸਿੱਖ ਭਾਈ ਸਾਧੂ ਰਹਿੰਦਾ ਸੀ । ਸਾਧੂ ਨੂੰ ਜੀਵਨ-ਚਿਣਗ ਗੁਰੂ 
ਹਰਿ ਗਬਿੰਦ ਸਾਹਿਬ ਤੋ" ਹੀ ਮਿਲੀ ਸੀ । ਸਾਧੂ ਅਤੇ ਉਸ ਦਾ 
ਪੰਦਨ੍ਹਾਂ ਸੋਲ੍ਹਾਂ ਸਾਲਾਂ ਦਾ ਗੱਭਰੂ ਪੁੱਤਰ ਰੂਪਾ-ਇਹ ਦੋਵੇ“ ਹਰ ਰੋਜ਼ 
ਜੈਗਲ ਵਿਚ ਜਾ ਕੇ ਲੱਕੜਾਂ ਕੱਟਿਆ ਕਰਦੇ ਜਨ । ਇਹਨਾਂ ਦੀ 
ਆਜੀਵਕਾ ਦਾ ਵਸੀਲਾ ਸੀ । ਘਰੋਂ ਰੋਟੀ ਪਕਵਾ ਲੈਣੀ, ਪਾਣੀ ਦੀ 
ਟਿੰਡ ਭਰ ਲੈਣੀ, ਜੰਗਲ ਵਿਚ ਆ ਕੇ ਕਿਸੇ ਰੁਖ ਨਾਲ ਲਟਕਾ ਦੇਣੀ । 
ਕੌਮ-ਕਾਰ ਤੋ ਵਿਹਲੇ ਹੋ ਕੇ ਪਿਉ ਪੁੱਤਰ ਦੋਹਾਂ ਨੇ ਉਹ ਰੋਟੀ ਖਾਣੀ 
ਤੇ ਪਾਣੀ ਪੀਣਾ । ਇਹ ਨਿੱਤ ਦੀ ਕਾਰ ਸੀ 1 


ਜੇਠ ਹਾੜ ਦੇ ਦਿਨ ਸਨ । ਇਕ ਦਿਨ ਦੁਪਹਿਰਾਂ ਵੇਲੇ ਟਿੰਡ 
ਆ ਪਾਣੀ ਬਰਫ਼ ਵਰਗਾ । ਪਿਉ ਦੀ 
ਗਤ ਵਿਚ ਰੂਪਾ ਭੀ ਗੁਰੂ-ਪ੍ਰੌਮ ਵਿਚ ਰੰਗਿਆ ਜਾ ਚੁਕਿਆ ਸੀ । 
ਰੀ ਦੇ ਅੰਦਰ ਤਾਰ ਜਿਹੀ ਖੜਕ _ਗਈ-ਕਿਹਾ ਠੰਢਾ ਜਲ ਹੈ । 
ਕਿਉ ਨਾ ਪਹਿਲਾਂ ਗੁਰੂ-ਪਾਤਿਸ਼ਾਹ ਆਪ ਪੀਵੇ । ਇਸ਼ਕ ਦੀਆਂ 
ਖੇਡਾਂ ਨਿਆਰੀਆਂ । ਭੁਖ ਤ੍ਰੋਹ ` ਨਾਲ ਬਿਹਬਲ ਹੋਏ ਪਿਉ ਪੁੱਤਰ 


ਪਾਤਿਸ਼ਾਹ ਨੂੰ ਸੱਦਣ ਲੱਗ ਪਏ । ਕੜਕਦੀ ਦੁਪਹਿਰ ਘੋੜੇ ਉਤੋ 
੮੨ 


ਕਾਠੀ ਪਵਾ ਕੇ ਭਾਈ ਸਾਈ” ਦਾਸ ਦੇ ਹੈਰਾਨੀ ਨਾਲ ਵੇਹਦਿਆਂ 
ਵੇਹਦਿਆਂ ਹਵਾ ਨਾਲ ਗੱਲਾਂ ਕਰਨ ਲੱਗ ਪਏ । ਤੁਕਲਾਨੀ ਦੀ ਜ੍ਹਹ 

ਡਾ ਵਿਚ ਪਹੈਚ ਕੇ ਗ਼ਰੀਬ ਆਸ਼ਕਾਂ ਦੀ ਸੱਧਰ ਪੂਰੀ ਕੀਤੀਓ ਨੇ । 
ਸਤਿਗੁਰੂ ਜੀ ਨੇ ਤਦੋਂ" ਹੀ ਭਾਈ ਰੂਪਾ ਪਿੰਡ ਵਸਾਣ ਦਾ ਹੁਕਮ 
ਕੀਤਾ ਸੀ” 1 ਰ 





ਹੁ “ਭਾਈ ਰੂਪਾ ਰੋਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ` ੧੧ ਮੀਲ 
“. ਉੱਤਰ ਪਾਂਸ਼ੇ ਹੈ । ਰ 
ਡੱਰੌਲੀ--ਰੋਲਵੇ ਸਟੇਸ਼ਨ ਭਗਰੂ ਤੋ” ਡੇਢ ਮੀਲ ਦੱਖਣ ਪਾਸੋਂ ਹੈ । 
੮੨ 


ਗੁਰੂ ਹਰਿ ਗੋਬਿੰਦ ਸਾਹਿਬ ਦੀ ਤਾਲੀਮ __`” 
ਜੀਵਨ-ਸਾਖੀਆਂ ਵਿਚੋਂ- 


ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪ ਬਾਣੀ ਨਹੀ“ ਲਿਖੀ । 
ਹਰੇਕ ਗੁਰ-ਵਿਅਕਤੀ ਨੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਜੀਵਨ- 
ਰਸਤੇ ਦਾ ਹੀ ਪਰਚਾਰ ਕੀਤਾ ! ਉਵ' ਹਰੇਕ ਦੇ ਜੀਵਨ ਵਿਚ 
ਵਾਪਰੀਆਂ ਸਾਖੀਆਂ ਦਾ ਆਪੌ-ਆਪਣਾ ਜੀਵਨ -ਹੁਲਾਰਾ ਹੈ, ਜੋ 
ਸਿੱਖ ਨੂੰ ਗੁਰੂ-ਚਰਨਾਂ ਦੇ ਨੌੜੇ ਲਿਆਉਣ ਵਿਚ ਸਹਾਈ ਹੁੰਦਾ ਹੈ । 
ਗੁਰੂ ਹਰਿ ਗੋਬਿੰਦ ਸਾਹਿਬ ਦੀਆਂ ਜੀਵਨ-ਸਾਖੀਆਂ ਵਿਚੋ“ ਹੇਠ-ਲਿਖੀ 
ਉਚੇਚੀ ਤਾਲੀਮ ਝਲਕਾਂ ਮਾਰਦੀ ਹੈ : ਸੀ 


(੧) ਗਰੀਬ ਦੀ ਸੇਵਾ ਗੁਰੂ ਦੀ ਸੇਵਾ ਹੈ- 


ਸੈਨ _੧੬੧੬-੧੭ ਵਿਚ ਗੁਰੂ ਹਰਿ ਗੋਬਿੰਦ ਸਾਹਿਬ 
ਕਸ਼ਮੀਰ ਗਏ । ਤਦੋਂ" ਗਿਲ੍ਹਟੀ-ਤਾਪ ਉਧਰ ਜ਼ੋਰਾਂ ਵਿਚ ਸੀ । 
ਸਤਿਗੁਰੂ ਜੀ ਨੇ ਸਾਰੇ ਕਸ਼ਮੀਰ ਵਿਚ ਚੱਕਰ ਲਾਇਆ, ਅਤੇ ਡੋਲ 
ਰਹੇ ਗ਼ਰੀਬਾਂ ਨੂੰ _ਧੀਰਜ-ਧਰਵਾਸ ਤੇ ਮਾਇਕ ਸਹਾਇਤਾ ਦਿਤੀ । 
ਅਨੇਕਾਂ ਉਹ ਹਿੰਦੂ, ਜੋ ਮੁਸਲਮਾਨ ਬਣ ਚੁਕੇ ਸਨ, ਗੁਰੂ ਹਰਿ ਗੋਬਿੰਦ 
ਸਾਹਿਬ ਦੇ ਪਰਤਾਪ ਦਾ ਸਦਕਾ ਸਿੱਖ ਬਣ ਗਏ । ਉਹਨਾਂ ਵਿਚੋ 
ਇਕ ਦਾ ਨਾਮ ਭਾਈ ਕੱਟੂ ਸੀ । ਜਿਉ” ਜਿਉ” ਕਸ਼ਮੀਰੀ ਸਿੱਖਾਂ ਨੂੰ 
ਸਤਿਗੁਰੂ ਜੀ ਦੇ ਉਧਰ ਆਉਣ ਦੀ ਖ਼ਬਰ ਮਿਲੀ, ਉਹ ਦਰਸ਼ਨ 
ਕਰਨ ਲਈ ਅੱਪੜਦੇ ਰਹੇ । ਵਿਤ ਅਨੁਸਾਰ ਕੋਈ ਪਿਆਰ-ਭੋਟ - 
ਲੈ ਕੇ ਹਾਜ਼੍ਰ ਹੋਣਾ ਤਾਂ ਮਰਯਾਦਾ ਚਲੀ ਹੀ ਆ ਰਹੀ ਸੀ.। ਕੁਝ 
ਉਤ 


ਸਿੱਖ ਸਤਿਗੁਰੂ ਜੀ ਦੇ ਦਰਸ਼ਨ ਨੂੰ ਜਾਂਦੇ ਹੋਏ ਰਸਤੇ ਵਿਚ ` ਭਾਈ ਕੱਟੂ ਦੇ 
ਪਾਸ ਠਹਿਰੇ । ਉਹ ਆਪਣੇ ਇਲਾਕੇ ਦਾ ਤਾਜ਼ਾ ਵਧੀਆ ਸ਼ਹਿਦ ਭੇਟਾ 
ਕਰਨ ਲਈ ਲੈ ਜਾ ਰਹੇ ਸਨ । ਭਾਈ ਕੱਟੂ .ਬੜਾ ਹੀ ਗ਼ਰੀਬ ਸੀ । 
ਸ਼ਹਿਦ ਵੇਖ ਕੇ ਉਸ ਦਾ ਜੀਅ ਕਰ ਆਇਆ ਥੋੜ੍ਹਾ ਜਿਹਾ ਖਾਣ ਨੂੰ । 
ਝੁਕਦਾ ਝਕਦਾ ਇਕ ਸਿੱਖ ਪਾਸੋ” ਉਹ ਮੰਗ ਹੀ ਬੈਠਾ । ਪਰ ਉਸ ਨੇ 
ਅੱਗੋ“ ਕੁਝ ਖਰ੍ਵੇ ਜਿਹੇ ਬੋਲ ਬੋਲੇ ਅਤੇ ਆਖਿਆ ਕਿ ਇਹ ਸ਼ਹਿਦ 
ਸਤਿਗੁਰੂ ਜੀ ਵਾਸਤੋਂ ਲੈ ਜਾ ਰਿਹਾ ਹਾਂ, ਰਸਤੇ ਵਿਚ ਜੂਠਾ ਨਹੀ ਕੀਤਾ 
ਜਾ ਸਕਦਾ 1 ਭਾਈ ਕੱਟੂ ਮਨ ਵਿਚ ਬਹੁਤ ਹੌਲਾ ਪਿਆ, ਅੰਦਰ ਹੀ 
ਅੰਦਰ ਆਪਣੀ ਗ਼ਰੀਬੀ ਨੂੰ ਲਾਨ੍ਹਤ ਪਾ ਕੇ ਉਸ ਨਿਰਾਦਰੀ ਨੂੰ ਪੀ 
ਗਗਿਆ। 


ਗੁਰੂ ਹਰਿ ਗੋਬਿੰਦ ਸਾਹਿਬ ਪਾਸ ਪਹੈਚ ਕੋ ਸਿੱਖ ਨੇ ਬੜੇ ਅਦਬ 
ਸਤਿਕਾਰ ਨਾਲ ਸ਼ਹਿਦ ਪੇਸ਼ ਕੀਤਾ । ਪਰ ਸਤਿਗੁਰੂ ਜੀ ਨੇ ਇਹ ਆਖ ਕੇ 
ਮੌੜ ਦਿਤਾ ਕਿ ਜਿਸ ਵੇਲੇ ਇਹ ਸ਼ਹਿਦ ਖਾਣ ਨੂੰ ਸਾਡਾ ਜੀਅ ਕੀਤਾ 
ਸੀ, ਅਸਾਂ ਮੂੰਹੋਂ ਮੰਗਿਆ ਤੇ ਤੁਸਾਂ ਨਾਂਹ ਕਰ ਦਿਤੀ । ਹੁਣ ਸਾਨੂੰ 
ਇਸ ਦੀ ਲੌੜ ਨਹੀ' 1 


(੨) ਲੰਮੀ ਉਮਰ ਵਧਾਇਆਂ ਧਰਮੀ ਨਹੀ' ਬਣ ਜਾਈਦਾ- 


ਜ਼ਿਲਾ ਹੁਸ਼ਿਆਰਪੁਰ ਵਿਚ ਇਕ ਕਸਬਾ ਗੜ੍ਹ ਸ਼ੈਕਰ ਹੈ ! 
` ਉਥੇ ਇਕ ਜੋਗੀ ਰਹਿੰਦਾ ਸੀ । ਇਕ ਵਾਰੀ ਜੋਗੀ ਨੇ ਇਲਾਕੇ ਵਿਚ 
ਮਸ਼ਹੂਰ ਕਰਾ ਦਿਤਾ ਕਿ ਮੈਨੂੰ ਸ਼ਿਵ ਜੀ ਨੇ ਦਰਸ਼ਨ ਦਿਤਾ ਹੈ ਅਤੇ 
ਬਚਨ ਕੀਤਾ ਹੈ ਜੋ ਜੋ -ਮਨੁੱਖ ਤੇਰਾ ਦਰਸ਼ਨ ਕਰੇਗਾ ਉਸ ਨੂੰ ਸੁਰਗ 
ਪਾਪਤ ਹੋਵੇਗਾ । ਅਨਪੜ੍ਹ ਲੋਕਾਂ ਦੀ ਭੇਡ-ਚਾਲ ਹੁੰਦੀ ਹੈ, ਅਜਿਹੀ 
ਠੱਗੀ ਵਿਚ ਤੁਰਤ ਆ ਜਾਂਦੇ ਹਨ । ਭੇਟਾ ਲੈ ਕੇ ਲੱਗੇ ਜੋਗੀ ਦੇ 
ਦਰਸ਼ਨਾਂ ਨੂੰ ਆਉਣ । ਉਥੇ ਸਤਿਗੁਰੂ ਜੀ ਦਾ ਇਕ ਸਿੱਖ ਭਾਈ 
ਤਿਲਕਾ ਭੀ ਰਹਿੰਦਾ ਸੀ _। ਜੋਗੀ ਦੀਆਂ ਅੱਖਾਂ ਵਿਚ ਉਹ ਸਦਾ 


੮੫ 





ਰੜਕਦਾ ਸੀ, ਕਿਉਕਿ ਉਸ ਨੇ ਕਦੋ ਜੋਗੀ ਦੀ ਮੁਥਾਜੀ ਆ ਕੋ ਨਹੀ" 
ਕੀਤੀ ਸੀ। ਇਹ ਠੱਗੀ ਭੀ ਜੋਗੀ ਨੇ ਸ਼ਾਇਦ ਉਸੇ ਨੂੰ ਥਿੜਕਾਣ ਲਈ 
ਕੀਤੀ ਹੋਵੇ, ਪਰ ਭਾਈ ਤਿਲਕਾ ਨਾ ਥਿੜਕਿਆ । ਨਾ ਉਸ ਨੂੰ ਸੁਰਗ 
ਦੀ ਲੌੜ ਜਾਪੀ ਅਤੇ ਨਾ ਹੀ ਉਹ ਜੋਗੀ ਦਾ ਦਰਸ਼ਨ ਕਰਨ ਗਿਆ | 
ਜੰਗੀ ਨੇ ਆਪਣੇ ਕਈ ਚੋਲਿਆਂ ਦੀ ਰਾਹੀ' ਪ੍ਰੇਰਨਾ ਕਰਾਈ, ਪਰ 
ਤਿਲਕੇ ਉਤੇ ਕੋਈ ਅਸਰ ਨਾ ਹੋਇਆ । ਆਖ਼ਰ ਜੋਗੀ ਆਪ ਹੀ ਤਿਲਕੇ 
ਨੂੰ ਦਰਸ਼ਨ ਦੇਣ ਚਲ ਪਿਆ । ਅਨੇਕਾਂ ਤਮਾਸ਼-ਬੀਨ ਤੇ ਚੇਲੇ ਨਾਲ 
ਰਲ ਪਏ । ਤਿਲਕੇ ਨੇ ਅਗੇ ਆਪਣੇ ਘਰ ਦਾ ਬੂਹਾ ਅੰਦਰੋ' ਬਦ ਕਰ 
ਲਿਆ । ਜੋਗੀ ਦੇ ਪ੍ਰੇਰਨ 'ਤੇ ਉੱਤਰ ਦਿਤੌਸੁ ਕਿ ਮੈ“ ਤੁਹਾਡੇ ਸੁਰਗ 
ਵਿਚ ਜਾ ਕੇ ਆਪਣੇ ਗੁਰੂ ਪਾਤਿਸ਼ਾਹ ਦੇ ਚਰਨਾਂ ਤੋ ਵਿਛੜਨ ਨੂੰ ਤਿਆਰ 
ਨਹੀ' ਹਾਂ। ਸਿ 

ਸਿੱਖ ਦਾ ਇਤਨਾ ਉੱਚਾ ਜੀਵਨ ਵੇਖ ਕੇ ਜੋਗੀ ਦੀਆਂ ਅੱਖਾਂ 
ਖੁਲ੍ਹੀਆਂ । ਸਿੱਖ ਨੂੰ ਨਾਲ ਲੈ ਕੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ 
ਲਈ ਗਿਆਂ । ਪਰ ਇਕ ਗ੍ਰਹਸਤੀ ਗੱਭਰੂ ਉਮਰ ਤੱਕ ਕੈ ਮਨ ਫਿਰ 
ਡੋਲ ਗਇਓ ਸੁ । ਪੁੱਛਣ ਲੱਗਾ ਕਿ ਅਸੀ ਜੋਗੀ ਲੌਕ ਬੜੀ ਲੰਮੀ ਲੰਮੀ 
ਉਮਰ ਵਾਲੋਂ ਹੁੰਦੇ ਹਾਂ, ਪਰ ਤੁਹਾਨੂੰ ਇਸ ਜਵਾਨੀ ਦੀ ਉਮਰੇ ਹੀ ਸਿੱਖ 
ਮੱਥੇ ਟੋਕਦੇ ਹਨ । ਸਤਿਗੁਰੂ ਜੀ ਨੇ ਉੱਤਰ ਦਿਤਾ ਕਿ ਇਹ ਜ਼ਰੂਰੀ 
ਨਹੀ“ ਜੁ ਲੰਮੀ ਉਮਰ ਵਧਾਇਆਂ ਧਰਮੀ ਬਣ ਸਕੀਦਾ । ਧਰਮੀ ਜੀਵਨ 
ਦਾ ਵੱਡੀ ਛੋਟੀ ਉਮਰ ਨਾਲ ਕੋਈ ਸੰਬੈਧ ਨਹੀ” ਹੈ । 


(੩) ਕਰਾਮਾਤ ਵਿਖਾਣ ਦਾ ਸ਼ੌਕ ਕੁਰਾਹੇ ਪਾ ਦੋ'ਦਾ ਹੈ- 


ਆਤਸ਼ੀ ਸ਼ੀਸ਼ੇ ਉਤੇ ਧੈਦੀਆਂ ਸੂਰਜ ਦੀਆਂ ਕਿਰਨਾਂ ਨੰ 
ਇੱਕ ਕੇ'ਦਰੀ ਨੁਕਤੇ ਉਤੇ ਲੈ ਆਈਏ, ਤਾਂ ਉਹਨਾਂ ਇਕਹੀਆਂ 
ਹੋਈਆਂ ਕਿਰਨਾਂ ਵਿਚੋ ਤੁਰੈਤ ਅੱਗ ਬਲ ਪੈਦੀ ਹੈ । ਜਦ ਤਕ 
੮੬ 


ਕਿਰਨਾਂ _ਖਿੱਲਰੀਆਂ ਰਹਿੰਦੀਆਂ ਹਨ, ਉਹਨਾਂ ਵਿਚ ਅੱਗ ਪੈਦਾ 
ਕਰਨ ਦੀ ਤਾਕਤ ਨਹੀ” ਹੈਂਦੀ । ਮਨੁੱਖ ਦੇ ਅੰਦਰ ਰੱਬੀ ਜੋਤਿ ਹੈ। ਪਰ 
ਮਨ ਦੀਆਂ ਵਾਸ਼ਨਾਂ ਖਿੰਤਡੀਆਂ ਰਹਿਣ ਕਰਕੇ ਉਸ ਜੋਤਿ ਦਾ ਜਲਵਾ 
ਪਰਗਟ ਨਹੀ ਹੋ ਸਕਦਾ । ਜਿਉਂ” ਜਿਉ” ਖਿੰਡੀ ਸੁਰਤ ਸਮੇਟ ਕੇ 
ਮਨੁੱਖ ਪ੍ਰਤੂ-ਚਰਨਾਂ ਵਿਚ ਜੁੜਨ ਦੀ ਲਗਨ ਵਧਾਏ, ਮਨ ਬਲਵਾਨ 
ਹੁੰਦਾ ਜਾਂਦਾ ਹੈ, ਨਿਗਾਹ ਵਿਚ ਤਾਕਤ ਪੈਦਾ ਹੋਣ ਲੱਗ ਪੰਦੀ ਹੈ । 
ਪਰ ਇਸ ਨਵੀ” ਆਈ ਤਾਕਤ ਨੂੰ ਜਰਨਾ ਬਹੁਤ ਅੱਖਾ ਹੁੰਦਾ ਹੈ । 
ਗਰਜ਼ਮੰਦ ਲੌਕ ਆ ਆ ਕੇ ਮੱਥੇ ਟੇਕਦੇ ਹਨ । ਇਹ ਆਦਰ-ਮਾਣ 
ਕੁਰਾਹੇ ਪਾ ਦੇ'ਦਾ ਹੈ, ਮਨੁੱਖ ਆਤਮਕ ਤਾਕਤ ਨੂੰ ਵਰਤ ਕੇ ਕਰਾਮਾਤਾਂ 
ਵਿਖਾਣ ਲੱਗ ਪੈਦਾ ਹੈ ਅਤੇ ਕਈ ਵਾਰੀ ਰਜ਼ਾਂ ਦੇ ਉਲਟ ਭੀ ਕੋਈ ਕੌਮ 
ਕਰ ਬੈਠਦਾ ਹੈ । 


ਅਕਸ 


ਮੁੱਢੋ" ਗੁਰੂ ਨਾਨਕ ਦੇਵ ਜੀ ਨੇ ਹੀ ਇਸ ਠੰਡੇ ਤੋ" ਖ਼ਬਰਦਾਰ 
ਕਰ ਦਿਤਾ । ਸਿੱਖ ਨੂੰ ਜਪੁਜੀ ਦੀ ਰਾਹੀ” ਰੋਜ਼ਾਨਾ ਚੇਤਾ ਕਰਨ` ਦੀ 
ਹਿਦਾਇਤ ਹੋਈ ਕਿ 'ਰਿਧਿ ਸਿਧਿ ਅਵਰਾ ਸਾਦ । ਪਰ ਫਿਰ ਭੀ 
ਭੁਲੇਖੇ ਲੱਗਦੇ ਹੀ ਰਹਿੰਦੇ ਹਨ । ਬਾਬਾ ਅਟੱਲ ਸਾਹਿਬ- ਨੇ ਇਕ 
ਹਾਣੀ ਮੋਹਨ ਨੂੰ ਜਿਵਾਲਣ ਅਤੇ ਬਾਬਾ ਗੁਰਦਿਤਾ ਜੀ ਨੇ ਇਕ ਗਾਂ 
ਨੂੰ ਜਿਵਾਲਣ ਦੀ ਕਰਾਮਾਤ ਕਰ ਹੀ _ਵਿਖਾਈ । ਗੁਰੂ ਹਰਿਗੋਬਿੰਦ 
ਸਾਹਿਬ ਨੋ ਇਤਨੇ ਹੋਣਹਾਰ ਸਾਹਿਬਜ਼ਾਦਿਆਂ ਦੇ ਸ਼ਦੀਵੀ ਵਿਛੌੜੇ ਨੂੰ 
ਝੱਲਣਾ ਪਰਵਾਨ ਕਰ ਲਿਆ, ਪਰ ਸਿੱਖ ਕੌਮ ਨੂੰ ਰਿੱਧੀਆਂ-ਸਿੱਧੀਆਂ 
ਅਤੇ ਕਰਾਮਾਤਾਂ ਦੇ ਕੁਰਾਹੇ ਨਾ ਪੈਣ ਦਿੱਤਾ। 


(੪) ਗੁਰੂ-ਚਰਨਾਂ ਦਾ ਪਿਆਰ ਹੀ ਅਸਲ ਸੁਰਗ ਹੈ-- 


ਜਿਨ੍ਹੀ' ਦਿਨੀ” ਗੁਰੂ ਹਰਿ ਗੋਬਿੰਦ ਸਾਹਿਬ ਸ੍ਰੀ ਹਰਿ ਗੋਬਿੰਦਪੁਰੇ 
ਟਿਕੇ ਹੋਏ ਸਨ, _ਵਟਾਲੇ ਦਾ ਇਕ ਬ੍ਰਾਹਮਣ ਨਿੰ ਤਿਆਨੰਦ ਉਥੇ 
ਚਲਾ ਗਿਆ । ਆਪਣਾ ਘਟਦਾ :ਰਸੂਖ਼ ਵੇਖ ਕੇ ਬ੍ਰਾਹਮਣ ਮੁੜ ਮੁੜ 


੮੭ 


ਹੱਥ ਪੈਰ ਮਾਰਦੇ ਹੀ ਰਹਿੰਦੇ ਸਨ ਕਿ ਕਿਵੇ ਲੋਕਾਂ ਵਿਚ ਭਰ਼ਮ-ਭਾ 
ਬਣਿਆ ਰਹੇ ਅਤੇ ਪੂਜਾ ਦੀ ਮਾਇਆ _ਜਜਮਾਨਾਂ ਪਾਸੋ ਮਿਲਦੀ 
ਰਹੇ । ਨਿੱਤਿਆਨੰਦ ਨੇ ਸਤਿਗੁਰੂ `ਤੇ ਆਗਿਆ ਲੈ ਕੇ ਸਿੱਖਾਂ ਨੂੰ 
ਗਰੁੜ ਪੁਰਾਣ ਦੀ ਕਥਾ ਸੁਣਾਣੀ ਸ਼ੁਰੂ ਕੀਤੀ । ਪੰਡਿਤ ਕਥਾ ਵਿਚ 
ਸੁਰਗ-ਲੌਕ ਦੇ ਮਨ-ਮੰਹਣੇ ਨਕਸ਼ੇ ਪੇਸ਼ ਕਰਦਾ ਰਿਹਾ; ਅਤੇ ਇਹ ਭੀ 
ਦੱਸਿਓ ਸੁ ਕਿ ਉਥੇ ਇਕ ਸਾਲ ਵਿਚ ਅੱਪੜ ਸਕੀਦਾ ਹੈ । ਜਦੋ" 
ਕਥਾ ਸਮਾਪਤ ਹੋਈ, ਤਾਂ ਇਕ ਸਿੱਖ ਨੇ ਉੱਠ ਕੇ ਆਖਿਆ ਕਿ 
ਇਕ ਸਾਲ ਦੇ ਥਾਂ ਮੈਂ ਇਕ ਮਹੀਨੇ ਵਿਚ ਚ ਸਕਦਾਂ ਹਾਂ । ਇਕ 
ਹਰ ਉੱਠਿਆ ਤੇ ਕਹਿਣ ਲੱਗਾ ਕਿ ਇਕ ਮਹੀਨਾ ਭੀ ਕਿਉ” ਲੱਗੇ 
ਮੈ” ਤਾਂ ਅੱਠਾਂ ਪਹਿਰਾਂ ਵਿਚ ਅੱਪੜ ਕੇ ਵਿਖਾ ਦੋਦਾ ਹਾਂ । ਪੰਡਿਤ 
ਨਿੱਤਿਆਨੰਦ ਇਹ ਸੁਣ ਕੇ ਕੁਝ ਛਿੱਥਾ ਪਿਆ, ਅਤੇ ਸਤਿਗੁਰੂ _ਜੀ 


ਪਾਸ ਸ਼ਿਕਾਇਤ ਕਰਨ ਨੂੰ ਹੀ ਸੀ ਕਿ ਇਕ ਤੀਜੇ ਸਿੱਖ ਨੇ ਉੱਠ ਕੇ. 


ਕਿਹਾ-ਪੰ ਡਿਤ ਜੀ ! ਅੱਠ ਪਹਿਰ ਭੀ ਜ਼ਾਇਆ ਕਰਨ ਦੀ ਕੀ ਲੌੜ 
ਹੈ ? ਅਸਾਂ ਸੁਰਗ ਤੋ“ ਕੀ ਲੈਣਾ ? ਇਹ ਲਾਲਚ ਉਹਨਾਂ ਨੂੰ ਦਿਉ, 
ਜੋ ਗੁਰੂ ਦਰ ਤੋ" ਵਿਛੜ ਕੇ ਦੁਨੀਆਂ ਵਿਚ ਰੁਲ ਰਹੇ ਹਨ । ਜਿਨ੍ਹਾਂ 
ਭਾਗਾਂ ਵਾਲਿਆਂ ਨੂੰ ਗੁਰੂ-ਪਾਤਿਸ਼ਾਹ ਦੇ ਸੋਹਣੇ ਕਦਮਾਂ ਦੀ ਖ਼ਾਕ 
ਨਸੀਬ ਹੋਈ ਹੈ, ਉਹ ਤੁਹਾਡੇ ਸੁਰਗਾਂ ਦੀ ਕੀ ਪਰਵਾਹ ਕਰਦੇ ਹਨ ? 
_ਸਤਸੈਗ ਦੀ ਚਰਨ-ਧੂੜ ਇਕ ਅਜਿਹੀ ਦਾਤਿ ਹੈ ਜੋ ਮਿੱਟੀ ਵਿਚ ਰੁਲੀ 
ਹੋਈ ਜ਼ਿੰਦ ਨੂੰ ਅਕਸੀਰ ਬਣਾ ਦੇ'ਦੀ ਹੈ । 
ਸਤਿਗੁਰੂ ਜੀ ਨੇ ਨਿਰਾਜ ਹੋਏ ਪੰਡਿਤ ਨੂੰ ਸਮਝਾਇਆ ਕਿ 
ਸਤਸੈਗ ਦੀ ਬਰਕਤ ਨਾਲੇ `ਦੂਰ-ਦਰਸ਼ੀ _ਹੋਏ_ ਸਿੱਖਾਂ ਨੂੰ ਸੁਰਗ 


ਬਹਿਸ਼ਤ ਦੇ ਲਾਲਚ ਪੋਹ ਨਹੀ” ਸਕਦੇ । ਨਿੱਤਿਆਨੰਦ ਨੇ ਵੇਖ 


ਲਿਆ ਕਿ ਗੁਰੂ ਤੇ ਸਿੱਖਾਂ ਉਤੇਂ ਜਜਮਾਨੀ ਪੁਰੋਹਤੀ ਵਾਲਾ ਜਾਦੂ ਹੁਣ 
ਚੱਲ ਨਹੀ" ਸਕਦਾ । ਆਪਣੀਆਂ ਪੋਥੀਆਂ ਸਾਂਭ ਕੇ ਵਟਾਲੇ ਨੂ ਮੁੜ 
ਆਇਆ । 

ਵਿ 


੮੯੮ 


ਦੇਤ 





ਵੱਲ ਦ 
ਦੇ ਦਾ 
4 
੮ 
ਨ 3 
੨ 
੮੯੧੦. 





ਯੇ 
- 
੨. 
&ਵ < 
੪ ਹੁ 
ਯੇ 
ਦਯ 
ਛ 


ਹੁ 
= ਵਾ 
&.3 ਕੇ 
ਇਿ ਦੇ 
੪ : 
ਚ = 
= 
2 ੭ 
ਯੇ 
ਨਟ ਉਸ ਨ 
= 
ਨੱਤ 
[ਦ ਦੇ " --" 








॥ 
ਦਾ 
- ਇੱ 
ਲਾ 
ਡੇ 
੪ ਇੰ 
੪ ੩ 
ਡ ਜਾ ਲੀ 
£ ਨ 
ਛੁ 
2“% ਦੇ 
1" ਕਾ 
ਨ 
ਕੈ 
੪ ਸੀ << 
ਪਦ 
] 


ਪ੍ਰੋ ਸਾਹਿਬ ਸਿੰਘ ਲਿਖਤ ਪੁਸਤਕਾਂ 


੧, ਬਾਂਬਾਣੀਆਂ ਕਹਾਣੀਆਂ ੨, ਮੌਰੀ _ ਜੀਵਨ __ਕਹਾਂਣੀ 
੩. ਗੁਰਬਾਣੀ ਵਿਆਕਰਣ ੪. ਸਿਮਰਨ ਦੀਆ ਬਰਕਤਾਂ 
੫. ਆਦਿ ਬੀੜ _ਬਾਂਰੇ ੬.ਸਦਾਚਾਤਕ ਲਖ 
੭. ਸਰਬੱਤ ਦਾ ਭਲਾ ੮ ਧਰਮ ਤੋ ਸਦਾਚਾਰ 
6. ਬੁਰਾਈ ਦਾ ਟਾਕਰਾ ੫੦ ਸਿਖੁ ਸਿਦਕ ਨਾਂ ਹਾਰੇ 


੧੧. ਗੁਰਬਾਣੀ ਤੇ ਇਤਿਹਾਸ ਬਾਰੇ 
੧੨, ਜੀ: ਬਿ: ਗੁਰੂ ਨਾਨਕ ਦੇਵ ਜੀ __ ੧੩. ਜੀ: ਬਿ: ਗੁਰੂ ਗੋਬਿਦ ਸਿਘ ਜੀ 


੧੪, _ਅ ਗੁਰੂ ਅਗਦ ਦੇਵਜੀ ੧੫. ਅ ਗੁਰੂ ਅਮਰਦਾਸ ਜ਼ੀ 
੧੬. ਜਮ ਗੌਰੂ ਰਾਮਦਾਸ ਜੀ ੧੭, ,, ਗੋਰੂ ਅਰਜਨ ਦਵ ਜੀ 
੧੮. ੪ ਗੁਰੂ ਹਰਿ ਗੌਬਿੰਦ ਜੀ __੧੯, , ਗੁਰੂ ਤੇਗ ਬਹਾਦਰ ਜੀ 
੨੦, _ਅ ਗੁਰੂ ਹਰਿ ਰਾਇ ਜ਼ੀ ਤੇ ਗੁਰੂ ਹਰਿ ਕ੍ਰਿਸ਼ਨ ਸਾਂਹਿਬ ਜੀ 


੨੧. ਗੁਰ ਇਤਿਹਾਸ ਪਾ: ੨ ਤੋ' ੯ ਇਕੋ ਜਿਲਦ ਵਿਚ 


੨੨, ਜਪੁਜੀ ਸਾਹਿਬ ਸਟੀਕ ੨੩. ਆਸਾ ਦੀ ਵਾਰ ਸਟੀਕ 
੨੪, ਸੁਖਮਨੀ ਸਾਹਿਬ ਸਟੀਕ ੨੫, ਨਿਤਨੇਮ ਸਟੀਕ 
੨੬, ਭੱਟਾਂ ਦੋ ਸਵਈਏ ਸਟੀਕ ੨੭, ਸੱਤੇ ਬਲਵੰਡ ਦੀ ਵਾਰ ਸਟੀਕ 
੨੮, ਸਿੱਧ _ਗੌਸਟਿ ਸਟੀਕ ੨੯, ਰਾਮਕਲੀ _ ਸਦ _ ਸਟੀਕ 
੩੦ ਸਲੌਂਕ ਫਰੀਦ ਜੀ ਸਟੀਕ ੩੧, ਸਲੋਕ ਕਬੀਰ _ਜੀ ਸਟੀਕ 

੩੨ ਭਗਤ ਬਾਣੀ ਸਟੀਕ _ (ਪੰਜ ਜਿਲਦਾਂ) 

੩੩ ਸਲੋਕ _ਗਰੂ ਅੰਗਦ _ ਸਾਹਿਬ ਸਟੀਕ 

੩੪. ਬਾਰਹਮਾਹ ਤੁਖਾਰੀ _ਤੇਂ _ਮਾਝ ਸਟੀਕ 

੩੫, ਜਾਪੁ ਸਾਹਿਬ ਸਵੱਦੀਏ, ਚੌਪਈ ਸਟੀਕ 
੩੬ ਸੀ ਗੁਰੂ ਗੰਥ ਸਾਹਿਬ ਦਰਪਣ (ਸੀ ਗੁਰੂ ਗੰਥ ਸਾਹਿਬ ਸਟੀਕ) ਦਸ ਜਿਲਦਾ' 

੩੭, ਜਪੁਜੀ ਸਟੀਕ (ਹਿੰਦੀ ਵਿਚ) 


4“ 
੧ਓ ਸਤਿਗੁਰਪ੍ਰਸਾਦਿ ॥ 
ਨ ਗੁਰ-ਇਤਿਹਾਸ ਨੰ: ੭ ਤੱ ੮ ਰ੍ 
ਜੀਵਨ-ਬਿ੍‌੍‌ਤਾਂਤ 
ਗੁਰੂ ਹਰਿ ਰਾਇ ਸਾਹਿਬ 
ਤੋਂ `_. 


“ਤੀ 


ਵਿ. 


ਲੰਖਕ 


) ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ, 


` ਸਿੰਘ ਬ੍ਰਟਰਜ, ਮਾਈ ਸੇਵਾਂ.ਅੰਮ੍ਰਿਤਸਰ 


#” 
੧ਓ ਸਤਿਗੁਰਪ੍ਰਸਾਦਿ ।। 
_= __ਗੁਰ-ਇਤਿਹਾਸ਼ ਨੰਬਰ ੭-੮ 
ਜੀਵਨ-ਬਿ੍‌ਤਾਂਤ 


ਸ੍ਰੀ ਗੁਰੂ ਹਰਿ ਰਾਇ ਸਾਹਿਬ 
ਤੇ 
ਸਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ 


ਲੇਖਕ 
ਪ੍ਰੋ ਸਾਹਿਬ ਸਿੰਘ, ਡੀ. ਲਿਟ, 


“੦2 


[ ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 


1681੧ 81-7205-048-9 


੧੯੬੮, ੧੯੭੩, ੧੯੭੬, ੧੯੮੦, ੧੯੮੪, ੧੯੮੯, ੧੯੯੧ 
ਅੱਠਵੀ' ਛਾਪ ਜਨਵਰੀ ੧੯੯੩ 


ਮੁੱਲ ੪-੫੦ 


ਪ੍ਰਕਾਸ਼ਕ 
ਸਿੰਘ ਬ੍ਰਦਰਜ਼, ਮਾਈ ਸੋਵਾਂ, ਅੰਮ੍ਰਿਤਸਰ 
ਰ੍ ੍ਰੰਟਰ 


ਰਵਿੰਦਰ ਪਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ 


-” ਭਲ ਅਕਸ” 


ਤਤਕਰਾ 
- ਸ੍ਰੀ ਗੁਰੂ ਹਰਿ ਰਾਇ ਸਾਹਿਬ- _ 


ਜਨਮ-ਤਰੀਕ ਤੇ ਅਸਥਾਨ 
ਗੁਰਿਆਈ 

ਅੱੜ ਅਤੇ ਕਾਲ 

ਮੰਦਰਾਂ ਵਿਰੁੱਧ ਸ਼ਾਹੀ ਹੁਕਮ 
ਸਹਿਮਿਆੰ ਨੂੰ ਸਹਾਰਾ 

ਦਾਰਾ ਸ਼ਿਕੌਹ ਉਤੇ ਅਸਰ 
ਦਿੱਲੀ-ਰਾਜਧਾਨੀ ਤੇ ਦੌੜ-ਭੱਜ 
ਸਿੱਖ ਧਰਮ ਉਤੋਂ ਹੋਰ ਚੋਟ 
ਸ਼ਾਹੀ ਸੱਦਾ _ 

ਜੌਤੀ ਜੋਤਿ 

ਜੀਵਨ ਵਿਚੋਂ ਸਿੱਖ ਧਰਮ ਦੀ ਤਾਲੀਮ 
ਕੀਰਤਪੁਰ ਵਿਚ ਗੁਰ-=ਅਸਥਾਨ 


ਸੀ ਗੁਰੁ ਹਰਿ ਕ੍ਰਿਸ਼ਨ ਸਾਹਿਬ- 


ਜਨਮ ਤੇ ਗੁਰਿਆਈ 

ਸਿੱਖ-ਸ਼ਰਧਾ ਦੀ ਪਰਖ 

ਕੁਝ ਮਸੌਦਾਂ ਦੀ ਗਿਰਾਵਟ 

ਬਾਬਾ ਰਾਮ ਰਾਇ ਜੀ ਨੂੰ ਚੁੱਕਣਾ 
ਕੁਝ ਬ੍ਰਾਹਮਣਾਂ ਦੀਆਂ ਨਵੀਆਂ ਆਸਾਂ 
ਔਰੇਗਜ਼ੋਬ ਕਸ਼ਮੀਰ ਨੂੰ 

ਸ਼ਾਹੀ ਸੱਦਾ ਦੂਜੀ ਵਾਰ 

ਗੁਰੂ ਤੇ ਸਿੱਖ ਦੀ ਸਾਂਝ 

ਦਿੱਲੀ ਵੱਲ ਰਵਾਨਗੀ 

ਇਕ ਬ੍ਰਾਹਮਣ ਦੀ ਚਾਲ ਤੇ ਪਰਖ 
ਦਿੱਲੀ ਪਹੁੰਚਣਾ 

ਅਸਚਰਜ ਆਤਮਕ ਉੱਚਤਾ 

ਜੋਤੀ ਜੋਤਿ 

ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਤਾਲੀਮ 
ਦਿੱਲੀ ਵਿਚ ਗੁਰ-ਅਸਥਾਨ 


'# ਜਸ ।ਨ = 


੧੦ 
੧੨ 
੧੫ 
੧੮ 
੨੧ 
੨੫ 
੨੬ 
੩੬ 


੩੯ 


੪੦ 
੪੧ 
8੨ 


, ਖੋਤੇ 


੪੪ 
8੬ 
੪੬ 


8੭ 


-੫੦ 


੫੧ 
੫੨ 
੫੫ 
੫੫ 


ਧੰਨਵਾਦ 


ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਕੋਮ ਕਰਦਿਆਂ ਫ਼ਰਵਰੀ 
੧੯੫੧ ਵਿਚ ਮੈ" ਸਰੀ ਗੁਰੂ ਹਰਿ ਰਾਇ ਸਾਹਿਬ ਅਤੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ 
ਸਾਹਿਬ ਦੇ ਜੀਵਨ-ਬਿਰਿਤਾਂਤ ਲਿਖੇ ਸਨ, ਜੋ ਅਜ ਤਕ ਅਣਛਪੇ ਹੀ ਪਏ 
ਰਹੇ । ਹੁਣ ਗੁਰੂ-ਕਿਰਪਾ ਨਾਲ ਮੋਰੀ ਇਹ.ਘਾਲ ਸਿਰੇ ਚੜ੍ਹ ਰਹੀ ਹੈ । 
ਪਹਿਲਾਂ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਬ੍ਰਿਤਾਂਤ ਭਾਰੀ ਗਿਣਤੀ 
ਵਿਚ ਛਪਿਆ ਅਤੇ ਫਿਰ ਗੁਰੂ ਮੰਮਰਦਾਸ ਜੀ, ਗੁਰੂ ਅਰਜਨ ਦੇਵ ਜੀ ਤੇ 
ਗੁਰੂ ਅੰਗਦ ਦੋਵ ਸਾਹਿਬ ਦੇ ਜੀਵਨ- ਬਿਤਾਂਤ ਛਪ ਗਏ । 2ਣ ਗੁਰ- 
ਇਤਿਹਾਸ ਦਾ ਇਹ ਹਿੱਸਾ ਪਾਠਕਾਂ ਦੇ ਹੱਥਾਂ ਵਿਚ ਪੁਜ ਰਿਹਾ ਹੈ । ਜਤਨ 
ਹੈ ਕਿ ਗੁਰੂ ਰਾਮਦਾਸ ਜੀ, ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਤੇਗ 
ਬਹਾਦਰ ਸਾਹਿਬ ਦੇ ਜੀਵਨ-ਬ੍ਰਿਤਾਂਤ ਇਸੇ ਸਾਲ ਹੀ ਛਪਵਾ ਦਿੱਤੇ 
ਜਾਣ । ਬਾਕੀ ਛਪਣਾ ਰਹਿ ਜਾਏਂਗਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 
ਜੀਵਨ-ਬ੍ਰਿਤਾਂਤ, ਉਹ ਚੜ੍ਹੇ ਸਾਲ ੧੯੬੯ ਦੇ ਅਰੈਭ ਵਿਚ ਛਪ ਜਾਣ 
ਦਾ ਪ੍ਰੋਗਰਾਮ ਹੈ । ਇਉ” ਮੋਰਾ ਲਿਖਿਆ ਗੁਰ-ਇਤਿਹਾਸ ਮੁਕੋਮਲ ਰੂਪ 
ਵਿਚ ਪਾਠਕਾਂ ਪਾਸ ਪੁਜ ਜਾਵੇਗਾ । 

__ ਇਹ ਸਭ ਸ/ਤਗੁਰੂ-ਪਾਤਿਸ਼ਾਹ ਦੀ ਮਿਹਰ ਸਦਕਾ ਹੋ ਰਿਹਾ ਹੈ; 

ਸਤਿਗੁਰੂ ਜੀ ਦਾ ਅਪਾਰ ਧਨਵਾਦ ਹੈ । 

ਪਾਠਕਾਂ ਤੋ ਆਸ ਰੱਖਦਾ ਹਾਂ ਕਿ ਉਹ ਹਮੇਸ਼ਾ ਵਾਂਗ ` ਇਨ੍ਹਾਂ 
ਪੁਸਤਕਾਂ ਨੂੰ ਘਰ-ਘਰੀ ਪਹੁੰਚਾ ਕੇ ਮੇਰੇ ਉਤਸ਼ਾਹ ਨੂੰ ਵਧਾਂਦੇ ਰਹਿਣਗੇ । 


੯, ਹੁਕਮ ਸਿੰਘ ਰੋਡ, 
ਅੰਮਿ੍‌ਤਸਰ ਰ ... ਸਿ. 
੨੩ ਮਈ, ੧੬੬੮ ਸਾਹਿਬ ਸਿੰਘ 


” 


/) 
੧ਓਂ ਸਤਿਗੁਰਪ੍ਰਸਾਦਿ ।। 


ਜੀਵਨ-ਬਿ੍‌ਤਾਂਤ 


ਸੀ ਗੁਰੂ ਹਰਿ ਰਾਇ ਸਾਹਿਬ 
[੧੬੩੦-੧੬੬੧] 
ਜਨਮ-ਤਰੀਕ ਅਤੇ ਅਸਥਾਨ- 
ਗੁਰੂ ਹਰਿ ਗੋਬਿੰਦ ਸਾਹਿਬ ਦੇ ਪੰਜ ਸਾਹਿਬਜ਼ਾਦੇ ਸਨ-ਬਾਬਾ 
ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਸੂਰਜ ਮਲ ਜੀ, ਬਾਬਾ 
ਅਣੀ ਰਾਇ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ । 
` ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ-ਬਾਬਾ ਧੀਰਮਲ ਜੀ 
ਅਤੇ (ਗੁਰੂ) ਹਰਿ ਰਾਇ ਸ਼ਾਹਿਬ । 

(ਗੁਰੂ) ਹਰਿ ਰਾਇ . ਸਾਹਿਬ ਦਾ ਜਨਮ ਨਗਰ ਕੀਰਤਪੁਰ 
ਵਿਚ ਮਾਘ ਸੁਦੀ ੧੩, (੧੯ ਮਾਘ) ਸੰਮਤ ੧੬੮੭ (ਮੁਤਾਬਕ 
੧੬ ਜਨਵਰੀ ਸੈਨ ੧੬੩੦) ਨੂੰ ਹੋਇਆ. ਸੀ । ਕੀਰਤਪੁਰ ਜ਼ਿਲਾ 
ਹੁਸ਼ਿਆਰਪੁਰ ਵਿਚ ਹੈ । ਇਹ ਨਗਰ ਹਾੜ ਸੰਮਤ ੧੬੮੪ (ਸੋਨ 
੧੬੨੭) ਵਿਚ ਵੱਸਿਆ ਸੀ। ਦੂਣ ਰੰਡੂਰ ਦੇ ਰਾਜੇ ਤਾਰਾ ਚੋਦ ਤੌ 
ਜ਼ਮੀਨ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਬਾਬਾ 
ਗੁਰਦਿੱਤਾ ਜੀ ਨੌ ਵਸਾਇਆ ਸੀ । ਇਹ ਉਹੀ ਥਾਂ ਹੈ ਜਿਥੇ ਗੂਰੂ . 
ਨਾਨਕ ਦੇਵ ਜੀ ਸਾਈ' ਬੁੱਢਣ ਸ਼ਾਹ ਨੂੰ ਮਿਲੇ ਸਨ । ਹੁਣ ਕੀਰਤਪੁਰ 
ਰੇਲ ਦਾ ਸਟੇਸ਼ਨ ਹੈ, ਸਰਹੈਦ ਡੋ' ਪਹਾੜ ਪਾਸੇ ਵੱਲ ਨੰਗਲ ਤੱਕ 


ਘ 


ਜਾਣ ਵਾਲ਼ੀ ਰੇਲਵੇ ਲਾਈਨ ਉਤੇ ਸਰਹੈਦ ਤੋਂ” ਯਾਰ੍ਹਵਾਂ ਤੇ ਰੋਪੜ ਤੋ 
ਤੀਜਾ । ਸਰਹੰਦ ਤੋਂ` ਕੀਰਤਪੁਰ ੪੩ ਮੀਲ ਅਤੇ ਰੋਪੜ ਤੋ“ ੧੭ ਮੀਲ 
ਦੀ ਵਿੱਥ ਤੇ ਹੈ। ਕੀਰਤਪੁਰ ਤੋਂ ਅਗਲਾ ਸਟੇਸ਼ਨ ਅਨੰਦਪੁਰ ਤੇ ਉਸ 
ਤੋ ਅਗਲਾ ਨੰਗਲ ਹੈ । ਕੀਰਤਪੁਰ ਤੇ ਅਨੰਦਪੁਰ ਦੀ ਵਿੱਥ ਪੰਜ ਮੀਲਾਂ 
ਦੀ ਹੈ। 
ਗੁਰਿਆਈ- 
ਗੁਰੂ ਹਰਿਗੋਬਿੰਦ ਸਾਹਿਬ ਜੀ ੬ ਚੋਤਰ _ਸੋਮਤ ੧੭੦੧ 

(ਮੁਤਾਬਕ ੩ ਮਾਰਚ ੧੬੪੪) ਨੂੰ ਐਤਵਾਰ ਕੀਰਤਪੁਰ ਜੌਤੀ-ਜੋਤਿ 

ਸਮਾਏ ਸਨ। ਆਪਣੇ ਦੇਰਾਂਡ ਤੋ” ਪਹਿਲਾਂ ਉਹਨਾਂ ਨੇ ਆਪਣੇ ਥਾਂ ਹਰਿ 
ਰਾਇ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿਮੇਵਾਰੀ ਸੌੱਪੀ । ਸੋ, ਉਸ ਵਕਤ 
ਇਹਨਾਂ ਦੀ ਉਮਰ ੧੪ ਸਾਲਾਂ ਦੇ ਕਰੀਂਬ ਸੀ । 


ਅੰੜ ਅਤੇ ਕਾਲ- 

ਅਸੀ ਪਿੱਛੋਂ ਪੜ੍ਹ ਆਏ ਹਾਂ ਕਿ ਅਕਬਰ ਦੇ ਰਾਜ ਸਮੇ ਮਾਝੇ 
ਵਿਚ ਤਿੰਨ ਚਾਰ ਸਾਲ ਬੜੀ ਔੜ ਲੱਗਣ ਦੇ ਕਾਰਨ ਭਿਆਨਕ ਕਾਲ 
ਪਿਆਂ ਸੀ । ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡ ਪਿੰਡ ਵਿਚ ਜਾਂ 
ਕੇ ਲੋੜਵੈਦਿਆਂ ਨੂੰ ਮਾਇਕ ਸਹਾਇਤਾ ਦੇ ਦੋ ਕੇ ਖੂਹ ਲਵਾਏ ਸਨ । 
ਇਸ ਕਾਲ ਦਾ ਅਸਰ ਜਦੋਂ' ਲਾਹੌਰ ਸ਼ਹਿਰ ਉੱਤੇ ਪਿਆ, ਤਾਂ ਸਤਿਗੁਰੂ 
ਜੀ ਅੱਠ ਮਹੀਨੇ ਲਾਹੌਰ ਰਹਿ ਕੇ ਦੁਖੀਆਂ ਦੀ ਹਰ ਤਰ੍ਹਾਂ ਮਦਦ ਕਰਦੇ 
ਰਹੇਂ । ਇਹੀ ਕਾਰਨ ਸੀ ਕਿ ਅਕਬਰ ਦੇ ਦਿਲ ਵਿਚ ਗੁਰੂ-ਘਰ ਵਾਸਤੇ 
ਆਦਰ-ਸਤਿਕਾਰ ਸੀ । 

ਅਸੀ ਇਹ ਭੀ ਵੇਖ ਆਏਂ ਹਾਂ ਕਿ ਜਹਾਂਗੀਰ ਦੇ ਵਕਤ 
ਲਾਹੌਰ ਅਤੇ ਕਸ਼ਮੀਰ ਵਿਚ ਗਿਲ੍ਹਟੀ-ਤਾਪ ਨੇ ਬੜੇ ਆਹੂ ਲਾਹੇ ਸਨ 1 
ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰੀਆਂ ਦੀ ਮਦਦ ਕਰਨ ਲਈ ਦੋ 
ਦੋ ਮੰਜ਼ਲਾਂ ਦੀ ਇਕ ਇਕ ਮੰਜ਼ਲ ਕਰ ਕੇ ਕਸ਼ਮੀਰ ਗਏ ਸਨ । ਉਥੇ 


੬ 


ਇਕ ਸਾਲ ਦੇ ਕਰੀਬ ਉਹਨਾਂ ਲੋਕਾਂ ਦੀ ਉਹ ਹਰ ਤਰ੍ਹਾਂ ਸਹਾਇਤਾ 
ਕਰਦੇ ਰਹੇ ਸਨ । ਫਿਰ ਲਾਹੌਰ ਆ ਕੇ ਭੀ ਸਤਿਗੁਰੂ ਜੀ ਨੇ ਮਰੀ 
ਦਾ ਸ਼ਿਕਾਰ ਹੋ ਰਹੇ ਗ਼ਰੀਬਾਂ ਦੀ ਮਦਦ ਕੀਤੀ ਸੀ । ਕਸ਼ਮੀਰ 
ਅਤੇ ਮਾਝੇ ਵਿਚ ਇਸੇ ਕਰਕੇ ਗੁਰੂ ਹਰਿ ਗੋਬਿੰਦ ਸਾਹਿਬ ਬੜੇ 
ਹਰਮਨ ਪਿਆਰੇ ਹੋਂ ਗਏ ਸਨ । ਪਰ ਜਹਾਂਗੀਰ ਉਤੇ ਇਸ ਦਾ 
ਉਲਟਾ ਅਸਰ ਪਿਆ ਸੀ । ਉਸ ਨੂੰ ਤੌਖਲਾ ਪੈ ਗਿਆ ਸੀ ਕਿ ਕਿਤੇ 
ਸਿੱਖਾਂ ਦੀ ਵਧਦੀ ਤਾਕਤ ਮੁਗ਼ਲ ਹਕੂਮਤ ਵਾਸਤੇ ਖ਼ਤਰਾ ਨਾ 
ਬਣ ਜਾਏ । 

ਸ਼ਾਹ ਜਹਾਨ ਦੇ ਰਾਜ ਸਮੇ ਭੀ ਹਿੰਦੁਸਤਾਨ ਵਿਚ ਭਾਰਾ ਕਲ 
ਪਿਆ ਸੀ । ਪਹਿਲਾਂ ਦੱਖਣ ਵਿਚ, ਫਿਰ ਕਸ਼ਮੀਰ ਵਿਚ ਅਤੇ ਫਿਰ 
ਪੰਜਾਬ ਵਿਚ ! ਕਸ਼ਮੀਰ ਵਿਚ ਤਾਂ ਬਹੁਤੀ ਵਰਖਾ ਨੇ ਫ਼ਸਲ-ਮਾਰ ਕਰ 
ਦਿੱਤੀ, ਦੱਖਣ ਅਤੇ ਪੰਜਾਬ ਵਿਚ ਔੜ ਨੇ ਲੋਕਾਂ ਨੂੰ ਆਤੁਰ ਕਰ 
ਦਿੱਤਾ । ਸੈਨ ੧੬੩੯ ਵਿਚ ਸ਼ਾਹ ਜਹਾਨ ਨੇ ਪੰਜਾਬ ਵਿਚ ਨਹਿਰਾਂ 
ਪੁਟਾਣ ਦੇ ਜਤਨ ਤਾਂ ਕੀਤੇ ਕਰਾਏ, ਪਰ ਫਿਰ ਭੀ ਸੈਨ ੧੬੪੬ 
ਵਿਚ ਇਥੇ ਕਾਲ ਪੈ ਹੀ ਗਿਆ । ਤਿੰਨ ਕੁ ਸਾਲ ਬੜੀ ਅੰੜ ਲੱਗੀ 
ਰਹੀ । ਜਿਥੇ ਜਿਥੇ ਇਸ ਔੜ ਨੇ ਤਬਾਹੀ ਮਚਾਈ, ਲੋਕ ਰੋਟੀ ਦੀ 
ਇਕ ਇਕ ਬੁਰਕੀ ਤੋ" ਆਤ੍ਰ ਹੋ ਗਏ । ਇਕ ਇਕ ਰੋਟੀ ਤ` 
ਸਰੀਰਕ ਇੱਜ਼ਤ ਵਿਕ ਰਹੀ ਸੀ । ਮਨੁੱਖਾਂ ਮਨੁੱਖਾਂ ਨੂੰ ਖਾਣ ਲੱਗ ਪਏ । 
ਮਾਪੇ ਆਪਣੇ ਬੱਚਿਆਂ ਨੂੰ ਵੇਚ ਰਹੇ ਸਨ । ਸ਼ਾਂਹ ਜਹਾਨ ਨੇ ਸ਼ਾਹੀ 
ਖ਼ਜ਼ਾਨੇ ਵਿਚੋ ਚਾਲੀ ਕੁ ਹਜ਼ਾਰ ਰੁਪਇਆ ਦੇ ਕੋ ਦਸ ਲੰਗਰ ਖੁਲ੍ਹਾਏ 
ਸਨ, ਪਰ ਇਤਨੀ ਥੋੜ੍ਹੀ ਰਕਮ ਨਾਲ ਅਤੇ ਫਿਰ ਸਰਕਾਰੀ ਹਾਕਮਾਂ 
ਦੀ ਰਾਹੀ” ਵਰਤੀ ਰਕਮ ਨਾਲ ਕਾਲ-ਪੀੜਤਾਂ ਦੀ ਕਿਤਨੀ ਕੁ 
ਸਹਾਇਤਾ ਹੋ ਸਕਦੀ ਸੀ ? 

ਗੁਰੂ ਹਰਿ ਰਾਇ ਸਾਹਿਬ ਦੇ ਸਾਹਮਣੇ ਆਪਣੇ ਦਾਦਾ ਅਤੇ 
ਪੜਦਾਦਾ ਜੀ ਦੇ ਪਾਏ ਪੂਰਨੇ ਮੌਜੂਦ ਸਨ । ਜਿਸ ਦਸਵੈਧ-ਮਰਯਾਦਾ 


ਲੀ 


ਨੇ ਗੁਰੂ ਅਰਜਨ ਸਾਹਿਬ ਅਤੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੋਂ 
ਗ਼ਰੀਬਾਂ ਨ ਨੂੰ ਅਮੌਲਕ ਸਹਾਰਾ ਦਿੱਤਾ ਸੀ, ਉਹੀ ਦਸਵੰਧ ਹੁਣ ਭੀ ਕਾਲ- 
ਪੀੜਤਾਂ ਲਈ ਥੇਮ੍ਰੀ ਸਾਬਤ ਹੋਇਆ । ਸਿੱਖਾਂ ਦੀ ਗਿਣਤੀ ਭੀ ਅੱਗੇ 
ਨਾਲ` ਬਹੁਤ ਵਧ `ਚੁਕੀ ਹੋਈ ਸੀ । ਹੋਰ ਹੋਰ ਪ੍ਰਾਂਤਾ ਵਿਚੋ" ਸੁਖੀ-ਵੱਸਦੇ 
ਸਿੱਖਾਂ ਨੇ ਦਿਲ ਖੋਲ੍ਹ ਕੇ ਮਾਇਆ ਭੇਜੀ, ਜੋ ਗੁਰੂ ਹਰਿ ਰਾਇ ਸਾਹਿਬ 
ਨੇ ਕਾਲ-ਪੀੜਤਾਂ ਦੀ ਮਦਦ ਵਾਸਤੇ ਵਰਤੀ 


ਮੰਦਰਾਂ ਵਿਰੁੱਧ ਰਿ ਹੁਕਮ- 

ਕੋਈ ਭੀ ਧਰਮ ਹੋਵੇ, ਕਿਤਨੇ ਹੀ ਉੱਚੋ ਆਦਰਸ਼ ਵਾਲਾ 
ਹੋਵੇ, ਜਦੋ“ ਉਹ ਸਿਰਫ਼ ਰੀਤਾਂ-ਰਸਮਾਂ ਦੀ ਹੱਦ-ਬੈਦੀ ਵਿਚ ਆ 
ਜਾਂਦਾ ਹੈ, ਤਦੇ ਉਸ ਧਰਮ ਦੇ ਆਗੂ ਤੇ ਰਾਖੋ ਮਨੁੱਖਤਾ ਦੀ ਕਦਰ 
ਕਰਨ ਦੇ ਨਿਸ਼ਾਨੇ ਤੋ ਉੱਕ ਜਾਂਦੇ ਹਨ । ਨਵੇ“ ਨਵੇ' ਧਰਮ-ਅਸਥਾਨ 
ਭੀ ਬਣਦੇ ਹੀ _ ਰਹਿੰਦੇ ਹਨ, ਫਿਰ ਭੀ ਧਾਰਮਿਕ ਕ੍ਰਿਆ ਧਰਮ 
ਅਸਥਾਨਾਂ ਦੇ ਅੰਦਰ ਹੀ ਰਹਿ ਜਾਂਦੀ ਹੈ । ਇਹ ਕਮਜ਼ੋਰੀ ਹਿੰਦੂ ਧਰਮ- 
ਦੇ ਨੇਤਾ ਬ੍ਰਾਹਮਣ ਲੋਕਾਂ ਵਿਚ ਆ ਹੀ ਚੁਕੀ ਸੀ । ਖ਼ਲਕਤ ਦਾ ਭਲਾ 
ਚਾਹੁਣ ਵਾਲੇ ਹਰੇਕ ਵਿਅਕਤੀ ਦਾ ਹੱਕ ਤੇ ਫ਼ਰਜ਼ ਹੈ ਕਿ ਇਸ 
ਉਕਾਈ ਵਲੋ” ਜਨਤਾ ਨੂੰ ਸੁਚੇਤ ਕਰੇ`। ਪਰ ਇਹ ਹੱਕ ਕਿਸੇ 
ਦਾ ਭੀ ਨਹੀ” ਕਿ ਤਲਵਾਰ ਦੋ ਦੇ ਡਰਾਫੇ ਦੇ ਕੇ ਕੁਰਾਹ ਤੋ" ਵਰਜੇ । 
ਹਿੰਦੂ-ਕੌਮ ਵਿਚ ਮੂਰਤੀ ਪੂਜਾ ਦਾ ਬਹੁਤ ਪਰਚਾਰ ਹੋ ਚੁਕਾ ਸੀ । 
ਇਹ ਮੂਰਤੀ-ਪੂਜਾ ਮੂਰਤੀ-ਪੂਜ ਮਨੁੱਖ ਨੂੰ ਮਨੁੱਖ=-ਜਾਤੀ ਦੀ ਸੋਵਾ ਵਲ' 
ਹੋਰ ਭੀ ਅਵੇਸਲਾ ਕਰਦੀ ਹੈ । ਮੂਰਤੀ-ਪੂਜ ਮਨੁੱਖ ਆਪਣੇ ਇਸ਼ਟ 
ਦੇਵਤੇ ਦੀ ਧੂਪ ਨਈਵੇਦ ਆਦਿਕ ਨਾਲ ਸੇਵਾ ਕਰ ਕੋ ਹੀ ਆਪਣੇ 
ਆਪ ਨੂੰ ਧਰਮੀ ਸਮਝੀ ਰੱਖਦਾ ਹੈ । ਮਨੁੱਖਾਂ ਦੇ ਦੁੱਖ-ਸੁਖ ਵਿਚ ਭਾਈਵਾਲ 
ਬਣਨ ਦੀ ਉਹ ਲੋੜ ਮਹਿਸੂਸ ਨਹੀ” ਕਰਦਾ । ਸਾਰੇ ਭਾਰਤ ਦੇ ਪਿੰਡ 
'ਪਿੰਡ ਸ਼ਹਿਰ ਸ਼ਹਿਰ ਵਿਚ ਹਿੰਦੂ ਮੰਦਰਾਂ ਦਾ ਜਾਲ ਵਿਛਿਆ ਹੋਇਆ 


੮ 


ਦੱ 


ਸੀ। ਹਰ 'ਥਾਂ ਇਹੀ ਧਰਮ ਕਮਾਇਆ ਜਾ ਰਿਹਾ ਸੀ । ਖ਼ਲਕਤ ਦੇ 
ਹਰੇਕ ਦਰਦੀ ਦਾ ਇਹ ਭੀ ਹੱਕ ਤੇ ਫ਼ਰਜ਼ ਹੈ ਕਿ ਇਸ ਉਕਾਈ ਵਲ 

- ਭੀ ਧਿਆਨ ਦਿਵਾਏ । ਪਰ ਤਾਕਤ ਦਾ ਵਿਖਾਵਾ ਮਨੁੱਖਤਾ ਦੇ ਉਲਟ ਹੈ । 
ਮੁਸਲਮਾਨ ਮੂਰਤੀ-ਪੂਜਾ ਦੇ ਵਿਰੋਧੀ ਹਨ । ਮੁਸਲਮਾਨ ਬਾਦਸ਼ਾਹਾਂ ਦੇ 

` ਨਾਲ` ਬੜੇ ਬੜੇ ਉੱਘੇ ਵਿਦਵਾਨ ਆਲਮ-ਫ਼ਾਜ਼ਲ ਪੀਰ-ਫ਼ਕੀਰ 
ਔਲੀਆ ਭੀ ਹਿੰਦੁਸਤਾਨ ਵਿਚ ਆ ਗਏ, ਜੌ ਭਾਰਤ-ਵਾਸੀ ਹਿੰਦੂਆਂ ਨੂੰ 
ਇਸਲਾਮ ਦੀਆਂ ਖ਼ੂਬੀਆਂ ਦੱਜ ਕੇ ਉਹਨਾਂ ਨੂੰ ਮੁਸਲਮਾਨ ਬਣਨ ਲਈ 
ਪ੍ਰੋਰਦੇ ਸਨ, ਮੂਰਤੀ-ਪੂਜਾ ਵਲੋ” ਭੀ ਰੋਕਦੇ ਸਨ ।- ਇਹ ਉੱਦਮ 
ਉਹਨਾਂ ਦਾ ਹੱਕ ਸੀ । ਮੁਗ਼ਲ ਬਾਦਸ਼ਾਹਾਂ ਦੇ ਵੇਲੋਂ ਲਾਹੌਰ, ਅੰਬਾਲਾ, 
ਸਰਹੈਦ, _ਥਾਨੌਸਰ਼, ਅਹਿਮਦਾਬਾਦ, ਬੁਰਹਾਨਪੁਰ ਅਤੇ ਜੌਨਪੁਰ 
ਇਸਲਾਮੀ ਪਰਚਾਰ ਦੇ ਬੜੇ ਪਰਸਿੱਧ ਕੇਂਦਰ ਸਨ.।' ਕਸ਼ਮੀਰ ਭੀ 
ਇਸਲਾਮ ਦਾ ਗੜ੍ਹ ਬਣ ਚੁੱਕਿਆ ਸੀ। 


1 


- ਪਰ ਸ਼ਾਹ ਜਹਾਨ ਨੇ ਹੁਕਮ ਦੇ ਦਿੱਤਾ ਕਿ ਸਭ ਨਵੇ" ਬਣੇ 
ਹਿੰਦੂ-ਮੰਦਰ ਢਾਹ ਦਿੱਤੇ ਜਾਣ, ਅਤੇ ਅਗਾਂਹ ਨੂੰ ਕੋਈ ਮੰਦਰ ਬਣਨ 
ਨਾ ਦਿੱਤਾ ਜਾਏ । ਪੁਰਾਣੇ ਮੰਦਰਾਂ ਦੀ ਮੁਰੈਮਤ ਭੀ ਵਰਜ ਦਿੱਤੀ ਗਈ । 
ਹਿੰਦੂਆਂ ਨੂੰ ਮੁਸਲਮਾਨ ਬਣਾਣ ਲਈ ਕਈ ਕਿਸਮ ਦੇ ਸਰਕਾਰੀ 
ਦਬਾਅ ਪਾਏ ਜਾਣ ਲੱਗ ਪਏ ।` 


ਸ਼ਾਹ ਜਹਾਨ ਦਾ ਇਹ ਹੁਕਮੇ ਸਿੱਖਾ ਦੇ ਧਰਮ-ਅੱਸਥਾਨਾਂ 
ਉਤੋਂ ਲਾਗੂ ਨਹੀ” ਸੀ, ਕਿਉ'ਕਿ ਸਿੱਖ _ਮੂਰਤੀਪੂਜ ਨਹੀ” ਸਨ । ਨਾ 
ਹੀ _ਸਿੱਖ-ਧਰਮ _ਕਕਿਸੇਂ ਰਸਮ-ਰੀਤਾਂ ਵਿਚ ਫਸ ਕੇ ਮਨੁਰੱਖ-ਜਾਤੀ ਦੀ 
ਸੇਵਾ ਵਲੋ' ਅਵੇਸਲਾ ਹੋਇਆ ਸੀ । ਸ੍ਰੀ ਹਰਿਮੰਦਰ ਸਾਹਿਬ ਅਤੇ 
ਸੀ ਅਕਾਲ ਤਖ਼ਤ, ਸਾਹਿਬ ਅਜੇ _ਨਵੇ ਹੀ ਧਧਰਮ-ਅਸਥਾਨ ਬਣੇ 
ਸਨ । ਮਾਝੇ ਮਾਲਵੇ ਅਤੇ ਦੁਆਬੇ ਵਿਚ ਹੋਰ ਭੀ ਥਾਂ ਥਾਂ ਨਵੇ 
_. ਗੁਰਦੁਆਰੇ. ਬਣ ਰਹੇ ਸਨ । ਸਿੱਖ ਗੁਰਦੁਆਰਿਆਂ ਦੇ ਵਿਰੁੱਧ 


੯ 


ਸ਼ਾਹ ਜਹਾਨ ਦਾ ਕੋਈ ਅਜਿਹਾ ਹੁਕਮ ਨਹੀ” ਸੀ, ਜੈਸਾ ਕਿ ਹਿੰਦੂ-ਮੰਦਰਾਂ 
ਬਾਰੇ ਦਿੱਤਾ ਗਿਆ ਸੀ । 


ਸਹਿਮਿਆਂ ਨੂੰ ਸਹਾਰਾ- 


ਪਰ ਗੁਰੂ ਹਰਿ ਰਾਇ ਸਾਹਿਬ ਵਾਸਤੇ ਇਤਨਾ ਕਾਫ਼ੀ ਨਹੀ" ਸੀ । 
_ ਸਾਰੀ ਹਿੰਦੂ ਜਨਤਾ ਉਤੇ ਸਹਿਮ ਪੈ ਗਿਆ, ਮਨੁੱਖਤਾ ਪੈਰਾਂ ਹੇਠ ਲਤਾੜੀ 
ਜਾਣ ਲੱਗ ਪਈ । ਸਿੱਖ: ਧਰਮ ਦੇ ਦਿਸ਼ਟੀਕੋਣ- ਤੋ? ਮਨੁੱਖਤਾ ਦੇ ਦੋ ਹੀ 
ਵੱਡੇ ਲੱਛਣ ਹਨ-ਨਾ ਕਿਸੇ ਨੂੰ ਡਰਾਵੇ, ਅਤੇ ਨਾ ਹੀ ਕਿਸੇ ਤੋਂ' ਡਰੇ । 
ਸਹਿਮੇ ਹੋਏ ਹਿੰਦੂਆਂ ਨੂੰ ਸਹਾਰਾ ਦੇਣ ਲਈ ਗੁਰੂ - ਹਰਿ ਰਾਇ ਸਾਹਿਬ 
ਪਹਿਲਾਂ ਤਾਂ ਕੀਰਤਪੁਰ ਦੇ ਚੁਗਿਰਦੇ ਦੇ ਇਲਾਕੇ ਵਿਚ ਪਰਚਾਰ 
ਕਰਦੇ ਰਹੇ । ਕੀਰਤਪੁਰ ਤੋ" ਪਰੇਂ ਦੇ ਪਹਾੜੀ ਇਲਾਕੇ ਵਿਚ ਖ਼ਾਸ 
ਤੌਰ ਤੇ ਵਧੀਕ ਲੜ ਸੀ, ਕਿਉਕਿ ਉਹ ਲੌਕ ਪੱਥਰ-ਪੂਜ ਭੀ ਸਨ 
ਅਤੇ ਡਰਾਕਲ ਭੀ ਸਨ । ਸੋਨ ੧੬੫੪ ਤੋ' ੧੬੫੮ ਤਕ ਬਾਹਰ 
ਦੁਆਬੇ ਮਾਲਵੇ ਅਤੇ ਮਾਝੇ ਦੇ ਇਲਾਕੇ ਵਿਚ ਚਾਰ ਸਾਲਾਂ ਦਾ ਚੁੱਕਰ. 
ਲਾਇਓ ਨੇ । 

ਕੀਰਤਪੁਰ ਤੋ” ਚੱਲ ਕੇ ਵੱਡੀ ਬਹਿਲੀ, ਹਰੀਆਂ ਵੇ ਵੇਲਾਂ, ਭੁੰਗਰਨੀ, 
ਬੋਬੋਲੀ ਆਦਿਕ ਪਿੰਡਾਂ ਵਿਚ ਠਹਿਰਦੇ ਹੋਏ ਸਤਿਗੁਰੂ ਜੀ ਸ਼ਹਿਰ 
ਕਰਤਾਰਪੁਰ ਤੋ" ਬਾਹਰ ਮੀਲ ਕੁ ਪੈਂਡੇ 'ਤੇ ਆ ਉਤਰੇ । ਉਥੇ ਹੁਣ 
ਮੰਜੀ ਸਾਹਿਬ ਗੁਰਦੁਆਰਾ ਹੈ । ਕਰਤਾਰਪੁਰ ਵਿਚ ਪੰਦਰ੍ਹਾਂ ਕੁ ਦਿਨ 
ਰਹਿ ਕੇ ਸਤਿਗੁਰੂ - ਜੀ ' ਅੰਮ੍ਰਿਤਸਰ ਆਏ ਅਤੇ ਇਥੇ ੬ .ਮਹੀਨੇ 
ਟਿਕੇ । ਸ਼ਹਿਰ ਅੰਮਿ੍‌ਤਸਰ ਗੁਰੂ ਰਾਮਦਾਸ ਜੀ ਨੇ ਸੰਨ ੧੫੭੦ 
ਵਿਚ ਵਸਾਇਆ ਸੀ। ਗੁਰੂ ਹਰਿ ਗੋਬਿੰਦ ਸਾਹਿਬ ਨੇ ਸੈਨ ੧੬੩੦ 
ਵਿਚ ਇਹ ਸਹਿਰ ਛੱਡਿਆ ਅਤੇ ਮੁੜ ਇਥੇ ਨਹੀ ਆਏ । ਸਿੱਖ 
ਧਰਮ ਦੇ ਪਰਚਾਰ ਦਾ ਕੇਂਦਰ ਮਾਝੇ ਤੋ ਦੁਆਬੇ ਵਿਚ ਤਬਦੀਲ 
ਕੀਤਾ ਗਿਆ । ਅੰਮ੍ਰਿਤਸਰ ਵਿਚ ਗੁਰੂ ਰਾਮਦਾਸ, ਗੁਰੂ ਅਰਜਨ 


੧੦ 


੧, 


ਸਾਹਿਬ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਨੇ ੬੦ ਸਾਲ' ਰਿਹ ਇਸ਼ 
ਰੱਖੀ । ਫਿਰ ੧੬੩੦ ਤੋ ਪਿੱਛੋ` ੨੪ ਸਾਲ ਤਕ ਗੁਰੂ ਸਾਹਿਬ 
ਇਥੇ ਨਹੀ" ਆਏ । ਸੀ ਹਰਿਮੰਦਰ ਸਾਹਿਬ `ਦਾ - ਪਰਬੰਧ ਗੁਰੂ 
ਹਰਿਗੋਬਿੰਦ ਸਾਹਿਬ ਸਿੱਖਾਂ ਦੇ ਸਪੁਰਦ ਕਰ ਗਏ ਸਨ । ਸੌਨ 
੧੬੫੪ ਵਿਚ ਗੁਰੂ ਹਰਿ ਰਾਇ ਸਾਹਿਬ ਇਥੇ ਆ ਕੇ ੬ ਮਹੀਨੇ 
ਰਹੇਂ ਅਤੇ ਮੁੜ ਵਾਪਸ ਕਰਤਾਰਪੁਰ ਚਲੋ ਗਏ, ਜਿਥੇ ਦਸ ਕੁ ਮਹੀਨੇ 
ਨਿਵਾਸ ਰੱਖਿਓ ਨੇ । ਮਾਲਵੇ ਦੇ ਪਰਸਿੱਧ ਪਰਚਾਰਕ ਭਾਈ ਭਗਤ ਜੀ 


ਇਥੇ ਸਤਿਗੁਰੂ -ਜੀ ਦੇ ਦਰਸ਼ਨ. ਨੂੰ ਆਏ, ਅਤੇ ਇਥੋਂ ਹੀ ਚਲਾਣਾ ਕਰ 
-ਗੋਏ । ਸਤਿਗੁਰੂ ਜੀ ਨੇ ਭਾਈ ਭਗਤੂ ਦੇ ਥਾਂ ਉਸ ਦੋ ਛੱਟੇ ਪੁੱਤਰ 


ਭਾਈ ਜੀਉਣ ਨੂੰ ਯੋਗ ਪ੍ਰੇਮੀ ਸਿੱਖ ਵੇਖ ਕੇ ਮਾਲਵੇ ਦਾ ਮਸੈਦ ਮੁਕੱਰਰ 
ਕਰ ਦਿੱਤਾ । 

ਮਾਲਵੇ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਦੇ ਆਦਰਸ਼ 
ਦਾ ਪਰਚਾਰ ਕਰਨ ਲਈ ਸਤਿਗੁਰੂ ਜੀ ਕਰਤਾਰਪੁਰ ਤੋ" ਚੱਲ ਪਏ । 


`_ ਨੂਰ ਮਹੱਲ, ਡਰੋਲੀ,' ਭਾਈ. ਰੂਪਾ, ਕਾਂਗੜ ਆਦਿਕ ਨਗਰਾਂ ਤੋ" ਹੁੰਦੇ, 


ਹੋਏ ਪਿੰਡ ਮਰਾਝ ਪਹੁੰਚ 1 ਇਥੋਂ ਦੇ ਚੌਧਰੀ ਕਾਲੇ ਨੇ ਬੜੀ ਸੇਵਾ 


_ ਕੀਤੀ । ਸਤਿਗੁਰੂ ਜੀ ਇਥੇ ਕਈ ਦਿਨ ਟਿਕੇ ਰਹੇ । ਇਕ ਦਿਨ 


੬ 
੭ 


ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਤੇ ਸੁਂਦਲੀ ਨੂੰ ਨਾਲ ਲੌ ਕੇ 
ਸਤਿਗੁਰੂ ਜੀ ਦੇ ਦਰਬਾਰ ਵਿਚ ਆਇਆ 1 ਇਹਨਾਂ ਮੁੰਡਿਆਂ ਦੇ 


ਮਾਪੇ ਮੇਰ ਚੁਕੇ ਹੋਏ ਸਨ । ਚੌਧਰੀ ਕਾਲਾ ਹੀ ਇਹਨਾਂ ਦੀ ਪਾਲਣਾ- 


ਪੋਸਣਾ ਕਰਦਾ ਸੀ । ਮੁੰਡਿਆਂ ਨੇ ਸਤਿਗੁਰੂ ਜੀ ਅੱਗੇ ਮੱਥਾ ਟੇਕ ਕੇ 
ਆਪਣੇ ਢਿੱਡ ਉਤੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ । ਸਤਿਗੁਰੂ ਜੀ 
ਵੇਖ ਕੇ ਹੱਜ ਪਏ 1 ਕਾਲੇ ਨੂੰ ਕਾਰਨ ਪੁੱਛਿਓ ਨੇ, ਤੋਂ ਉਸ ਨੇ ਉੱਤਰ 
ਦਿੱਤਾ ਕਿ ਯਤੀਮ ਕੁਝ ਖਾਣ ਨੂੰ ਮੰਗਦੇ ਹਨ । ਸਤਿਗੁਰੂ ਜੀ ਨੌ 
ਬਚਨ ਕੀਤਾ ਕਿ ਇਹਨਾਂ ਦੀ ਸੋਤਾਨ ਤਾਂ ਸਤਲੂਜ ਤੇ ਜਮਨਾ ਦ 
ਵਿਚਕ'ਰ ਰਾਜ. ਕਰੇਗੀ । ਅਗਲੋਂ _ਦਿਨ ਚੌਧਰੀ ਕਾਲਾ ਆਪਣ/ 


੧੧ 


ਵਹੁਟੀ ਦੇ ਕਹਿਣ `ਤੇ ਆਪਣੇ ਪੁੱਤਰਾਂ ਨੂੰ ਲੈ ਆਇਆ । ਉਹਨਾਂ ਨੰ 
ਭੀ ਉਹੀ ਕੁਝ ਕੀਤਾ-। ਪਰ ਚੌਧਰੀ ਨੇ ਅਸਲੀ ਸਾਰੀ ਗੱਲ ਸੁਣਾ 
ਦਿੱਤੀ ਕਿ ਬੱਚੇ ਸਿਖਾਂ-ਪੜ੍ਹਾ ਕੇ ਲਿਆਂਦੇ ਹਨ । ਗੁਰੂ ਹਰਿ ਰਾਇ 
ਸਾਹਿਬ ਨੇ.ਬਚਨ ਕੀਤਾ ਕਿ ਇਹਨਾਂ ਦੀ ਸੈਤਾਨ ਭੀ ਸਭ ਮਾਡੀਦਾਰ 
ਹੋਵੇਗੀ । 
ਪਿੰਡ ਮਰਾਝ ਤੋ” ਸਤਿਗੁਰੂ ਜੀ ਪਿੰਡ ਿੰਝ-ਕੇ ਰੀ । ਮਾਲਵੇ 
ਦੇ ਪਰਸਿੱਧ ਪਰਚਾਰਕ ਭਾਈ ਭਗਤੂ ਦਾ ਇਹੀ ਜਨਮ-ਪਿੰਡ ਸੀ । 
ਗੁਰੂ ਅਰਜਨ ਦੇਵ ਜੀ ਦੇ ਵੇਲੇ ਮਾਲਵੇ ਵਿਚ ਚਾਰ ਉੱਘੇ ਮਸੈਦ 
ਸਨ-ਭਾਈ ਬਹਿਲ, 'ਭੂਦੜ, ਪੰਜਾਬਾ ਅਤੇ ਭਗਤੂ । ਇਹਨਾਂ ਸਭਨਾਂ 
ਵਿਚੋਂ. ਭਾਈ ਭਗਤ੍ੂ ਨੇ ਆਪਣੀ ਜ਼ਿਮੋਵਾਰੀ ਬੜੇ ਉੱਦਮ ਤੇ ਸ਼ਰਧਾ 
ਨਾਲ ਨਿਬਾਹੀ । ਭਾਈ ਭਗਤ ਬੇੈਰਾੜਾਂ ਦੇ ਇਲਾਕੇ ਦਾ ਪਰਚਾਂਰਕ 
ਸੀ । ਬਿੰਝੂ-ਕੇ ਤੋ ਵਾਪਸ ਜੰਡਾਂਵਾਲੇ ਆਦਿਕ ਪਿੰਡਾਂ ਤੋਂ ਹੁੰਦੇ ਹੋਏ 
“ਕੀਰਤਪੁਰ ਆ ਗਏ । 
ਸਤਿਗੁਰੂ ਜੀ ਦੇ ਵੱਡੇ ਭਰਾ ਬਾਬਾ ਹੀ ਗੀ ਜੀ ਦੋ ਪੁੱਤਰ 
ਦਾ ਵਿਆਹ ਸੀ । ਕੀਰਤਪੁਰ ਵਿਚ ਤਿੰਨ ਕੁ ਮਹੀਨੇ ਠਹਿਰ ਕੇ ਗੁਰੂ 
ਹਰਿ ਰਾਇ` ਸਾਹਿਬ ਵਿਆਹ ਵਿਚ ਸ਼ਾਮਲ ਹੋਣ. ਲਈ ` ਦਰਿਆ 
ਸਤਲੁਜ ਮਾਛੂਵਾੜੇ .ਦੇ' ਪੱਤਣ ਤੋ“ ਲੰਘ ਕੇ ਕਰਤਾਰਪੁਰ ਆਏ । 
ਪੰਜ ਕੁ ਮਹੀਨੇ ਇਥੇ -ਰਹਿ ਕੋ` ਸਤਿਗੁਰੂ ਜੀ ਫਿਰ-ਮਾਝੇ ਵਿਚ ਆਏ, 
`ਕੁਝ ਦਿਨ ਗੋਇੰਦਵਾਲ --ਠਹਿਰੇ । ਫਿਰ -ਵਾਪਸ ਕਰਤਾਰਪੁਰ ਤੋ 
ਹੁੰਦੇ ਹੋਏ ਸਤਲਜ ਪਾਰ ਕਰ ਕੇ ਕੀਰਤਪੁਰ ਚਲੇ ਰਿ । ਇਹ ਸਾਰਾ 
ਚੱਕਰ ਚਾਰ ਕੁ ਸਾਲਾਂ ਦਾ ਸੀ ਇੱ 


` ਵਾਰਾ ਸ਼ਿਕੋਹ ਉਤੇ ਅਸਰ-- 


ਅਸੀ ਇਹ ਵੇਖ ਚੁਕੇ ਹਾਂ ਕਿ ਮੁਗ਼ਲ ਬਾਦਸ਼ਾਹਾਂ ਦੀ ਖ਼੍ਰਫ਼ੀਆ 
'ਪੁਲਸ ਦਾ ਸਿਲਸਿਲਾ ਬੜਾ ਤਕੜਾ ਅਤੇ ਕਾਮਯਾਬ' ਸੀ । ਸ਼ਾਹ > 


ਦਾ 


£ 


'੧੨ 


੬ 


ਜਹਾਨ ਨੂੰ ਸਭ ਖ਼ਬਰਾਂ ਪਹੁੰਚ ਰਹੀਆਂ` ਸਨ ਕਿ ਬਿਪਤਾ ਵੇਲੇ ਕੌਣ 


ਦੁਖੀਆਂ ਦਾ ਸੱਚਾ ਦਰਦੀ ਸਾਂਬਤ ਹੋ ਰਿਹਾ ਹੈ ।` ਬਾਦਸ਼ਾਹ ਉੱਤੇ 
ਇਸ ਦਾ ਅਸਰ ਪੈਣਾ ਕੁਦਰਤੀ ਗੱਲ ਸੀ । ਪਰ ਸਤਿਗੁਰੂ ਜੀ` ਦੇ 
ਇਸ ਉੱਦਮ ਦਾ ਸਭ ਤੋਂ` ਡੂੰਘਾ ਅਸਰ ਪਿਆ 'ਦਾਰਾ ਸ਼ਿਕੌਹ ਉਤੇ । 
ਉਸ ਦਾ ਗਵਰਨਰ ਸੀ, ਉਸੇ ਦਾ ਹੀ ਇਹ ਫ਼ਰਜ਼ ਸੀ, 

ਖੋ ਕਿ ਪਰਜਾ ਦੁਖੀ ਨਾ ਰਹੇ । ਦਾਰਾ ਸ਼ਿਕੌਹ ਦੇ ਅੰਦਰ ਗੁਰੂ-ਘਰ 
ਰੀ ਤਰ ਗਈ । ਮੌਕਾ ਮਿਲਣ 'ਤੇ ਦਾਰਾ ਗੁਰੂ ਹਰਿ 
ਰਾਇ ਸਾਹਿਬ ਨੂੰ ਮਿਲਦਾ ਭੀ ਰਿਹਾ 1 ਉਸ ਨੇ ਇਕ ਵਾਰੀ ਗੂਰੂ ਕੇ 
ਲੰਗਰ ਵਾਸਤੇ ਜਾਗੀਰ ਦੇਣ ਦੀ ਭੀ ਕੋਸ਼ਸ਼ ਕੀਤੀ, ਪਰ ਸਤਿਗੁਰੂ ਜੀ ਨੇ 
ਇਹ'ਆਖ ਕੇ ਇਨਕਾਰ ਕੌਰ ਦਿੱਤਾ ਕਿ ਇਹ ਲੰਗਰ ਸਿੱਖਾਂ ਦੇ ਪਿਆਰ- 
'ਗਰਬਾਨੀ ਦੀ ਰਾਹੀਂ ਹੀ ਚਲਣਾ ਚਾਹੀਦਾ ਹੈ ।' 


ਰ੍ ਸਰੀਰਕ ਸੁਖ-ਦੁੱਖ ਹਰੇਕ ਉਤੇ ਹੀ. ਆਇਆ ਕਰਦੇ ਹਨ । 
ਵੱਡਿਆਂ ਲੋਕਾਂ ਦੇ ਨਿਜੀ ਹਕੀਮ-ਡਾਕਟਰ ਹੁੰਦੇ ਹਨ । ਜਿਤਨਾ ਧਨ 

ਦੌਲਤ ਵਧੀਕ, ਉਤਨਾ' ਹੀ ਵਧੀਕ ਜਿੰਦ ਨੂੰ ਖ਼ਤਰਾ । ਬਾਂਦਸ਼ਾਹਾਂ ਦੇ ਤਾਂ 
ਖ਼ਾਸ ਇਤਬਾਰੀ ਹਕੀਮ ਹੋਣੇ ਹੋਏ । ਦਾਰਾ ਇਕ ਵਾਰੀਂ 'ਬੀਮਾਰ` ਪੈ 
ਗਿਆ; ਬੀਮਾਰੀ ਭੀ ਕੁਝ ਖ਼ਤਰਨਾਕ ਹੀ ਬਣ ਗਈ । ਅਜਿਹੇ ਸਮਿਆਂ 


`ਤੇ ਅਜਿਹੇ ਬੰਦਿਆਂ ਦੀ ਜਾਨ `ਦੀ ਰਾਖੀ ਕਰਨ ਲਈ ਉਜ਼ੋਚੇ ਪਰੰਥੁੰਧ 


'ਕਰਨੇ ਪਿਆ ਕਰਦੇ ਹਨ ਕਿ ਕੋਈ ਸ਼ਰੀਕ _ਵਾਰ ਨਾ ਕਰ ਜਾਏ. | 


ਮੁਗ਼ਲ ਬਾਦਸ਼ਾਹਾਂ ਵਿਚ ਤਾਂ ਇਹ ਰੀਤ ਹੀ ਚਲੀ ਆ ਰਹੀ ਸੀ੍‌ 


ਰਾਂਜ ਦੀ ਖ਼ਾਤਰ ਭਰਾ ਭਰਾਵਾਂ ਦੇ ਜਾਨੀ ਵੈਰੀ ਬਣਦੇ ਰਹੇ ਸਨ। ਫਿਰ 
ਭੀ ਗੁਰੂ ਹਰਿ ਰਾਇ ਸਾਹਿਬ ਦੀ ਨਿਰਵੈਰਤਾ ਅਤੇ ਉੱਚੀ ਮਨੁੱਖਤਾ.ਉਤੋਂ 
ਸ਼ਾਹ ਜਹਾਨ ਅਤੇ ਦਾਰਾ ਨੂੰ ਇਤਨਾ ਯਕੀਨ ਹੋ. ਚੁਕਾ ਸੀ ਕਿ ਦਾਰਾ ਨੌ 
ਉਹ ਦਵਾਈ ਨਿਸੈਗ ਹੋ ਕੇ ਵਰਤੀ, ਜੋ ਸਤਿਗੁਰੂ ਜੀ ਨੇ ਉਸ ਵਾਸਤੇ 
ਭੇਜੀ ਸੀ। 


'੧੩ 


-ਪਰ ਪਾਠਕ ਇਥੇ ਸ਼ਾਹ ਜਹਾਨ ਦੀ ਰਾਜਨੀਤੀ ਬਾਰੇ ਟਪਲਾ 
ਨਾਂ ਖਾ ਜਾਣ। ਖੁਫ਼ੀਆ ਪੁਲਸ ਦੀ ਰਾਹੀ ਸ਼ਾਹ ਜਹਾਨ ਨੂੰ ਰੋਜ਼ ਰੋਜ਼ 
` ਦੀਆਂ ਖ਼ਬਰਾਂ ਅੱਪੜਦੀਆਂ ਸਨ । ਉਸ ਨੂੰ ਪਤਾ ਸੀ ਕਿ ਕੱਲ ਦੀ 
ਬਿਪਤਾ ਵੇਲੇ ਗੁਰੂ ਹਰਿ ਰਾਇ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ 
ਕਾਲ-ਪੀੜਤਾਂ ਦੀ ਸਿਰੋਂ-ਪਰੇ ਸਹਾਇਤਾ ਕੀਤੀ ਸੀ, ਅਤੇ ਲੋਕਾਂ ਦੇ 
ਦਿਲਾਂ ਵਿਚ ਉਹਨਾਂ ਵਾਸਤੇ ਡੂੰਘਾ ਪਿਆਰ ਬਣਦਾ .ਜਾ ਰਿਹਾ ਸੀ । 
ਸ਼ਾਹ ਜਹਾਨ ਜਾਣਦਾ ਸੀ ਕਿ ਜਿਨ੍ਹਾਂ ਹਿੰਦੂਆਂ ਨੂੰ ਮੁਸਲਮਾਨ ਬਣਾਣ 
ਲਈ ਉਸ ਨੇ ਨਵੇ' ਹੁਕਮ, ਜਾਰੀ ਕੀਤੇ ਸਨ, ਉਹ ਮੁਸਲਮਾਨ 
ਬਣਨ ਦੇ ਥਾਂ ਗੁਰੂ ਨਾਨਕ ਦੇਵ ਦੇ ਸਿੱਖ ਬਣਦੇ ਜਾ ਰਹੇ ਸਨ, 
ਕਿਉਕਿ ਇਸ ਤਰ੍ਹਾਂ ਉਹ ਬ੍ਰਾਹਮਣ ਦੇ ਧਾਰਮਿਕ ਜੂਲੋ ਹੇਠੋ” ਭੀ 
ਨਿਕਲ ਜਾਂਦੇ ਸਨ ਅਤੇ ਆਪਣੇ ਸਾਕਾਂ ਸੋਬਧੀਆਂ ਨਾਲੋਂ ਵਿੱਥ 
ਪੈਣ ਤੋ" ਬਚੇ ਰਹਿੰਦੇ ਸਨ । ਸ਼ਾਹ ਜਹਾਨ ਗੁਰੂ ਹਰਿ ਰਾਇ ਸਾਹਿਬ ਦੀ 
ਜ਼ਾਤੀ ਸ਼ਖ਼ਸੀਅਤ ਦੀ ਕਦਰ ਕਰਦਾ ਹੋਇਆ ਭੀ ਉਹਨਾਂ ਦੇ ਜਨਤਾ 
ਵ੍ਰਿਚ ਵਧਦੇ ਰਸੂਖ਼ ਨੂੰ ਪਸੋਦ ਨਹੀ" ਕਰ ਸਕਦਾ. ਸੀ । ਇਸ ਰਸੂਖ਼ ਤੋੱ 
ਉੱਸ 5 ਨੂੰ ਆਪਣੀ ਬਾਦਸ਼ਾਹੀ ਵਾਸਤੇ ਖ਼ਤਰਾ ਸੀ । ਸੋ, ਸ਼ਾਹ .ਜਹਾਨ 
ਅਵੇਸਲਾ ਨਹੀ” ਸੀ । ਉਹ ਗੁਰੂ-ਘਰ ਦੀ ਕਿਤੇ ਦੂਰ ਨੌੜੇ ਦੀ ਪਰਸਪਰ 
ਫੁੱਟ ਭਾਲਦਾ ਸੀ, ਜਿਸ ਵਿਚ ਉਹ ਹੋਰ ਵਧੀਕ _ਵਿੱਥ ਪਵਾ ਸਕੇ । 
ਸਿੱਖ-ਇਤਿਹਾਸ ਲਿਖਦਾ ਹੈ ਕਿ ਪੈਂਦੇ ਖ਼ਾਂ ਦੀ -ਬੇ-ਵਫ਼ਾਈ ਦੇ ਕਾਰਨ 
ਜਿਹੜੀ ਚੌਥੀ ਲੜਾਈ ਸੈਨ ੧੬੩੪ ਵਿਚ ਕਰਤਾਰਪੁਰ ਹੋਈ ਸੀ, 
ਉਸ ਸਮੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਧੀਰਮਲ 
ਜੀ ਨੇ ਅੰਦਰੋ-ਅੰਦਰ ਪੈਂਦੇ ਖ਼ਾਂ ਦਾ ਪੱਖ _ਕੀਤਾ ਸੀ । ਸਿੱਖ ਧਰਮ 
ਅਤੇ ਸਿੱਖ ਕੌਮ ਦੇ ਵਿਰੋਧੀਆਂ ਨੂੰ ਇਹ ਘਰੋਗੀ ਫੁੱਟ ਕੁਦਰਤੀ ਤੌਰ 'ਤੇ 
ਚੰਗੀ ਲੱਗਣੀ ਸੀ । ਸ਼ਾਹ ਜਹਾਨ ਨੇ ਬਾਬਾ ਧੀਰਮਲ ਜੀ ਨੂੰ ਜਾਗੀਰ 
ਦੇ ਦਿੱਤੀ । 


39 


ਆਂ 


੮) 


੬. 
੨ 


ਆਜਰੇ ਦੇ ਥਾਂ ਦਿੱਲੀ ਰਾਜਧਾਨੀ- ਰ `. 

ਸਿਕੋਦਰ ਲੌਦੀ ਦੇ ਸਮੇਂ ਤੋਂ ਹਿੰਦੁਸਤਾਨ ਦੀ :ਰਾਜਧਾਨ!, 
ਦਿੱਲੀ ਤੋ ਆਗਰੇ ਤਬਦੀਲ ਕੀਤੀ ਗਈ ਸੀ । ਬਾਬਰ, ਹਮਾਯੂੰ, 
ਅਕਬਰ, ਜਹਾਂਗੀਰ-ਇਹਨਾਂ ਸਭ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਆਗ਼ਰਾ 
ਹੀ ਰਾਜਧਾਨੀ ,ਰਿਹਾ । ਸ਼ਾਹ ਜਹਾਨ ਸੋਨ ੧੬੨੭ ਦੇ ਅਖ਼ੀਰ ਵਿਚ 
ਤਖਤ ਉਤੇ ਬੈਠਾ, ਆਗਰੇ ਹੀ ਉਸ ਦੀ ਤਾਜ-ਪੌਸ਼ੀ ਦੀ _ਰਸਮ ਹੋਈ . 
ਸੀ । ਸੋਨ ੧੬੪੮ ਵਿਚ ਉਸ ਨੇ ਆਗਰੇ ` ਦੇ ਥਾਂ ਮੁੜ ਦਿੱਲੀ ਨੂੰ 
ਰਾਜਧਾਨੀ ਆ ਬਣਾਇਆ । ੨੭ ਮਾਰਚ ਨੂੰ ਆਗਰਾ ਛੱਡ ਦਿੱਤਾ ਗਿਆ। - 
੮ ਅਪਰੇਲ ਨੂੰ ਦਿੱਲੀ ਦੇ ਰਾਜਧਾਨੀ ਬਣਨ ਦੀ ਸ਼ਾਹੀ ਡੌਰ ਤੇਂ ਰਸਮ . 
ਅਦਾ ਕੀਤੀ ਗਈ । ਆਗਰਾ ਦਿੱਲੀ ਤੋ ਸਵਾ ਕੁ ਸੌ ਮੀਲਾਂ, ਦੀ ਵਿੱਥ 
`ਤੋ ਦੱਖਣ-ਪੂਰਬ ਦੀ ਗ੍ਰੱਠ ਵਿਚ ਹੈ । ਦਿੱਲੀ ਦੇ ਰਾਜਧਾਨੀ ਬਣਨ ਨਾਲ 
ਮੁਗ਼ਲ ਬਾਦਸ਼ਾਹ-ਪੰਜਾਬ ਤੋ" ਅੱਗੇ ਨਾਲੋ ਸਵਾ ਸੌ ਮੀਲ ਨੇੜੇ ਹੋ. 
ਗਿਆ । 


ਸ਼ਾਹੀ ਤਖ਼ਤ ਵਾਸਤੇ ਦੌੜ-ਭੱਜ- 

ਸ਼ਾਹ ਜੱਹਾਨ ਦੇ ਚਾਰ ਪੁੱਤਰ ਸਨ-ਦਾਰਾ ਸ਼ਿਕੰਹ, -ਸ਼ੁਜਾਹ, 
ਔਰੋਗਜ਼ੇਬ ਅਤੇ ਮੂਰਾਦ । ਉਸ ਨੇ ਆਪਣੀ ਬਾਦਸ਼ਾਹੀ ਨੂੰ ਚਾਰ 
ਹਿੱਸਿਆਂ ਵਿਚ ਵਡ ਕੇ ਹਰੇਕ ਪੁੱਤਰ ਨੂੰ ਇਕ ਇਕ ਹਿੱਸੇ. ਦਿ 
ਗਵਰਨਰ ਬਣਾ ਦਿੱਤਾ । 

`੧. ਦਾਰਾ ਸ਼ਿਕੌਹ-ਅਲਾਹਾਬਾਦ, ਪੰਜਾਬ ਅਤੇ ਮੁਲਤਾਨ, ਦਾ. 
ਗਵਰਨਰ । 8 ਡਂ? ”, -।  .% ਦੇ 

੨. ਸ਼ੁਜਾਹ-ਬੋਗਾਲ ਦਾ ਗਵਰਨਰ 4 

੩. ਔਰੈਗਜ਼ੇਬ-ਦੱਖਣ ਦਾ । 

੪. ਮੁਰਾਦ-ਮਾਲਵਾ ਅਤੇ ਗੁਜਰਾਤ ਕਾਠੀਆਵਾੜ ਦਾ । 


੧੫ 


ਸ਼ਾਹ ਜਹਾਨ ਦਾ ਦਾਰਾ ਨਾਲ ਸਭੁ ਤੋ ਵਧੀਕ ਪਿਆਰ ਸੀ ।. 
ਇਸ ਵਾਸਤੇ ਬਾਕੀ ਤਿੰਨ ਭਰਾਵਾਂ ਦੀ ਦਾਰਾ ਦੇ ਵਿਰੁੱਧ ਸਾਂਝੀ 
ਈਰਖਾਸੀ। __” ` ਰ 
; _ਸਤੌਬਰ ਸੇਨ ੧੬੫੭ ਵਿਚ ਸ਼ਾਹ ਜਹਾਨ ਸਖ਼ਤ ਬੀਮਾਰ ਪੈ 
ਗਿਆ 1 ਬਚਣ ਦੀ ਆਸ ਨਾ ਰਹੀ । ਉਸ ਨੇ ਵੱਡੇ ਪੁੱਤਰ ਦਾਰਾ 
ਸ਼ਿਕੌਹ ਨੂੰ ਆਪਣੇ ਪਾਸ ਸਦਵਾਂਲਿਆ, ਅਤੇ ਉਸ ਨੂੰ ' ਤਖ਼ਤ ਦਾ ਵਾਰਸ 
ਥਾਪ ਦਿੱਤਾ । ਬਾਕੀ ਤਿੰਨ ਭਰਾਵਾਂ ਨੇ ਚਿੱਠੀ-ਪੱਤਰ ਦੀ ਰਾਹੀ ਆਪੋ 
ਵਿਚ ਸਲਾਹ ਮੇਲੀ ਕਿ ਅੰਸੀ ਸਭੇ ਆਗਰੇ ਇਕੱਠੇ ਹੋਵੀਏ । ਔਰੰਗਜ਼ੇਬ 
ਸੰਭਨਾਂ. ਵਿਚੋ” ਚਲਾਕ ਸੀ ਉਸ ਨੇ''ਇਹ ਬਹਾਨਾ ਪੇਸ਼ ਕੀਤਾ ਕਿ 
ਦਾਂਰਾਂ ਨ.ਬਾਦਸ਼ਾਹ ਨੂੰਨਜ਼ਰ-ਬਦੀ` ਜਿਹੀ' ਵਿਚ- ਰੱਖਿਆ ਹੈ ਅਸਾਂ 
ਆਪਣੇ ਪਿਉ ਨੂੰ ਉਸ ਦੀ.ਗ਼ੁਲਾਮੀ ਵਿਚੋ' ਕੱਢਣਾ ਹੈ। ____'' ਰ੍ 
ਇੰ ਇਤਨੇ ਨੂੰ ਨਵੰਬਰ ਸੰ ਸੈਨ ੧੬੫੭ ਵਿਚ ਸ਼ਾਹ ਜਹਾਨ ਬਿਲਕੁਲ 
ਰਾਂਜ਼ੀ ਹੋ ਗਿਆਂ । ਪਰ ਮੁਰਾਦ ਨੌ. ਬਗ਼ਾਵਤ ਕਰ ਦਿੱਤੀ, ਅਤੇ ਦਸੈਬਰ 
ਵਿਚ ਉਸ ਨੇ ਆਪਣੇ ਆਪ ਨੂੰ ਬਾਦਸ਼ਾਹ ਅਖਵਾਣਾ ਸ਼ੁਰੂ ਕਰ ਦਿੱਤਾ [ 
ਸੁਜਾਹ ਨੇ ਭੀ ਬੋਗਾਲ ਵਿਚ ਬਗ਼ਾਵਤ ਕਰ ਦਿੱਤੀ । ਦਾਰਾ ਨੌੰ ਮੁਰਾਦ, 
ਅਤੇ ਔਰੰਗਜ਼ੇਬ ਨੂੰ ਆਪੋ ਵਿਚ ਪਾੜਨ ਦੇ ਯਤਨ ਕੀਤੇ, ਪਰ ਕਾਮਯਾਬ 
ਨਾਂ ਹੋਇਆ ।ਉਹ ਦੋਵੇ' ਆਪੋ 'ਆਪਣੇ ਇਲਾਕੋਂ' ਤੋਂ” . ਫ਼ੌਜਾਂ ਲੈ .ਕੇ 
ਦੌਰਿਆ ਨਰਬਦਾ ਤੇ” ਉਰਾਰ ਅਪਰੈਲ ਸੈਨ ੧੬੫੮ ਦੇ ਅਧ ਵਿਚ, 
ਇਕੱਠੇ ਹੋ ਗਏ । 
ਸ਼ਾਹ ਜਹਾਨ ਨਵੌਬਰ ਸੈਨ ੧੬੫੭ ਵਿਚ ਬੀਮਾਰੀ ਤੋਂ 
ਵੱਲ ਹੋ ਕੇ ਦਿੱਲੀ ਤੋ' ਮੁੜ ਆਗਰੇ ਚਲਾ `ਗਿਆਂ-ਸੀ । ਦਾਰਾ ਸ਼ਿਕੋਹ ਭੀ 
ਉਸ ਦੇ ਪਾਸ ਹੀ ਸੀ। ਜਦੋ' ਸ਼ਾਹ ਜਹਾਨ ਨੂੰ ਮੁਰਾਦ ਅਤੇ ਔਰੰਗਜ਼ੋਬੇ' 
ਬਾਰੇਂ ਪਤਾ ਲੱਗਾ, ਤਾਂ ਉਸ ਨੇ ਦਾਰਾ ਨੂੰ ਫ਼ੌਜ ਦੋ. -ਕੇ ਟਾਕਰਾ ਕਰਨ 
ਲਈ ਭੇਜਿਆ । ਦਾਰਾ ਨੂੰ ਹਾਰ ਹੋਈ .।`ਉਹ,. ਆਗਰੇ. ਨੂੰ. ਵਾਪਸ 
ਭੱਜਿਆ । ਪਰ ਉਸ `ਨੂੰ ਇਤਨਾ ,ਸਹ੍ਹਿਮ ਪਿਆ .ਕਿ. 'ਆਗ਼ਰੇਂ ਭੀ 


੧੬ 


1 


ਨ 


ਅਟਕ ਨਾ ਸਕਿਆ, ਬੁੱਢੇ ਤੇ ਕਮਜ਼ੋਰ ਪਿਉ ਨੂੰ ਆਗਰੇ ਹੀ ਛੱਡ ਕੇ 
ਆਪ ਦਿੱਲੀ ਨੂੰ ਭੱਜ ਆਇਆ । 


੧੮ ਜੂਨ ੧੬੫੮ ਨੂੰ ਆਗਰੇ ਪਹੈਚ ਕੇ ਔਰੈਗਜ਼ੇਬ ਨੇ ਆਪਣੇਂ 
ਪਿਉ ਸ਼ਾਹ ਜਹਾਨ ਨੂੰ ਕਿਲ੍ਹੇ ਵਿਚ ਨਜ਼ਰ-ਬੰਦ ਕਰ ਦਿੱਤਾ, ਅਤੇ ਦਾਰਾ 
ਸ਼ਿਕੋਹ ਦੀ ਅਲਖ ਮੁਕਾਣ ਲਈ ਮੁਰਾਦ ਸਮੌਤ ਦਿੱਲੀ ਨੂੰ ਚੱਲ ਪਿਆਂ । 
ਮਥਰਾ ਪਹੁੰਚ ਕੇ ਉਸ ਨੇ ਮੁਰਾਦ ਨੂੰ ਭੀ.ਮੌਕਾ ਪਾ ਕੇ ਕੈਦ ਕਰ ਲਿਆ 
ਅਤੇ ਆਗਰੇ ਭਿਜਵਾ ਦਿੱਤਾ, ਜਿਥੇ ਕਿਲ੍ਹੇ ਵਿਚ ਉੱਸ ਨੂੰ ਕਤਲ ਕਰਾਂ 
ਦਿਤਾ ਗਿਆ । 


ਘਾਬਰਿਆ ਹੋਇਆ ਦਾਰਾ ਦਿੱਲੀ ਤੋ ਭੀ ਭੱਜ ਨਿਕਲਿਆ) 
ਗੋਇੰਦਵਾਲ ਦੇ ਕੋਲ ਬਿਆਸਾ ਲੰਘ ਕੇ ਲਾਹੌਰ ਆ ਅੱਪੜਿਆ । 
ਔਰੰਗਜੇਬ ਨੇ ਦਿੱਲੀ ਪਹੁੰਚ ਕੇ ਕੁਝ ਦਿਨ ਮੁਕਾਮ ਕੀਤਾ ।ਫਿਰ ਫ਼ੌਜ ਲੋ 
ਕੇ ਲਾਹੌਰ ਨੂੰ ਚਲ ਪਿਆ । ਇਹ ਖ਼ਬਰ ਸੁਣਦਿਆਂ ਹੀ ਦਾਰਾ ਲਾਹੌਰ ਤੋ” 
ਭੀ ਨੱਸ ਪਿਆ । ਪਹਿਲਾਂ ਮੁਲਤਾਨ ਪਹੁੰਚਿਆ । ਔਰੇਗਜ਼ੇਬ ਨੇ ਭੀ 
ਲਾਹੌਰ ਤੋ ਮੁਲਤਾਨ ਤਕ ਦਾਰਾ ਦਾ ਪਿੱਛਾ ਕੀਤਾ । ਮੁਲਤਾਨ ਤੌ” 
ਔਰੰਗਜ਼ੇਬ ਆਪ ਦਿੱਲੀ ਨੂੰ ਵਾਪਸ ਆ ਗਿਆ, ਅਤੇ ਦਾਰਾ ਦੀ ਅਲਖ 
ਮੁਕਾਣ ਦਾ ਕੌਮ ਆਪਣੇਂ ਕੁਝ ਜਰਨੰਲਾਂ ਦੇ ਸਪੁਰਦ ਕਰ ਆਇਆ । 
ਦਾਰਾ ਮੁਲਤਾਨ ਤੋ” ਸਿੰਧ ਕੱਛ ਗੁਜਰਾਤ ਅਤੇ ਮੁੜ ਸਿੰਧ ਵੱਲ ਜੀ- 
ਭਿਆਣਾ ਟੱਕਰਾਂ ਮਾਰਦਾ ਆਖ਼ਰ ਦਾਦੇਰ ਦੇ ਕੋਲ ਫੜਿਆ ਗਿਆ ਅਤੇ 
ਦਿੱਲੀ ਲਿਆ ਕੇ ਕਤਲ ਕੀਤਾ ਗਿਆ । ਔਰੈਗਜ਼ੇਬ ਨੇੰ ਸ਼ੁਜਾਹ ਨੂੰ ਭੀ 
ਅਜਿਹੇ ਹੱਥ ਵਿਖਾਏ ਕਿ ਉਹ ਭੀ ਨੰਗ-ਧੜੌਗ ਹੋ ਕੇ ਕਿਤੇ ਅਰਾਕਾਨ ਦੇ 
ਇਲਾਕੇ ਵਿਚ ਜਾ ਮਰਿਆ। 


ਇਸ ਤਰ੍ਹਾਂ ਹਿੰਦੁਸਤਾਨ ਦੀ ਬਾਦਸ਼ਾਹੀ ਔਰੰਗਜ਼ੋਬ ਦੇ ਹੱਥ 
ਆਈ । ਇਹ ਸਾਰਾ ਜ਼ਿਕਰ ਸੰਨ ੧੬੫੮ ਦਾਂ ਹੈ । 


੧੭ 


ਸਿੱਖ-ਧਰਮ ਉਤੇ ਇਕ ਹੋਰ ਚੋਟ- 


ਇਸ ਗੱਲ ਨੂੰ ਸਮਝਣ ਵਾਸਤੇ ਦਾਰਾ ਸ਼ਿਕੌਹ ਅਤੇ ਔਰੰਗਜ਼ੇਬ << 
ਦੀ ਪਰਸਪਰ ਟੱਤਰ ਨੰ ਹੌਰ ਵਪੀਕ ਵੋਰਫੇ ਨਾਲ ਪੜ੍ਹਨ ਦੀ ਲੋੜ ਹੈ । 


ਔਰੋਗਜ਼ੇਬ ਨੇ ਆਪਣੇ ਪਿਉ ਸ਼ਾਹ ਜਹਾਨ ਨੂੰ ੧੮ ਜੂਨ ਵਾਲੇ ਦਿਨ 
ਆਗਰੇ ਕੱਦ ਕੀਤਾ ਸੀ । ਦਾਰਾ ਉਸ ਵੇਲੇ ਆਗਰੇ ਤੋ' ` ਭੱਜ ਕੇ ਦਿੱਲੀ 
ਅੱਪੜਿਆ ਹੋਇਆ ਸੀ । ੨੨ ਜੂਨ ਨੂੰ ਭੀ ਔਰੰਗਜ਼ੇਬ ਅਜੇ ਆਗਰੋਂ 
ਹੀ ਸੀ। ਪਰ ਦਾਰਾ ਦਿੱਲੀ ਤੋ ੨੨ ਜੂਨ ਨੂੰ ਲਾਹੌਰ ਵੱਲ ਉੱਠ ਨੱਠਾ 
ਸੀ । ਔਰੰਗਜ਼ੇਬ ਆਗਰੇ ਵਲ ਦਾ ਪੱਕਾ ਪਰਖੈਧ ਕਰ ਕੇ ਦਾਰਾ ਦਾ 
ਪਿੱਛਾ ਕਰਨ ਲਈ ਦਿੱਲੀ ਨੂੰ ਚੱਲਿਆ । ੫ ਜੁਲਾਈ ਨੂੰ ਉਹ ਮਥਰਾ 
ਪਹੁੰਚਿਆ, ਜਿਥੇ ਉਸ ਨੇ ਇਸ ਮੁਹਿੰਮ ਵਿਚ ਆਪਣੇ ਸਾਥੀ ਅਤੇ 
ਸੱਕੇ ਭਰਾ ਮੁਰਾਦ ਨੂੰ ਕੈਦ ਕਰ ਲਿਆ । ਦਾਰਾ ੧੩ ਜੁਲਾਈ ਨੂੰ 
ਲਾਹੌਰ ਪਹੁੰਚ ਗਿਆ, ਪਰ ਔਰੰਗਜੋਬ ਉਸ ਵੇਲੇ ਅਜੋ ਦਿੱਲੀ ਹੀ. 
ਸੀ । ੩੧ ਜੁਲਾਈ ਨੂੰ ਭੀ ਔਰੇਗਜ਼ੇਬ ਦਿੱਲੀ ਹੀ ਸੀ, ਉਸ ਦਿਨ 
ਉਸ ਨੇ ਉਥੇ ਆਪਣੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਦਾ ਐਲਾਨ 
ਕੀਤਾ ਸੀ । ਦਿੱਲੀ ਦੇ ਸਰੇ ਪਰਬੋਧ ਪੱਕੇ ਕਰ ਕੋ ਔਰੰਗਜੇਬ ਫੌਜ ਲੈ 
ਕੇ ਲਾਹੌਰ ਨੂੰ ਰਵਾਨਾ ਹੋਇਆ । ਰੋਪੜ ਦੇ ਕੋਲ ਉਸ ਦੀ ਫ਼ੌਜ ਨੇ 
੧੫ ਅਗਸਤ ਨੂੰ ਦਰਿਆ ਸਤਲੁਜ ਪਾਰ ਕੀਤਾ । ਰੋਪੜ ਤ` ਔਰੇਗਜ਼ੇਬ 
ਫ਼ੌਜ ਸਮੇਤ ਗੋਇੰਦਵਾਲ ਆਇਆ, ਜਿਥੇ ਉਹ ਦਰਿਆ ਬਿਆਸ ਤੋ” 
ਪਾਰ ਲੰਘ ਕੇ ਲਾਹੌਰ ਪਹੁੰਚਿਆ । ਗੋਇੰਦਵਾਲ ਤ` ਲਾਹੌਰ ਵਧ ਤੋ ਵਧ 
ਦੋ ਦਿਨ' ਦਾ ਪੈੱਡਾ ਹੈ । ੧੩ ਜੁਲਾ ਈ ਨੂੰ ਲਾਹੌਰ ਪਹੁੰਚਣ ਵਾਲਾ ਦਾਰਾ 
ਸ਼ਿਕੌਹ ਗਇੰਦਵਾਲ ਦੇ ਕੋਲੋ ੧ ਜੁ ਰਾਈ ਨੂੰ ਲੰਘਿਆ ਸੀ । ਔਰੈਗਜ਼ੇਬ 
ਅਜੇ ਉਸ ਵੇਲੇ ਦਿੱਲੀ ਵਿਚ ਸੀ । ਜਦੋ“ ਉਸ ਦੀਆਂ ਫ਼ੌਜਾਂ ਰੋਪੜ ਦੇ ਕੋਲ" 
ਸਤਲੁਜ ਲੋਘ ਰਹੀਆਂ ਸਨ, ਉਸ ਤੋ` ਸਵ' ਮਹੀਨਾ ਪਹਿਲਾਂ ਦਾਰਾ 
ਬਿਆਸਾ ਲੰਘ ਚੁਕਿਆ ਸੀ। _ ੍ ੍ ੯ 


੧੮ 


ਅਸੀ ਪਿਛੋ ਪੜ੍ਹ ਚੁਕੇ ਹਾਂ ਕਿ ਸ਼ਾਹ ਜਹਾਨ ਨੇ ਹਿੰਦੂਆਂ ਨੂੰ 
ਇਸਲਾਮ ਵਲ ਪ੍ਰੇਰਨ ਵਾਸਤੇ ਉਹਨਾਂ ਦੇ ਵਿਰੁੱਧ ਕੁਝ ਹੁਕਮ ਜਾਰੀ 
ਕੀਤੇ ਸਨ, ਜਿਨ੍ਹਾਂ ਦੇ ਕਾਰਨ ਹਿੰਦੂ ਕੌਮ ਉਤੇ ਬੜਾ ਸਹਿਮ ਪੈ ਗਿਆ 
ਸੀ । ਗੁਰੂ ਹਰਿ ਰਾਇ ਸਾਹਿਬ ਨੇ ਇਸ ਸਹਿਮ ਵਿਚ ਹਿੰਦੂ ਜਨਤਾ ਨੂੰ 
ਸਹਾਰਾ ਦੇਣ ਲਈ ਕੀਰਤਪੁਰ ਤੋਂ” ਚੱਲ ਕੇ ਚਾਰ ਸਾਲ (ਸੈਨ ੧੬੫੪ 
ਤੋ" ੧੬੫੮ ਤੱਕ) ਦੁਆਬੇ ਮਾਲਵੇ ਅਤੇ ਮਾਝੇ ਦੇ ਪਿੰਡ ਪਿੰਡ ਚੱਕਰ 
ਲਾਇਆ ਸੀ: 

ਜਦੋ” ਦਾਰਾ ਸ਼ਿਕੌਹ ਜੀ-ਭਿਆਣਾ ਦਿੱਲੀ ਤੋ” ਲਾਹੌਰ ਨੂੰ ਨੱਠਾ 
ਆ ਰਿਹਾ ਸੀ, ਉਹਨੀ” ਦਿਨੀ” ਗੁਰੂ ਹਰਿ ਰਾਇ ਸਾਹਿਬ ਗੋਇੰਦਵਾਲ 
ਸਨ । ਸ਼ਾਹੀ ਸੜਕ ਗੋਇੰਦਵਾਲ ਦੇ ਪਾਸੋ` ਹੀ ਲੰਘਦੀ ਸੀ । ਦਾਰਾ 
ਸ਼ਿਕੌਹ ਸੂਫ਼ੀ ਖ਼ਿਆਲਾਂ ਦਾ ਖੁਲ੍ਹ-ਦਿਲਾ ਆਦਮੀ ਸੀ, ਗੁਰੂ ਹਰਿ ਰਾਇ 
ਸਾਹਿਬ ਦਾ ਪੁਰਾਣਾ ਕਦਰ-ਦਾਨ ਸੀ । ਲੰਘਦਾ ਲੰਘਦਾ ਸਤਿਗੁਰੂ ਜੀ 
ਨੂੰ ਭੀ ਮਿਲਿਆ । ਕੋਈ ਕਾਹਲੀ ਜਾਂ ਘਬਰਾਹਟ ਵਾਲੀ ਗੱਲ ਤਾਂ ਹੈ 
ਹੀ ਨਹੀ" ਸੀ, ਔਰੈਗਜ਼ੇਬ ਅਜੈ ਤਿੰਨ ਸੌ ਮੀਲਾਂ ਦੀ ਵਿੱਥ ਉਤੇ ਦਿੱਲੀ 
ਬੈਠਾ ਰੋਇਆ ਸੀ। 

ਦਾਰਾ ਅਤੇ ਔਰੋਗਜ਼ੇਬ ਦੇ ਇਸ ਝਗੜੇ ਬਾਰੇ ਇਥੇ ਇਹ 
ਗੱਲ ਭੀ ਪਾਠਕ ਚੇਤੇ ਰੱਖਣ ਕਿ ਦਾਰਾ ਨੰਗ-ਧੜੌਗ ਹੋ ਕੇ ਨਹੀ” ਭੱਜਾ 
ਜਾ ਰਿਹਾਂ ਸੀ । 'ਉਹ ਦਿੱਲੀ ਦਾ ਸਾਰਾ ਸ਼ਾਹੀ ਖ਼ਜ਼ਾਨਾ ਉਥੋਂ ਲੈ ਕੇ 
ਤੁਰਿਆ ਸੀ । ਸ਼ਾਹ ਜਹਾਨ ਨੇ ਭੀ ਆਗਚੇ ਤੋ ਆਪਣੇ ਸਾਰੇ 
ਹੀਰੇ ਜਵਾਹਰਾਤ ਦੇ ਦਿੱਤੇ ਸਨ । ਇਤਨੇ- ਕੀਮਤੀ ਖ਼ਜ਼ਾਨੇ, ਫ਼ੌਜਾਂ ਤੇ 
ਜਰਨੌਲਾਂ ਤੋ ਬਿਨਾਂ ਸਾਂਭੇ ਨਹੀ ਜਾ ਸਕਦੇ । ਦਾਰਾ ਕੋਲ ਫ਼ੌਜ ਭੀ ਸੀ, 
ਦਾਰਾ ਦੇ ਪਾਸ ਵਫ਼ਾਦਾਰ ਜਰਨੈਲ ਭੀ ਸਨ । ਪਰ ਦਾਰਾ ਦੇ ਕੋਲ 
ਸੂਰਮਿਆਂ ਵਾਲਾ ਦਿਲ ਨਹੀ” ਸੀ । ਬਹੁਤੇ ਲਾਡਾਂ ਵਿਚ ਪਲਿਆ ਦਾਰਾ 
ਕਾਇਰ-ਦਿਲ ਰੋ ਚੁਕਾ ਸੀ । ਔਰੈਗਜ਼ੇਬ ਦਾ ਨਾਮ ਸੁਣ ਕੇ ਹੀ ਉਸ ਨੰ ਨੂੰ 
੨ ਸੱਤੇ ਸੁੱਧਾਂ ਭੁੱਲ ਜਾਂਦੀਆਂ ਸਨ । ਸਾਰਾ ਪੰਜਾਬ ਦਾਰ: ਨੂੰ ਪਿਆਰ 


ਖਾ 


ਕਰਦਾ ਸੀ । ਲਾਹੌਰ ਉੱਸ ਨੇ ਦਿਨਾਂ ਵਿਚ ਹੀ ਵੀਹ ਹਜ਼ਾਰ ਜਵਾਨ 
ਭਰਤੀ ਕਰ ਲਏ ਸਨ, ਪਰ ਔਰਗਜ਼ੇਬ ਅਜੇ ਸਤਲੁਜ ਬਿਆਸਾ ਦੇ 
ਵਿਚਕਾਰ ਹੀ ਸੀ ਕਿ ਜਰਨੈਲਾਂ ਦੇ ਮੌੜਦਿਆਂ ਮੌੜਦਿਆਂ ਦਾਰਾ ੨੮ 
ਅਗਸਤ ਨੂੰ ਲਾਹੌਰੋ ਮੁਲਤਾਨ ਨੂੰ ਭੱਜ ਪਿਆ। 
ਰ੍ ਅਸੀ ਵੇਖ ਰਹੇ ਸਾਂ ਕਿ ਬਿਆਸਾ ਲੰਘਣ ਵੇਲੇ ਦਾਰਾ ਨੂੰ ਕਿਸੇ 
ਹੋਰ ਫ਼ੌਜ ਦੀ ਲੌੜ ਨਹੀ ਸੀ, ਰੁਪਏ ਦੀ ਲੋੜ ਨਹੀ” ਸੀ, ਪਿਛੋ' ` ਦਿੱਲੀ 
ਵਲੋ ਵੀ ਕੋਈ ਨੇੜੇ ਦਾ ਖ਼ਤਰਾ ਨਹੀ” ਸੀ । ਸਿਰਫ਼ ਪੁਰਾਣੀ ਜਾਣ- 
ਪਛਾਣ ਦੇ ਕਾਰਨ ਦਾਰਾ ਨੇ ਲੰਘਦਿਆਂ ਲੰਘਦਿਆਂ ਗੋਇੰਦਵਾਲ ਗੁਰੂ 
ਹਰਿ ਰਇ ਸਾਹਿਬ ਦਾ ਦਰਸ਼ਨ ਕੀਤਾ । 
ਰ੍ ਅਸੀ ਪਿਛੇ ਪੜ੍ਹਦੇ ਚਲੇ ਆ ਰਹੇ ਹਾਂ ਕਿ ਜਾਤਿ-ਅਭਿਮਾਨੀ 
ਲੌਕਾਂ ਦੀ ਸਿੱਖ ਧਰਮ ਨਾਲ ਟੱਕਰ ਮੁੱਢ ਤੋ ਹੀ ਲੱਗ ਪਈ ਸੀ । 
ਗੋਇੰਦਵਾਲ ਦੇ ਵਸਨੀਕਾਂ ਨੇ ਉਸ ਵਿਚ ਖ਼ਾਸ ਹਿੱਸਾ ਲਿਆ ਸੀ । 
ਗੁਰੂ ਹਰਿ ਰਾਇ ਸਾਹਿਬ ਨੂੰ ਉਥੋਂ ਆਇਆਂ ਵੇਖ ਕੇ ਉਹਨਾਂ ਦੇ 
ਈਰਖਾ ਵਾਲੇ ਪੁਰਾਣੇ ਅੱਲੋਂ ਜ਼ਖ਼ਮ ਫਿਰ ਛਿੱਲੋਂ ਗਏ । ਜ਼ਖ਼ਮ ਛਿੱਲੋ 
ਜਾਣ ਦਾ ਇਕ ਨਵਾਂ ਕਾਰਨ ਭੀ ਬਣ ਗਿਆ ਹੋਇਆ ਸੀ । ਸ਼ਾਹ 
ਜਹਾਨ ਨੇ ਹਿੰਦੂ-ਮੰਦਰਾਂ ਦੇ ਵਿਰੁੱਧ ਤਾਂ ਹੁਕਮ ਜਾਰੀ _ਕੀਤੇ ਸਨ, 
ਪਰ ਸਿੱਖ ਗੁਰਦੁਆਰੇ ਸਗੋ“ ਨਵੇ ਬਣ ਰਹੇ ਸਨ ।ਈਰਖਾ ਦੀ ਇਹ 
ਚੋਭ ਕੁਦਰਤੀ ਸੀ । ਲਾਹੌਰ ਦੇ ਦਰਬਾਰ ਵਿਚ ਅੱਗੇ ਹੀ ਸਿੱਖ ਧਰਮ 
ਦੇਂ ਵਿਰੁੱਧ ਧੜਾ _ਬਣਿਆ ਹੋਇਆ ਸੀ, _ਉਹ ਸਿਰਫ਼ .ਦਾਰਾ ਦੇ 
ਗਵਰਨਰ ਬਣਨ ਦੇ ਸਮੇ ਤੋ ਦਬੇ ਹੋਏ ਸਨ । ਹੂਣ ਜਦ” ਦਾਰਾ ਦੀ 
ਤਾਕਤ ਦਾ ਸੂਰਜ ਡੁੱਬ ਗਿਆ, ਔਰੈਗਜ਼ੇਬ ਲਾਹੌਰ ਪਹੁਚਿਆ ਤਾਂ 
।ਵਰੋਧੀ ਧੜੇ ਨੇ ਉਸ ਦੇ ਕੇਨ ਭਰੇ ਕਿ ਉਸ ਦੇ ਵੈਰੀ ਦਾਰਾ ਸ਼ਿਕੋਹ ਨੂੰ 
ਗੁਰੂ ਹਰਿ ਰਾਇ ਸਾਹਿਬ ਨੇ ਮਦਦ ਦਿੱਤੀ ਸੀ, ਸਿੱਖ ਕੌਮ ਦੀ ਤਾਕਤ 
ਦਿਨੋ ਦਿਨ ਵਧ ਰਹੀ ਹੈ, ਜੋ ਹਕੂਮਤ ਵਾਸਤੇ ਖ਼ਤਰਨਾਕ ਸ'ਬਤ ਹੋ 
ਸਕਦੀ ਹੈ, ਅੱਗੇ ਭੀ ਇਹਨਾਂ ਤੇਂ' ਪਹਿਲੇ ਗੁਰੂ ਹਰਿ ਗਥਿੰਦ ਸਾਹਿਬ 


੨੨੦ 


ਦੇ 
ਡਾ 


ਨੇ ਮੁਗ਼ਲ ਹਾਕਮਾਂ ਦੇ ਸਾਹਮਣੇ ਸਿਰ ਚੁੱਕਣ ਦੀ ਦਲੋਰੀ ਕੀਤੀ ਸੀ। 
ਸ਼ਾਹੀ ਸੱਦਾ- ਰ 


੬ 


੨੮ ਅਗਸਤ ੧੬੫੮ ਨੂੰ ਲਾਹੌਰੋ' ਚੱਲ ਕੇ ਦਾਰਾ ਸ਼ਿਕੋਹ 
੧੫ ਸਤੌਬਰ ਨੂੰ ਮੁਲਤਾਨ ਪਹੁੰਚਿਆ । ਔਰੈਗਜ਼ੇਬ ਭੀ ਫ਼ੌਜ ਲੋ ਕੇ 
ਪਿੱਛੇ ਪਿੱਛੇ । ਔਰੰਗਜ਼ੇਬ ੧੦ ਅਕਤੂਬਰ ਨੂੰ ਮੁਲਤਾਨ ਅੱਪੜਿਆ । 
ਉਤਨੇ ਚਿਰ ਨੂੰ ਦਾਰਾ ਅਗਾਂਹ ਸਿੰਧ ਵਲ ਚਾਲੋਂ ਪਾ ਚੁਕਿਆ ਸੀ । 

ਔਰੈਗਜ਼ੇਬ ਨੂੰ ਪੰਜਾਬ ਵਲ ਗਿਆ ਸੁਣ ਕੇ ਸ਼ੁਜਾਹ ਨੂੰ ਆਸ 
ਬਣ_ ਪਈ ਕਿ ਹੁਣ ਮੌਕਾ ਹੈ ਦਿੱਲੀ ਦਾ ਤਖ਼ਤ ਮੱਲ ਲਵਾਂ ਅਤੇਂ 
ਆਪਣੇ ਪਿਓ ਸ਼ਾਹ ਜਹਾਨ ਨੂੰ ਕੈਦ ਤੋਂ` ਛੁਡਾਵਾਂ । ਸ਼ੁਜਾਹ ਨਵੰਬਰ 
ਸੈਨ ੧੬੫੮ ਵਿਚ ਪਟਨੇ ਤੋ ਚੱਲ ਕੇ ੯ ਜਨਵਰੀ ੧੬੫੯ ਨੂੰ 
ਅਲਾਹਬਾਦ ਪਹੁੰਚਿਆ । ਔਰੇਗਜ਼ੇਬ ਨੂੰ ਭੀ ਉਸ ਦੀ ਤਿਆਰੀ ਦੀਆਂ 
ਖ਼ਬਰਾਂ ਮਿਲ ਚੁਕੀਆਂ ਸਨ। ਉਸ ਨੇ ਦਾਰਾ ਦੇ ਪਿਛੇ ਕੁਝ ਜਰਨੈਲ 
ਭੋਜ ਦਿੱਤੇ, ਆਪ ਮੁਲਤਾਨ ਤੋ" ਵਾਹੋਦਾਹੀ ਵਾਪਸ ਦਿੱਲੀ ਨੂੰ 
ਮੜਿਆ । ੨੦ ਨਵੈਬਰ ਸੋਨ ੧੬੫੮ ਨੂੰ ਔਰੈਗਜ਼ੇਬ ਦਿੱਲੀ ਪਹੁੰਚ 
ਗਿਆ । ੧੨ ਜਨਵਰੀ ੧੬੫੯ ਨੂੰ ਇਹ ਭੀ ਅਲਾਹਬਾਦ ਜਾ 
ਅੱਪੜਿਆ । ੧੪ ਜਨਵਰੀ ਨੂੰ ਦੌਹਾਂ ਦਲਾਂ ਦਾ ਟਾਕਰਾ ਹੋਇਆ । 
ਸ਼ੁਜਾਹ ਨੂੰ ਭਾਂਜ ਹੋਈ ।- ਆਪਣੇ ਇਤਬਾਰੀ ਤੇ ਸਿਆਣੇ ਜਰਨੈਲ 
ਮੀਰ ਜੁਮਲਾ ਨੂੰ ਸ਼ੁਜਾਹ ਦਾ ਪਿੱਛਾ ਕਰਨ ਲਈ ਉਧਰ ਛੱਡ- ਕੇ 
ਔਰੈਗਜ਼ੇਬ ਦਿੱਲੀ ਮੁੜ ਆਇਅ' । ਅਜੇ ਦਾਰਾ ਵਾਲਾ ਕੌਡਾ ਵਿੱਚੇ 
ਹੀ ਸੀ, ਉਹ ਅਜਮੇਰ ਵਾਲੋ ਪਾਸੇ ਫੋਜ ਇਕੱਠੀਆਂ ਕਰ ਰਿਹਾ ਸੀ । 
ਔਰੈਗਜ਼ੇਬ ੨੪ ਮਾਂਰਚ ੧੬੫੯ ਨੂੰ ਅਜਮੇਰ ਜਾ ਵੱਜਿਆ। ਦੋਹਾਂ 
ਭਰਾਵਾਂ ਦੀ ਟੱਕਰ ਹੋਈ । ਦਾਰਾ ਵਿਚ ਦਲੋਰੀ ਕਿਥੋ ? ਭਾਂਜ ਖਾ ਕੇ 
ਅਹਿਮਦਾਬਾਦ ਨੂੰ ਭੱਜ ਪਿਆ । ਔਰੋਗਜ਼ੇਥ ਉਸ ਦੀ ਭੁਗਤ ਸਵਾਰਨ 
ਲਈ ਜਰਨੈਲ ਮੁਕੱਰਰ ਕਰ ਕੇ ਆਪ ਦਿੱਲੀ ਨੂੰ ਵਾਪਸ ਆ ਗਿਆ । 


੨੧ 


ਹੁਣ ਔਰੰਗਜ਼ੇਬ ਦੋਹਾਂ ਸ਼ਰੀਕ ਭਰਾਵਾਂ ਵਲੋਂ“ ਨਿਸਚਿੰਤ ਰੋ ਗਿਆ । 
ਦੋਹਾਂ ਦਾ ਲੱਕ ਟੁੱਟ ਚੁਕਾ ਸੀ । ੧੫ ਜੂਨ ਸੈਨ ੧੬੫੯ ਨੂੰ ਉਸ ਨੇ 
ਆਪਣੀ ਕਾਮਯਾਬੀ ਦੇ ਭਾਰੇ ਜਸ਼ਨ ਦਿੱਲੀ ਵਿਚ ਕੀਤੇ ਕਰ:ਏ । 
ਇਹ ਇਕ ਤਰ੍ਹਾਂ ਤਾਜਪੋਸ਼ੀ ਦੀ ਦੂਜੀ ਰਸਮ ਸੀ । ਸ਼ੁਜਾਹ ਵਲੋ` ਕੁਝ 
ਥੋੜਾ ਕੁ ਖ਼ਤਰਾ ਫਿਰ ਬਣਨ 'ਤੇ ਔਰੈਗਜ਼ੋਬ ਗੜ੍ਹ ਮੁਕਤੇਸ਼ਰ (ਗੰਗਾ 
ਦੇ ਰੰਢੇ) ਗਿਆ, ਉਥੋਂ ਜਨਵਰੀ ੧੬੬੦ ਵਿਚ. .ਫ/ਪਸ ਮੁੜਿਆ, 
ਅਤੇ ੧੩ ਫ਼ਰਵਰੀ ੧੬੬੦ ਨੂੰ ਦਿੱਲੀ ਅੱਪੜਿਆ । ਹੁਣ ਔਰੈਗਜ਼ੇਬ 
ਬੜੇ ਅਰਾਮ ਨਾਲ ੨੦ ਸਾਲ ਦਿੱਲੀ ਤੇ ਆਗਰੋਂ ਰਿਹਾ । ਸਿਰਫ 
ਦੋ ਵਾਰੀ ਉਥੋ' ਬਾਹਰ ਗਿਆ ਸੀ, ੧੬੬੩ ਵਿਚ ਇਕ ਸਾਲ ਲਈ 
ਕਸ਼ਮੀਰ ਅਤੇ ੧੬੭੪-੭੫ ਵਿਚ ਡੇਢ ਸਾਲ ਵਾਸਤੇ ਹਸਨ ਅਬਦਾਲ 
ਦੇ ਇਲਾਕੇ ਵਿਚ ਕੁਝ ਆਕੀ ਹੋਏ ਪੁਰਾਣੇ ਪਠਾਣਾਂ ਦਾ ਜਿਰ ਭੈਨਣ 
ਲਈ । 
ਪੰਜਾਬ ਵਿਚ ਸਿੱਖਾਂ ਦੀ ਵਧ ਰਹੀ ਤਾਕਤ _ਦੀਆਂ ਰਪੌਟਾਂ 
ਔਰਗਜ਼ੇਬ ਨੂੰ ਭੁੱਲ ਨਹੀ` ਸਕਦੀਆਂ ਸਨ 1 ਪਰ ਉਹ ਦਿਲੋ" ਇਹ 
ਭੀ ਨਹੀ"ਮੰਨ ਸਕਦਾ ਸੀ ਕਿ ਗੁਰੂ ਹਰਿ ਰਾਇ ਸਾਹਿਬ ਨੇ ਦਾਰਾ 
ਦੀ ਕੋਈ ਮਦਦ ਕੀਤੀ ਸੀ । ਕਿਹੜੀ ਮਦਦ ਕਰਦੇ ? ਮੁਗਲਾਂ ਦੀਆ 
ਪੰਜ ਪੀੜ੍ਹੀਆਂ ਦਾ ਇਕੱਠਾ ਕੀਤਾ ਹੋਇਆ ਖ਼ਜ਼ਾਨਾ ਦਾਰਾ ਦੇ ਪਾਸ 
ਮੌਜੂਦ ਸੀ । ਉਸ ਖ਼ਜ਼ਾਨੇ ਦਾ ਸਦਕਾ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜ 
ਸੀ। ਸਾਰਾ ਸੀ ਪੰਜ'ਬ ਉਸ ਨਾਲ ਪਿਆਰ ਕਰਦਾ ਸੀ, ਕਿਉਂਕਿ 
ਉਹ ਪੰਜਾਬ ਦਾ ਗਵਰਨਰ ਰਹਿ ਚੁਕਾ ਹੀ ਅਤੇ ਪਰਜਾ ਦਾ ਦਰਦੀ 
ਸੀ । ਦਿੱਲੀ ਵਲ` ਉਸ ਨੂੰ ਅਜੇ ਕੋਈ ਖ਼ਤਰਾ ਨਹੀ” ਸੀ, ਕਿਉ'ਕਿ 
ਔਰੋਗਜ਼ੇਬ ਅਜੇ ।ਦੱਲੀ ਤੋ" ਪਰੇ ਸੀ, ਸਾਢੇ ਤਿੰਨ ਸੋ ਮੀਲਾਂ ਦੀ ਵਿੱਥ 
ਤੇ । ਦੋਹਾਂ ਦੇ ਵਿਚਕਾਰ ਪੰਜਾਬ ਦੇ ਦੇ ਵੱਡੇ ਦਰਿਆ ਸਨ, ਸਤਲੁਜ 
ਅਤੇ ਬਿਆਸ, ਜਿਨ੍ਹਾਂ ਵਿਚ ਬਰਸਾਤ ਦੀ ਬਹਾਰੇ ਬੇੰਤ ਹੜ੍ਹ ਠਾਠਾਂ 
ਮਾਰ ਰਹੇ ਸਨ, ਫ਼ੌਜਾਂ ਨੇ,ਪਾਰ ਲੰਘਣ ਲਈ ਘੰਟੇ ਨਹੀਂ, ਕਈ . ਕਏ? 


੨੨< 


੧/ 


ਪੱ 
੨. 


ਦਿਨ ਖ਼ਰਚ ਕਰਨੇ ਸਨ । ਸੋ ਔਰੰਗਜ਼ੇਬ ਸਮਝਦਾ ਸੀ ਕਿ ਦਾਰਾ ਨੂੰ 
ਬਾਹਰ ਕਿਸੇ ਮਦਦ ਦੀ ਲੋੜ ਨਹੀ” ਸੀ । ਉਸ ਨੂੰ ਘਾਟ ਸੀ ਅੰਦਰੋ, 
ਉਸ ਦੇ ਅੰਦਰ ਮਰਦਾਂ ਵਾਲਾ ਦਿਲ ਨਹੀ' ਸੀ । 

ਹਾਂ, ਸਿੱਖਾਂ ਦੀ ਵਧ ਰਹੀ ਤਾਕਤ ਵਲੋ“ ਅੱਖਾਂ ਮੀਟੀਆਂ ਨਹੀ” 
ਜਾ ਸਕਦੀਆਂ ਸਨ । ਪਰ ਔਰੰਗਜ਼ੇਬ ਦੀ ਸਾਰੀ ਤੈਦ-ਤਾਣੀ ਹੀ 
ਅਜੇ ਕੱਚੀ ਸੀ । ਉਸ ਨੇ ਅਜੇ ਮਾਰਚ ੧੬੫੯ ਵਿਚ ਹੀ ਬਨਾਰਸ- 
ਫ਼ਰਮਾਨ ਦੀ ਰਾਹੀ" ਹਿੰਦੂਆਂ ਨੂੰ ਢਾਰਸ ਦੇਣ ਲਈ ਆਖਿਆ ਸੀ 
ਕਿ ਸਿਰਫ਼ ਮਜ਼ਹਬ ਦੇ ਵਖੇਵੇ' ਕਾਰਨ ਕਿਸੇ ਗ਼ੈਰ-ਮੁਸਲਿਮ ਉਤੇ ਕੋਈ 
ਵਧੀਕੀ ਨਹੀ' ਕੀਤੀ ਜਾਏਗੀ । ਫਿਰ ਭੀ ਜ਼ਾਤੀ ਪ੍ਰੇਰਨਾ ਅਤੇ ਲਾਲਚ 
ਤਾਂ ਉਹ ਵਰਤ ਹੀ ਸਕਦਾ ਸੀ । ਔਰੇਗਜ਼ੋਬ ਨੇ ਗੁਰੂ ਹਰਿ ਰਾਇ ਸਾਹਿਬ 
ਨੂੰ ਦਿੱਲੀ ਆਉਣ ਲਈ ਸੱਦਾ ਭੋਜਿਆ । ਉਸ ਵੇਲੇ ਤਕ ਸਤਿਗੁਰੂ 'ਜੀ 
ਮਾਝੇ ਮਾਲਵੇ ਦੁਆਥੇ ਦੇ ਪਿੰਡਾਂ ਦਾ ਚੱਕਰ ਲਾ ਕੋ ਕੀਰਤਪੁਰ ਵਾਪਸ ਆ 
ਚੁਕੇ ਸਨ । 

ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ ਵੱਡੇ ਸਾਹਿਬਜ਼ਾਦੇ 
ਬਾਬਾ ਰਾਮ ਰ'ਇ ਜੀ ਨੂੰ ਭੇਜਿਆ ਅਤੇ ਕੁਝ ਕੁ ਸਿਆਣੇ ਸਿਆਣੇ 
ਮਸੰਦ (ਪਰਚਾਰਕ) ਭੀ ਨਾਲ ਦੇ ਦਿੱਤੇ । ਤੁਰਨ ਲੱਗਿਆਂ ਨੂੰ ਗੁਰੂ 
ਜੀ ਨੇ ਸਿੱਖਿਆ ਦਿੱਤੀ ਕਿ ਹਰੇਕ ਕਾਰਜ ਵਿਰ ਗੁਰੂ ਆਸਰੋ ਰਹਿਣਾ, 
ਗੁਰੂ ਨੂੰ ਸਦਾ ਅੰਗ-ਸੈਗ ਸਮਝਣਾ । ਬਾਬਾ ਰਾਮ ਰਾਇ ਜੀ ਬੜੇ ਪਰੀਨ 
ਤੇ ਹਾਜ਼ਰ-ਜਵਾਬ ਸਨ । ਉਹਨਾਂ ਦੀ ਵਿਦਵਤਾ ਦਾ ਔਰੈਗਜ਼ੇਬ 
ਉਤੇ ਬਹੁਤ ਅਸਰ ਪਿਆ । ਸਿੱਖ ਇਤਿਹਾਸਕਾਰ ਲਿਖਣੇ ਹਨ ਕਿ 
ਬਾਦਸ਼ਾਹ ਨੇ ਬਾਬਾ ਰਾਮ ਰਾਇ ਜੀ ਦੀ ਅਜ਼ਮਤ ਪਰਖਣ ਲਈ 
ਕਈ ਅਜ਼ਮਾਇਸ਼ਾਂ ਕੀਤੀਆਂ, ਤੇਂ ਬਾਬਾ ਜੀ ਹਰੇਕ ਅਜਮਾਇਸ਼ ਵਿਚ 
ਪੂਰੇ ਉਤਰਦੇ ਰਹੇ, ਜਿਸ ਦਾ ਨਤੀਜਾ ਇਹ ਰੋਇਆ ਕਿ ਔਰੋਗਜ਼ੌਬ 
ਰਾਮ ਰਾਇ ਜੀ ਦਾ .ਬੜਾ ਆਦਰ ਸਤਿਕਾਰ ਕਰਨ ਲੱਗ ਪਿਆਂ । 
ਔਰੰਗਜ਼ੇਬ ਪੱਕਾ ਮੁਸਲਮਾਨ ਸੀ, ਇਸਲਾਮ ਵਿਚ_ ਉਸ ਦੀ ਸ਼ਰਧਾ 

੧ 


੨੩ 


ਤਅੱਸਬ ਦੀਆਂ ਹੱਦਾਂ ਤੱਕ ਅੱਪੜ ਚੁਕੀ ਹੋਈ ਸੀ । ਅਸਲ ਵਿਚ ਉਹ 
ਰਾਂਮ ਰਾਇ ਜੀ ਦੇ ਦਿਲ ਨੂੰ ਪਿਆਰ-ਸਤਿਕਾਰ ਨਾਲ ਜਿੱਤ ਕੇ ਆਪਣੇ 
ਦੀਨ ਵਿਚ ਲਿਆਉਣਾ ਚਾਹੁੰਦਾ ਸੀ, ਕਿਉਕਿ ਬਾਬਾ ਰਾਮ ਰਾਇ 
ਜੀ ਅਜੇ ਅਲ੍ਹੜ ਉਮਰ ਦੇ ਗੱਭਰੂ ਹੀ ਸਨ । ਪਰ ਦਰਬਾਰੀ ਕਾਜ਼ੀ 
ਮੌਲਵੀ ਬਾਦਸ਼ਾਹ ਦੀ ਇਸ ਨੀਤੀ ਨੂੰ ਸਮਝਦੇ ਹੋਏ ਉਸ ਦੇ ਇਸ 
ਜ਼ਾਹਰਾ ਝੁਕਾਉ ਨੂੰ ਪਸੈਦ ਨਹੀ" ਕਰਦੇ ਸਨ । ਉਹ ਕਿਸੇ ਨਾਂ ਕਿਸੇ 
ਤਰ੍ਹਾਂ ਦੋਹਾਂ ਵਿਚ ਅਜੋੜ ਦੇਖਣਾ ਚਾਹੁੰਦੇ ਸਨ । ਇਸ ਗ਼ਰਜ਼ ਕਰਕੇ 
ਉਹ ਬਾਦਸ਼ਾਹ ਪਾਸੋ' ਬਾਬਾ ਰਾਮ ਰਾਇ ਜੀ ਉਤੇ ਕਈ ਕਿਸਮ ਦੇ 
ਸਵਾਲ ਕਰਾਂਦੇ ਰਹਿੰਦੇ ਸਨ । ਪਰ ਬਾਬਾ ਜੀ ਦੀ _ਹਾਜ਼ਰ-ਜਵਾਬੀ 
ਅੱਗੇ ਕਾਜੀਆਂ ਦੀ ਪੇਸ਼ ਨਹੀ” ਜਾਂਦੀ ਸੀ, ਬਾਦਸ਼ਾਹ _ਦੀ ਸਦਾ 
ਤਸੱਲੀ ਹੀ ਹੈਂਦੀ ਰਹੀ । 

ਸਿੱਖ ਇਤਿਹਾਸ ਵਿਚ ਇਹ ਆਮ ਪਰਸਿੱਧ ਹੈ ਕਿ ਆਖ਼ਰ 
ਇਕ ਦਿਨ ਕਾਜ਼ੀਆਂ ਦੀ ਪ੍ਰੇਰਨਾ 'ਤੇ ਔਰੈਗਜੇਬ ਨੇ ਰਾਮ ਰਾਇ ਜੀ 
ਤੋ' ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਬਾਰ 
ਲਿਖਿਆ ਹੈ, “ਮਿਟੀ ਮੁਜਲਮਾਨ ਕੀ ਪੋੜੈ ਪਈ ਘੁਮਿਆਰ` ਇਸ ਦਾ 
ਕੀ ਭਾਵ ਹੈ । ਕਾਜ਼ੀਆਂ ਦੀ ਚੌਟ ਆਖ਼ਰ ਟਿਕਾਣੇ `ਤੇ ਵੱਜੀ । ਬਾਦਸ਼ਾਹ 
ਨਾਲ ਬਣਿਆ ਰਸੂਖ਼ ਕਾਇਮ ਰੱਖਣ ਲਈ ਬਾਬਾ ਰਾਮ ਰਾਇ ਜੀ ਨੰ 
ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਅਸਲ ਵਿਚ ''ਮਿਟੀ 
ਬੇਈਮਾਨ ਕੀ ਉਚਾਰਿਆ ਸੀ, ਲਿਖਾਰੀ ਦੀ ਭੁਲ ਨਾਲ ''ਮਿਟੀ 
ਮੁਸਲਮਾਨ ਕੀ ਲਿਖਿਆ ਗਿਆ ਹੈ । ਆਦਰ ਸਤਿਕਾਰ ਵਾਲਾ 
ਦਬਾਉ ਸਿਰਫ ਬਾਬਾ ਰਾਮ ਰਾਇ ਜੀ ਉਤੇ ਨਹੀਂ ਪਾਇਆ ਜਾਂ 
ਰਿਹਾ ਸੀ, ਇਹ ਜਾਲ ਨਾਲ-ਗਏ ਮਸੈਦਾਂ ਉਤੇ ਭੀ ਵਿਛਾਇਆ ਜਾਂ 
ਰਿਹਾ ਸੀ, ਇਸ ਦੇ ਨਤੀਜੇ ਦੇ ਤੌਰ ਤੇ ਹੋ ਸਕਦਾਹੈ ਕਿ ਇਹ 
ਉਕਾਈ ਕਰਨ ਦੀ ਸਲਾਹ ਬਾਬਾ ਰਾਮ ਰਾਇ ਜੀ ਨੂੰ ਉਹਨਾਂ ਮਸੋਦਾਂ 
ਵਿਚੋਂ ਕਿਸੇ ਨੇ ਦਿੱਤੀ ਹੋਵੇ, ਜੋ ਕੀਰਤਪੁਰੋ" ਉਹਨਾਂ ਦੇ ਨਾਲ ਭੇਜ 


੨੨੪ 


` 


4੯ 


ਗਏ ਸਨ । ਫਿਰ ਭੀ ਇਸ ਉਕਾਈ ਦੀ ਜ਼ਿਮੇਵਾਰੀ ਬਾਬਾ ਰਾਮ ਰਾਇ ਜੀ 
ਦੇ ਸਿਰ ਹੀ ਆਉ'ਦੀ ਹੈ । 

ਸ਼ਾਹੀ ਰਸੂਖ਼ ਦੀ ਖ਼ਾਤਰ ਗੁਰੂ-ਆਦਰਸ਼ ਨੂੰ ਬਦਲਾ ਦੇਣਾ ਸਿੱਖ 
ਧਰਮ ਦੋ ਨਿਸ਼ਾਨੇ ਤੋਂ ਇਕ ਉਕਾਈ ਸੀ । ਗੁਰੂ ਹਰਿ ਰਾਇ ਸਾਹਿਬ ਨੇ 
ਜਦੋ ਇਹ ਖ਼ਬਰ ਸੁਣੀ, ਤਾਂ ਉਹਨਾਂ ਨੂੰ ਨਿਸਚੇ ਹੋਂ ਗਿਆ ਕਿ ਰਾਮ ਰਾਇ 
ਜੀ ਹੁਣ ਇਸ ਯੋਗ ਨਹੀ” ਰਹੇ ਕਿ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ 
ਦੀ ਰਾਖੀ ਅਤੇ ਪਰਚਾਰ ਦੀ ਜ਼ਿਮੇਵਾਰੀ ਇਹਨਾਂ ਦੇ ਸਪੁਰਦ ' ਕੀਤੀ ਜਾ 
ਸਕੇ । 

ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮ ਵਚਿ ਜੀ ਨੂੰ ਆਪਣੇ 
ਇਹਨਾਂ ਖ਼ਿਆਲਾਂ ਦੀ ਖ਼ਬਰ ਭੇਜ ਦਿੱਤੀ ਅਤੇ ਕਹਿ ਭੇਜਿਆ ਕਿ ਤੁਸਾਂ 
ਹੁਣ ਸਾਡੇ ਪਾਸ ਨਾ ਆਉਣਾ, ਕਿਉਕਿ ਔਰੰਗਜ਼ੇਬ ਨਾਲ ਰਸੂਖ਼ ਕਾਇਮ 
ਰੱਖਣ ਦੀ ਖ਼ਾਤਰ ਤੁਸਾਂ ਗੁਰੂ ਨਾਨਕ ਪਾਤਿਸ਼ਾਹ ਦੀ ਭਾਰੀ ਨਿਰਾਦਰੀ 
ਕੀਤੀ ਹੈ । 

_ ਔਰੰਗਜ਼ੇਬ ਆਪਣੀ ਚਾਲ ਵਿਚ ਕਿਸੇ ਹੱਦ ਤਕ ਕਾਮਯਾਬ 
ਗਿਆ । ਉਸ ਨੇ ਇਸ ਫੁੱਟ ਨੂੰ ਵਧਾਣ ਲਈ ਬਾਬਾ ਰਾਮਰੀਇ ਜੀ 
ਜਾਗੀਰ ਦੇ ਦਿੱਤੀ । ਪਰ ਸਿੱਖ ਕੌਮ ਵਿਚ ਧੜੇ ਪੈਂਦਾ ਕਰਨ ਵਿਚ ਉਹ 
ਕਾਮਯਾਬ ਨਾ ਹੋ ਸਕਿਆ । ਸਿੱਖਾਂ ਦੀ ਸ਼ਰਧਾ ਆਪਣੇ ਗੁਰੂ ਦੇ ਚਰਨਾਂ 
ਵਿਚ ਅਡੋਲ ਰਹੀ । ਇਹ ਸਾਰਾ ਜ਼ਿਕਰ ਫ਼ਰਵਰੀ ਸੰਨ ੧੬੬੦ ਤੱ 
ਪਿਛੋ” ਦਾ ਹੈ । 
ਜੋਤੀ ਜੋਤਿ- 

ਆਪਣਾ ਦੇਹਾਂਤ ਨੌੜੇ ਆਉਦਾ ਜਾਣ ਕੇ ਸਤਿਗੁਰੂ ਜੀ ਨੌ 
ਆਪਣੇ ਥਾਂ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ 'ਹਰਿ ਕ੍ਰਿਸ਼ਨ ਸਾਹਿਬ 


ਨੂੰ ਗੁਰੂ ਬਣਾਇਆ, ਅਤੇ ਆਪ ੫ ਕੱਤਕ ਸੰਮਤ ੧੭੧੬ (ਮੁਤਾਬਕ 
੬ ਅਕਤੂਬਰ ਸੈਨ ੧੬੬੧) ਨੂੰ ਨੂੰ ਕੀਰਤਪੁਰ ਵਿਚ ਜੌਤੀ ਜੌਤਿ ਸਮਾਏ। 


02੧੨2 ੬41 


੨੫ 


ਜਨਮ-ਤਰੀਕ : ੧੬ ਜਨਵਰੀ ੧੬੩੦ । ਰ 
ਜੋਤੀ ਜੋਤਿ ਸਮਾਣ ਦੀ ਤਰੀਕ : ੬ ਅਕਤੂਬਰ ੧੬੬੧। 
ਕੁੱਲ ਉਮਰ : ੩੧ ਸਾਲ, ੮ ਮਹੀਨੇ, ੨੨ ਦਿਨ । 

ਗੁਰੂ ਹਰਿ ਰਾਇ ਸਾਹਿਬ ਜੀ 


੯ 


ਦੁ 
ਜੀਵਨ ਵਿਚੋ' ਸਿੱਖ ਧਰਮ ਦੀ ਤਾਲੀਮ 
ਗੁਰੂ ਹਰਿ ਰਾਇ ਸਾਹਿਬ ਦੀ ਕੋਈ 'ਬਾਣੀ` ਨਹੀ" ਮਿਲਦੀ । 
ਉਹਨਾਂ ਦੇ ਜੀਵਨ ਵਿਚੋਂ ਕੁਝ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ 
ਤੋ ਇਹ ਚਾਨਣਾ ਪੈ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ 
ਇਨਸਾਨੀ ਜੀਵਨ ਦੇ ਆਦਰਸ਼ ਨੂੰ ਪਰਫੁਲਤ ਕਰਨ ਲਈ ਉਹਨਾਂ 
ਕੀ ਕੁਝ ਕੀਤਾ ਸੀ । 


ਲੋੜਵੇਦਿਆਂ ਦੀ ਸਹਾਇਤਾ- 


ਗੁਰੂ ਹਰਿ ਰਾਇ ਸਾਹਿਬ ਦਾ ਹਿਰਦਾ ਅੱਤ _ਦਰਜੋ ਦਾ 
ਕੌਮਲ ਸੀ । ਸਿੱਖ-ਇਤਿਹਾਸ ਵਿਚ ਇਕ ਥਾਂ ਜ਼ਿਕਰ ਆਉਦਾ ਹੈ 
ਕਿ ਛੋਟੀ ਉਮਰੇ ਇਕ ਦਿਨ ਆਪ ਕਲੀਆਂ ਵਾਲਾ ਕੁੜਤਾ ਪਾ ਕੇ 
ਬਗ਼ੀਚੇ ਵਿਚ ਟਹਿਲ ਰਹੇ ਸਨ, ਕੁੜਤੇ ਦੇ -ਛੁਹਣ ਨਾਲ ਕੁਝ ਫੁੱਲ 
ਟਾਹਣੀਆਂ ਨਾਲੋ ਕਿਰ ਗਏ । ਉਸ ਦਿਨ ਤੋ" ਸਦਾ ਆਪਣੇ ਪਹਿਨੇ 
ਕੱਪੜਿਆਂ ਨੂੰ ਧਿਆਨ ਨਾਲ ਸਾਂਭ-ਸਿਕਰ ਕੇ ਹੀ __ਬਤੀਚੇ ਵਿਚ 
ਫਿਰਿਆ ਕਰਦੇ ਸਨ, ਤਾਕਿ ਕੋਈ ਕਲੀ ਡਿੱਗ ਨਾ ਪਏ । ਜਿਸ ਹਿਰਦੇ 
ਵਿਚ ਫੁੱਲਾਂ ਵਾਸਤੇ ਇਤਨੀ ਕੋਮਲਤਾ ਸੀ, ਉਹ ਹਿਰਦਾ ਸੰਸਾਰ- 
ਬਗ਼ੀਚੇ ਦੇ ਜੀਵਾਂ ਵਾਸਤੇ ਤਾਂ ਪਿਆਰ ਨਾਲ 'ਨੱਕਾ-ਨੱਕ ਭਰਪੂਰ 
ਸੀ । ਆਪ ਕਈ ਅਮੋਲਕ _ਦੁਰਲੱਭ ਦਵਾਈਆਂ ਸਦਾ ਆਪਣੇ 
ਪਾਸ ਰੱਖਣ ਦਾ _ਪਰਬੋਧ _ਕਰੀ ਰਖਦੇ ਸਨ, ਜਿਨ੍ਹਾਂ ਨਾਲ ਕਈ 


੩੬ 


ਦੱ 


ਰੋਗੀਆਂ ਦੇ ਅਸਾਧ ਰੋਗ ਦੂਰ ਹੋ ਜਾਂਦੇ ਸਨ । ਸ਼ਾਹ ਜਹਾਨ ਦੇ ਵੱਡੇ 
ਪੁੱਤਰ ਦਾਰਾ ਸ਼ਿਕੋਹ ਨੂੰ ਭੀ ਜਦੋ ਖਾਣੇ ਵਿਚ ਸ਼ੇਰ ਦੀ ਮੁੱਛ ਦਾ ਵਾਲ 
ਖਵਾ ਦਿੱਤਾ ਗਿਆ ਸੀ, ਤਾਂ ਉਸ ਦੇ ਅਜੀਰਣ ਰੋਗ ਲਈ ਦਵਾਈ 
ਗੁਰੂ ਹਰਿ ਰਾਇ ਸਾਹਿਬ ਪਾਸੋ ਹੀ ਮਿਲੀ ਸੀ । ਦਾਰਾ ਸ਼ਿਕੋਹ ਕੁਝ 
ਪਹਿਲਾਂ ਹੀ ਮਹਾਤਮਾ ਲੋਕਾਂ ਦੀ ਸੈਗਤ ਕਰਨ ਦੇ ਸੁਭਾਵ ਵਾਲਾ ਸੀ, 
ਸਰੀਰਕ ਰੋਗ ਦੂਰ ਹੋਣ 'ਤੇ ਉਹ ਸਤਿਗੁਰੂ ਜੀ ਦਾ ਹੋਰ ਭੀ ਸ਼ਰਧਾਲੂ 
ਹੋ ਗਿਆ । ਰ 
ਗੋਰੀਬਾਂ ਨਾਲ ਨੇੜੇ ਦੀ ਸਾਂਝ- 

ਇਕ ਵਾਰੀ ਮਾਲਵੇ ਦੀ ਇਕ ਗਰੀਬ ਮਾਈ ਆਪਣੇ ਇਲਾਕੇ 
ਦੀ ਸੈਗਤ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈ । ਮਾਈ 
ਗੁਰੂ ਹਰਿ ਰਾਇ ਸਾਹਿਬ ਵਾਸਤੇ ਖੱਦਰ ਦੀ ਇਕ ਚਾਦਰ ਲਿਆਈ, 
ਅਤੇ ਉਹਨਾਂ ਨੂੰ ਛਕਾਣ ਵਾਸਤੇ ਘਰੋ ਰੋਟੀਆਂ ਭੀ ਪਕਾ ਲਿਆਈ । 
ਪਰ ਗੁਰੂ ਕੇ ਦਰਬਾਰ ਦੀ ਮਹਿਮਾ ਵੇਖ ਕੇ ਮਾਈ ਆਪਣੀਆਂ 
ਗਰੀਬੀ ਦਾਅਵੇ ਦੀਆਂ ਉਹ ਭੇਟਾਂ ਪੇਸ਼ ਕਰਨ ਤੋ ਝੱਕ ਗਈ । 
ਸਗੋ', ਦੀਵਾਨ ਤੋ” `ਦੂਰੇਡੀ ਹੀ ਖਲੋਤੀ ਰਹੀ, ਅਤੇ ਦਿਲ ਵਿਚ ਅਰਾਧਨਾ 
ਕਰਦੀ ਰਹੀ ਕਿ ਮੋਰੀ ਗਰੀਬਣੀ ਦੀ ਰੋਟੀ ਤੇ ਚਾਦਰ ਕਬੂਲ ਕਰੋ । 

ਗੁਰੂ ਹਰਿ ਰਾਇ ਸਾਹਿਬ ਲੱਢੇ ਪਹਿਰ ਦੇ ਸੈਰ ਵੇਲੋ ਉਚੇਚੇ ਉਸ 

ਪਾਸੇ ਵਲ ਚੱਲ ਪਏ, ਤੇ ਮਾਈ ਕੌਲ ਪਹੁੰਚ ਕੇ ਆਪ ਹੀ ਦੋਵੇ" ਚੀਜ਼ਾਂ 
ਮੰਗ ਲਈਓ ਨੇ । 
ਗ਼ੁਰਬਾਣੀ ਵਾਸਤੇ ਸਤਿਕਾਰ ਤੋ ਸ਼ਰਧਾ- 

ਜੋ ਵਿਦਿਆਰਥੀ ਦੇ ਦਿਲ ਵਿਚ ਆਪਣੇ ਉਸਤਾਦ ਲਈ 
ਸਤਿਕਾਰ ਤੇ ਸ਼ਰਬਾ: ਨਾ ਹੋਵੇ, ਤਾਂ ਉਸਤਾਦ ਦੀ ਦਿੱਤੀ ਤਾਲੀਮ 
ਉਤੇ ਉਸ ਦਾ ਯਕੀਨ ਨਹੀ ਬੱਝ ਸਕਦਾ । ਜੇ ਸਿੱਖ ਦੇ ਹਿਰਦੇ 
ਵਿਚ ਗੁਰੂ ਵਾਸਤੋ ਪ੍ਰੀਤ ਤੇ ਪ੍ਰਤੀਤ ਨਹੀਂ” ਹੈ, ਤਾਂ ਉਹ ਗੁਰੂ ਦੇ 


੨੨੭ 


ਦੱਸੇ ਰਾਹ ਉਤੇ ਨਹੀ ਤੁਰ ਸਕਦਾ । ਗੁਰੂ ਤੇ ਸਿੱਖ ਦਾ ਸੈਥੋਧ 'ਬਾਣੀ' 
ਦੀ ਰਾਹੀ" ਹੀ ਪੈਦਾ ਹੈ । ਇਸੇ ਵਾਸਤੇ ਗੁਰਮਤਿ ਅਨੁਸਾਰ ਗੁਰੂ ਤੇ ਗੁਰੂ 
ਦੀ ਬਾਣੀ ਇਕ-ਰੂਪ ਹਨ । ਬਾਣੀ ਦਾ ਆਦਰ ਗੁਰੂ ਦਾ ਆਂਦਰ ਹੈ । 
ਹਰੇਕ ਗੁਰ-ਵਿਅਕਤੀ ਨੇ ਆਪੋ-ਆਪਣੇ ਸਮੇ_ ਸਿਖਾਂ ਦਾ ਧਿਆਨ ਇਸ 
ਪਾਸੇ ਵਲ ਖ਼ਾਸ ਤੌਰ `ਤੇ ਦਿਵਾਇਆ ਹੈ । ਗੁਰੂ ਹਰਿ ਰਾਇ ਸਾਹਿਬ ਨੇ 
ਭੀ ਇਹ ਆਦਰਸ਼ ਸਦਾ ਸਾਹਮਣੇ ਰੱਖਿਆ । 

ਇਕ ਦਿਨ ਲੰਢੇ ਪਹਿਰ ਮੰਜੇ ਉਤੇ ਸਤਿਗੁਰੂ ਜੀ ਲੋਟੇ ਹੋਏ ਸਨ, 
ਇਕ ਸਿੱਖ-ਜੱਥਾ ਦਰਸ਼ਨ ਲਈ ਆਇਆ । ਉਹ ਸਾਰੇ ਰਲ ਕੇ ਸ਼ਬਦ- 
ਕੀਰਤਨ ਕਰਦੇ ਆਉਦੇ ਸਨ । ਜਿਸ ਵੇਲੋਂ ਸਤਿਗੁਰੂ ਜੀ ਦੇ ਕਨੀ" ਸ਼ਬਦ 
ਦੀ ਵਾਜ ਪਈ, ਉਹ ਉਸੇ ਵੇਲੋਂ ਬੜੀ ਕਾਹਤੀ ਨਾਲ ਮੰਜੇ ਤ' ਥੱਲੇ 
ਉੱਤਰ ਆਏ, ਜਿਸ ਕਰਕੇ ਗੋਡੇ ਨੂੰ ਸੱਟ ਭੀ ਲੱਗ ਗੀ । ਤੋਂ, ਅਗਾਂਹ ਨੂੰ 
ਉਹਨਾਂ ਨੇ ਦਿਨ ਵੇਲੋਂ ਮੰਜੇ ਉਤੇ ਲੋਟਣਾ ਬੈਦ ਕਰ ਦਿੱਤਾ । ਇਸ ਤਰ੍ਹਾਂ 
ਸ਼ਬਦ ਦੀ ਨਿਰਾਦਰੀ ਹੈਦੀ ਸੀ / 

ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ 
ਬੜੇ ਹੋਨਹਾਰ ਸਨ, ਕਰਣੀ ਵਾਲੇ ਭੀ ਸਨ । ਪੁਰ ਜਦੋ ਔਰੇਗਜ਼ੇਬ 
ਵਲ ਮਿਲੇ ਆਦਰ-ਸਤਿਕਾਰ ਦੇ ਭਾਰ ਹੇਠ ਆ ਕੇ ਉਹਨਾਂ ਗੁਰੂ 
ਨਾਨਕ ਦੇਵ ਜੀ ਦੀ ਬਾਣੀ ਵਿਚ ਨਿੱਕੀ ਜਿਹੀ ਤਬਦੀਲੀ ਕਰ ਕੇ 
ਬਾਦਜ਼ਾਹ ਨੂੰ ਖ਼ੁਸ਼ ਕਰਨ ਦੀ ਕੋਸ਼ਸ਼ ਕੀਤੀ, ਤਾਂ ਸਤਿਗੁਰੂ ਜੀ ਨੇ 
ਇਤਨੇ ਹੋਨਹਾਰ ਪੁੱਤਰ ਨਾਲੋ” ਆਪਣਾ ਸੋਬੋਧ ਸੀ ਲਈ ਤੋੜ 
ਲਿਆ । 


ਸਿੱਖ ਧਰਮ ਦੇ ਪਰਚਾਰ ਲਈ ਉੱਦਮ- 


ਗੁਰੂ ਨਾਨਕ ਦੇਵ ਜੀ ਨੇ ਆਪਣੇ ਖ਼ਿਆਲਾਂ ਦਾ ਪਰਚਾਰ 
ਕਰਨ ਲਈ ਸਾਰੇ ਭਾਰਤ ਵਿਚ ਚੱਕਰ ਲਾਇਆ । ਬਾਹਰਲੇ ਦੇਸ਼ਾਂ 
ਵਿਚ ਭੀ ਗਏ । ਜਿਨ੍ਹਾਂ ਇਲਾਕਿਆਂ ਵਿਚ ਗੁਰੂ ਸਾਹਿਬ ਦੇ ਸਿੱਖਾਂ ਦੀ 


<€ 


ਵੱ 
ਸਦ 


ਗਿਣਤੀ ਕਾਫ਼ੀ ਹੋ ਗਈ, ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ 
੨੨ ਹਿੱਸਿਆਂ ਵਿਚ ਵੰਡ ਕੇ ਹਰੇਕ ਵਿਚ ਸਿੱਖ-ਧਰਮ ਦੇ ਪਰਚਾਰ 
ਲਈ ''ਮੰਜੀਆਂ' ਥਾਪੀਆਂ । ਜਿਉ” ਜਿਉ!” ਸਿੱਖ ਕੌਮ ਵਧਦੀ ਗਈ, 
ਇਸ ਦੀ ਜੱਥੇਬੋਦੀ ਨੂੰ ਪੱਕਾ ਕਰਨ ਲਈ, ਤੇ ਹਰ ਪਹਿਲੂ ਤੋ" ਇਸ਼ ਨੂੰ 
ਸਹੀ ਇਨਸਾਨੀ ਆਦਰਸ਼ ਉਤੇ ਕਾਇਮ ਰੱਖਣ ਲਈ ਉੱਦਮ ਕੀਤੇ 
ਜਾਂਦੇ ਰਹੇ । ਗੁਰੂ ਅਰਜਨ ਸਾਹਿਬ ਨੇ ਹੋਰ ਪਰਚਾਰਕ ਮੁਕੱਰਰ ਕੀਤੋਂ, 
ਜੋ ਬਾਣੀ ਦੇ ਪਰਚਾਰ ਤੋ” ਇਲਾਵਾ ਆਪੋ ਆਪਣੇ ਨਿਯਤ ਇਲਾਕੇ 
ਵਿਚੋ" ਹਰੇਕ ਸਿੱਖ ਘਰਾਣੇ ਦੀ ਕਮਾਈ ਦਾ 'ਦਸਵੰਧ' ਭੀ ਗੁਰੂ ਪਾਸ 
ਲਿਆਉਂਦੇ ਸਨ । ਇਹਨਾਂ ਪਰਚਾਰਕਾਂ ਨੂੰ ''ਮਸੈਦ'' ਨਾਮ ਨਾਲ ਸੱਦਿਆ 
ਜਾਂਦ' ਸੀ । 

ਪਰ ਸਹਿਜੋ ਸਹਿਜੇ ਕਈ ਮਸੈਦ ਆਪਣੀ ਜ਼ਿਮੇਵਾਰੀ ਨਿਬਾਹੁਣ 
ਵਿਚ ਢਿੱਲੇ ਹੁੰਦੇ ਗਏ । “ਦਸਵੈਧ ਦੀ ਮਾਇਆ ਦੇ ਅਸਰ ਹੇਠ ਆ 
ਕੇ ਇਹ ਕਮਜ਼ੋਰੀ ਆਉਣੀ ਕੁਦਰਤੀ ਸੀ । ਇਸ ਕਮੀ ਨੂੰ ਪੂਰਾ ਕਰਨ 
ਲਈ ਗੁਰੂ ਹਰਿ ਰਾਇ ਸਾਹਿਬ ਨੇ ਉਤਸ਼ਾਹ-ਭਰੇ ਹੋਰ ਨਵੇ ਪਰਚਾਰਕ 
ਥਾਪ ਦਿੱਤੇ । ਉਹਨਾਂ ਵਿਚ“ ਭਗਤ ਭਗਵਾਨ ਅਤੇ ਭਾਈ ਫੇਰੂ ਇਹ ਦੋ 


ਸਿੱਖ ਇਤਿਹਾਸ ਦੇ ਚਮਕਦੇ ਸਤਾਰੇ ਹਨ । 


(੧) ਭਗਤ ਭਗਵਾਨ ਬੌਧ ਗਇਆ _ਦਾ ਸੈਨਿਆਸੀ ਮਹੈਤ 
ਸੀ । ਇਸ ਦਾ ਪਹਿਲਾ ਨਾਂ ਭਗਵਾਨ ਗਿਰ ਸੀ । ਇਸ ਨੇ ਕੀਰਤਪੁਰ 
ਆਕੇ ਗੁਰੂ ਹਰਿ ਰਾਇ ਸਾਹਿਥ ਦੇ ਦਰਸ਼ਨ ਕੀਤੋ । ਸਿੱਖ ਬਣਿਆ, 
ਤੇ ਬੜੀ ਸ਼ਰਧਾ ਵਾਲਾ ਸਿੱਖ ਬਣਿਆ । ਜਿੱਖ-ਧਰਮ ਵਿਚ ਪਰਪੱਕ 
ਕਰ ਕੇ ਗੁਰੂ ਹਰਿ ਰਾਇ ਜੀ ਨੇ ਭਗਤ ਭਗਵਾਨ ਨੂੰ ਉਸ ਦੇ ਆਪਣੇ 
ਵਤਨ ਵੱਲ ਹੀ ਪਰਚਾਰ ਲਈ ਭੇਜ ਦਿੱਤਾ । ਇਸ ਫੇ ਆਪਣੇ ਪਹਿਲੇ 
ਸਾਧੂ ਭੀ ਸਿੱਖ ਬਣ ਗਏ, ਜਿਨ੍ਹਾਂ ਦੇ ਪਟਨੇ ਦੇ ਸਾ ਵਿਚ ੩੬੦ 
ਡੇਰੇ ਹਨ । ਭਗਤ ਭਗਵਾਨ ਦੀ ਗੱਦੀ ਪਟਨੇ ਤੋ” ਨੇੜੇ ਹੀ ਦਾਨਾਪੁਰ 


ਵਿਚ ਹੈ । 


੨੬ 


ਰ ਭਾਈ ਫੇਰੂ ਕੀਰਤਪੁਰ ਦਾ ਇਕ ਹਟਵਾਣੀਆ ਸੀ, ਜਾਤ ਦਾ 
_ਉੱਪਲ ਖੱਤਰੀ । ਸੈਗਤ ਦੀ ਲਾਗ ਨਾਲ ਗੁਰੂ ਹਰਿ ਰਾਇ ਸਾਹਿਬ ਦਾ 


ਸਿੱਖ ਬਣਿਆ, ਬੜੀ ਸ਼ਰਧਾ ਨਾਲ ਗੁਰੂ ਕੋ ਲੰਗਰ ਦੀ ਸਵਾ ਕਰਨ. 


ਲੱਗਾ । ਆਖ਼ਰ ਸਤਿਗੁਰੂ ਜੀ ਨੇ ਇਸ ਨੂ ਇਸ ਯੋਗ ਵੇਖਿਆ ਕਿ 
ਸਿੱਖ'ਧਰਮ ਦਾ ਪਰਚਾਰ ਕਰ ਸਕੇ । ਲੰਮੇ ਦੇਸ ਦਾ ਪਰਚਾਰਕ (ਮਸੈਦ) 
ਬਣਾ ਕੇ ਭੇਜ ਦਿੱਤੋ ਨੇ । ਤੇ, ਲੰਗਰ ਚਲਾਣ ਦੀ ਖ਼ਾਸ ਤਾਕੀਦ 
ਕੀਤੀਓ ਨੇ ।ਭਾਈ ਫੇਰੂ ਨੇ ਚੂਨੀਆਂ ਦੇ ਪਰਗਣੇ ਵਿਚ ਪਿੰਡ ਮੀਆਂ 
ਮੰੜ ਜਾ ਡੇਰਾ ਕੀਤਾ । ਉਸ ਬਾਹਰੇ ਵਿਚ ਭਾਈ ਫੇਰੂ ਜੀ ਦੇ ਲੰਗਰ ਦੀ 
ਬਹੁੰਤ ਮਹਿਮਾ ਤੇ ਸ਼ੋਭਾ ਸੀ । 

ਜਦੋ` ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਮਸੈਦਾਂ ਦੀ ਆਮ 
ਬਦਖੋਈ ਹੋਣ ਲੱਗ ਪਈ, ਤਾਂ ਸਤਿਗੁਰੂ ਜੀ ਨੇ ਸਭ ਮਸੈਦਾਂ ਨੂੰ 
ਅਨੰਦਪੁਰ ਵਿਚ ਮੰਗਾਇਆ । ਭਾਈ ਫੇਰੂ ਜੀ ਭੀ ਹਾਜ਼ਰ ਹੋਏ । ਪਰ 
ਇਹਨਾਂ ਦੀ ਸੇਵਾ ਉਤੇ 'ਪ੍ਰਰੀਨ ਹੋ ਕੇ ਸਤਿਗੁਰੂ ਜੀ ਲੇ ਇਹਨਾਂ ਨੂੰ 
“ਖੋਗਤਿ ਸਾਹਿਬ ਦੀ ਪਦਵੀ ਬਖ਼ਸ਼ੀ । ਬਦਨਾਮ ਹੋਏ. ਮਸੈਦਾਂ ਨੂੰ 
ਦਾੜ੍ਹੀਓ' ਫੜ ਕੇ ਸਦਵਾਇਆ ਗਿਆ ਸੀ। ਭਾਈ ਫੇਰੂ ਜੀ ਦੇ ਉੱਚ- 
ਜੀਵਨ ਸਦਕਾ ਕੋਈ ਸਿੱਖ ਇਹਨਾਂ ਦੀ ਦਾੜ੍ਹੀ ਨੂੰ ਹੱਥ ਪਾਣ ਦਾ ਹੀਆ 
ਨਹੀ ਸੀ ਕਰਦਾ, ਇਸ ਵਾਸਤੇ ਇਹ ਆਪ ਹੀ ਆਪਣੀ ਦਾੜ੍ਹੀ ਨੂੰ 
ਹੱਥ ਵਿਚ ਫੜ ਕੇ ਹਾਜ਼ਰ ਹੋਏ ਸਨ । ਜਦੋ” ਸਤਿਗੁਰੂ ਜੀ ਦੇ ਦਰਬਾਰ 
'ਵਿਚ ਅਨੰਦਪੁਰ ਹਾਜ਼ਰ ਹੋਏ, ਤਾਂ ਸਤਿਗੁਰੂ ਜੀ ਨੰ ਆਦਰ-ਪਿਆਰ 
ਨਾਲ ਆਖਿਆ-ਆਓ, ਭਾਈ ਫੇਰੂ ਸੱਚੀ ਦਾੜ੍ਹੀ । ਤੁਸਾਂ ਦਾੜ੍ਹੀ ਦੀ 
ਲਾਜ ਰੱਖ ਲਈ ਹੈ, ਕਿਉਕਿ ਤੁਸੀਂ ਆਪਣੇ ਸੁੱਚੇ ਜੀਵਨ` ਨਾਲ 
ਗੁਰਮਤਿ ਦਾ ਪਰਚਾਰ ਕਰ ਰਹੇਂ 3 । ਦਸੰਵੈਧ ਦਾ ਹਿਸਾਬ ਲਿਖਣ 
ਵਾਲੇ ਮੁਨੀਮ ਨੇ ਕੋਲੋ" ਆਖਿਆ ਕਿ ਭਾਈ ਫੇਰੂ ਨੇ ਕਦੇ ਆਪਣੇਂ 
ਇਲਾਕੇ _ਦੀ _ਸੈਗਤ _ਦਾ ਦਸਵੈਧ _ਇਥੇਂ ਨਹੀ” ਭੇਜਿਆ। 
ਸਤਿਗੁਰੂ ਜੀ ਨੇ ਫ਼ੁਰਮਾਇਆ ਕਿ ਭਾਈ ਫੇਰੂ ਜੀ ਲੰਗਰ ਦੀ ਰਾਹੀ” 


੩੦ 


੨੮ 
ਰਿ 


ਗ਼ਰੀਬਾਂ ਤੇ ਅੱਭਿਆਗਤਾਂ ਦੀ ਸੇਵਾ ਕਰ ਕੇ ਦਸਵੈਧ ਸਾਨੂੰ ਸਿੱਧਾ ਹੀ 
ਅਪੜਾ ਦੇਦੇ ਹਨ । ਗ਼ਰੀਬਾਂ ਦਾ ਮੂੰਹ ਗੁਰੂ ਕੀ ਗੋਲਕ ਹੈ । 

ਭਾਈ ਫੋਰੂ ਜੀ ਦੀ ਸੋਪ੍ਰਦਾਇ ਦੇ ਉਦਾਸੀ` ਸਿੱਖ 'ਸੋਗਤਿ 
ਸਾਹਿਬ ' ਅਖਵਾਂਦੇ ਹਨ । 


ਸੇਵਾ ਤੇ ਕੁਰਬ/ਨੀ ਦੀ ਕਦਰ- 


(੧) ਭਾਈ ਜੀਉਣ- 
ਗੁਰੂ ਹਰਿ ਰਾਇ ਸਾਹਿਬ ਜੀ ਦਾ ਵੱਡਾ. ਭਰਾ ਬਾਬਾ ਧੀਰਮਲ 
ਕਰਤਾਰਪੁਰ (ਜ਼ਿਲਾ ਜਲੰਧਰ) ਰਹਿੰਦਾ ਸੀ । ਜਿਨ੍ਹੀਂ ਦਿਨੀ" ਇਸ ਦੇ 
ਲੜਕੇ ਦੇ ਵਿਆਹ `ਤੇ ਸਤਿਗੁਰੂ ਜੀ ਕਰਤਾਰਪੁਰ ਆਏ ਹੋਏ ਸਨ, 
ਇਕ ਬ੍ਰਾਹਮਣ ਦਾ ਇਕਲੰਤਾ ਪੁੱਤਰ ਮਰ ਗਿਆ । ਬ੍ਰਾਹਮਣ ਲੋਕ 
ਗੁਰੂ-ਘਰ ਨਾਲ ਤਾਂ ਮੁੱਢ ਤੋ` ਹੀ ਖਾਰ ਰਖਦੇ ਆਏ ਸਨ, ਕਿਉਕਿ 
ਸਤਿਗੁਰੂ ਜੀ ਉੱਚੀ ਨੀਵੀ" ਜਾਤ ਦੇ ਵਿਤਕਰੇ ਮਿਟਾਣ ਉਤੋਂ ਖ਼ਾਸ 
ਜ਼ਰ ਦਿਆ ਕਰਦੇ ਸਨ । ਉਸ ਬ੍ਰਾਹਮਣ ਦਾ ਮੁੰਡਾ ਮਰਨ 'ਤੇ ਉਥੋਂ ਦੇ 
ਬ੍ਰਾਹਮਣਾਂ ਨੇ ਉਸ ਨੂੰ ਚੁੱਕਿਆ ਕਿ ਗੁਰੂ ਨਾਨਕ ਦੇਵ ਦੀ ਗੱਦੀ ਦੇ 
ਮਾਲਕ ਗੁਰੂ ਹਰਿ ਰਾਇ ਇਥੇ ਸਬੱਬ ਨਾਲ ਆਏ ਹੋਏ ਜਨਾ 
ਉਹਨਾਂ ਦੇ ਦਰ 'ਤੇ ਜਾ ਡਿੱਗ, ਤੇ ਆਖ ਕਿ ਮੋਰਾ ਪੁੱਤਰ ਸੁਰਜੀਤ ਕਰੋਂ । 
ਬ੍ਰਾਹਮਣਾਂ ਨੂੰ ਇਹ ਆਸ ਸੀ ਕਿ ਮਰਿਆ ਪੁੱਤਰ` ਤਾਂ ਮੁੜ ਜੀਉਣ” 
ਰਿਹਾ, ਇਸ ਤਰ੍ਹਾਂ ਗੁਰੂ ਘਰ ਦੀ ਹੇਠੀ ਹੋ ਸਕੇਗੀ, ਅਤੇ ਸਾਡਾ ਰਸੂਖ 
ਫਿਰ ਬਣ ਜਾਏਗਾ । ਉਸ ਬ੍ਰਾਹਮਣ ਨੇ ਉਵੇ' ਹੀ ਕੀਤਾ । ਪੁੱਤਰ ਦੀ 
ਲੌਥ ਲੈਕੇ ਗੁਰੂ-ਦਰ 'ਤੇ ਧਰਨਾ ਮਾਰ ਕੇ ਬਹਿ ਗਿਆ ।ਉਸ ਦੋ 
ਕੀਰਨੇ ਸੁਣ ਕੇ ਸਿੱਖਾਂ ਦਾ ਮਨ ਭੀ ਪੱਘਰਿਆ । ਆਪੇ ਵਿਚ ਗੱਲਾਂ ਚਲ 
ਪਈਆਂ ਕਿ ਸਤਿਗੁਰੂ ਜੀ ਨੂੰ ਇਹ ਮੁੰਡਾ ਜਿਵਾਲ ਦੇਣਾ ਚਾਹੀਦਾ ਹੈ, 
ਨਹੀ” ਤਾਂ ਗੁਰੂ ਘਰ ਦੀ ਹੋਠੀ ਰੋਵੇਗੀ । ਆਖ਼ਰ ਇਹ ਘੋਰ-ਮਸੋਰੇ 
-“ .ਸੰਤਿਗੂਰੂ ਜੀ ਦੇ ਕੰਨਾਂ ਤਕ ਭੀ ਅੱਪੜ ਗਏ, ਤਾਂ ਉਹਨਾਂ ਫ਼ੁਰਮਾਇਆ 


3੧ 


ਕਿ ਦੂਜਿਆਂ ਦੀ ਭਲਾਈ ਵਾਸਤੇ ਨਿਰੀ ਇੱਛਿਆ ਹੀ ਕੁਝ ਸਵਾਰ 
ਨਹੀ” ਸਕਦੀ, ਜੋ ਉਸ ਭਲਾਈ ਦੀ ਖ਼ਾਤਰ ਕੋਈ ਉੱਦਮ ਨਾਂ ਕੀਤਾ 
ਜਾਏ, ਕੌਈ ਕੁਰਬਾਨੀ ਨਾ ਕੀਤੀ ਜਾਏ । ਸਿੱਖ-ਇਤਿਹਾਸ ਨੇ. 
ਲਿਬਿਆ ਹੈ ਕਿ ਜਦੋਂ' ਗੁਰੂ ਹਰਿ ਰਾਇ ਸਾਹਿਬ ਨੇ ਇਸੇ ਸੋਬੋਧ 
ਵਿਚ ਇਹ ਆਖਿਆ ਕਿ ਜਿਜ ਸਿੱਖ ਨੂੰ ਬ੍ਰਾਹਮਣ ਦਾ ਸੋਇਆ 
ਮੁੰਡਾ ਨਾ ਜਿਵਾਲਣ ਵਿਚ ਗੁਰੂ-ਘਰ ਦੀ ਹੇਠੀ `ਜਾਪਦੀ ਹੈ, ਤਾਂ ਉਹ 
ਜਿੰਦ ਦੇ ਵੱ ਟੇ ਜਿੰਦ ਦੇਵੇ । ਮਾਲਵੇ ਦੇ ਪਰਸਿੱਧ ਮਸੈਦ (ਗੁਰਪੁਰ ਵਾਸੀ) 
ਭਾਈ ਭਗਤੁ ਦਾ ਲੜਕਾ ਭਾਈ ਜੀਊਣ ਭੀ (ਜਿਸ ਨੂੰ ਸਤਿਗੁਰੂ ਜੀ ਨੰ 
ਪਿਉ ਦੇ ਥਾਂ ਪਰਚਾਰਕ ਦਾ ਕੈਮ ਸੌੱਪਿਆ ਸੀ) ਉਥੇ ਹੀ ਦੀਵਾਨ 
ਵਿਚ ਬੈਠਾ ਸੀ । ਸਤਿਗੁਰੂ ਜੀ ਦਾ ਬਚਨ ਸੁਣ ਕੇ ਉਸ ਨੇ ਬਾਹਰ 
ਇਕਾਂਤ ਵਿਚ ਜਾ ਕੇ ਅਰਦਾਸ ਕੀਤੀ, ਤੇ ਆਪਣੀ ਜਿੰਦ ਅਰਪਣ 
ਕਰ ਦਿੱਤੀ, ਜਿਸ ਕਰਕੇ ਬ੍ਰਾਹਮਣ ਦਾ ਮੁੰਡਾ ਜੀਉ ਪਿਆ । 
ਸਤਿਗੁਰੂ ਜੀ ਨੋ ਭਾਈ ਜੀਊਣ ਦੀ ਇਸ ਕੁਰਬਾਨੀ ਦੀ ਬੜੀ 
ਸ਼ਲਾਘਾ ਕੀਤੀ । 


(੨) ਭਾਈ ਗਉਰਾ- 


ਮਾਲਵੇ ਦੇ ਮਸੈਦ ਭਾਈ ਭਗਤ ਦੇ ਦੋ ਪੁੱਤਰ ਸਨ-ਭਾਈ 
ਗ਼ਉਰਾ ਤੇ ਭਾਈ ਜੀਉਣਾ । ਭਾਈ ਭਗਤ ਦੀ ਵਹੁਟੀ ਚਲਾਣਾ ਕਰ ਗਈ, 
ਤਾਂ ਉਸ ਨੇ ਦੂਜੀ ਸ਼ਾਦੀ ਕਰ ਲਈ । ਜਦੋ ਪਹਿਲੀ ਵਾਰੀ 
ਕੀਰਤਪੁਰ ਤੋ` ਚੱਲ ਕੇ ਸਤਿਗੁਰੂ ਜੀ ਕਰਤਾਰਪੁਰ ਆਏ, ਭਾਈ 
ਭਗੜ੍ਹ ਭੀ ਇਥੇ ਦਰਸ਼ਨ ਕਰਨ ਲਈ ਆਇਆ, ਤੋਂ ਇਥੇ ਹੀ 
ਬੀਮਾਰ ਹੋ ਕੇ ਚਲਾਣਾ ਕਰ ਗਿਆ ! ਸਤਿਗੁਰੂ ਜੀ ਦੀ ਸੇਵਾ ਵਿਚ 
ਰਹਿਣ ਵਾਲੇ ਇਕ ਸਿੱਖ ਭਾਈ ਜੱਸੇ ਨੇ ਉਸ ਵਿਧਵਾ ਨਾਲ ਵਿਆਹ 
ਕਰਨ ਦਾ ਖ਼ਿਆਲ 'ਪਰਗਟ ਕੀਤਾ, ਪਰ ਉਸ ਲੜਕੀ ਨੂੰ ਇਹ ਗੱਲ 


੧ 


ਪਸੰਦ ਨਾ ਆਈ । ਭਾਈ ਭਗਤ ਦਾ ਵੱਡਾ ਲੜਕਾ ਭਾਈ ਗਉਰਾ ` 


੩ 


ਬਠਿੰਡੇ ਦੇ ਇਲਾਕੇ ਵਿਚ ਇਕ _ਮੰਨਿਆ-ਪਰਮੰਨਿਆ- ਆਦਮੀ 
ਸੀ, ਵਿਧਵਾ ਲੜਕੀ ਆਪਣੇ ਉਸ ਪੁੱਤਰ ਪਾਸ ਚਲੀ ਗਈ । ਜਦੋ” 
- ਗਉਰੇ ਨੂੰ ਇਹ ਪਤਾ ਲੱਗਾ ਕਿ _ਜੱਸਾ ਉਸ ਦੀ ਵਿਧਵਾ ਮਾਂ ਨਾਲ 
ਸ਼ਾਦੀ ਕਰਨਾ ਚਾਹੁਂਦਾ ਸੀ, ਤਾਂ ਉਸ ਨੂੰ ਇਸ ਵਿਚ ਆਪਣੀ ਬੜੀ 
ਹੇਠੀ ਜਾਪੀ । ਜਿਨ੍ਹੀ ਦਿਨ੍ਹੀ" ਗੁਰੂ ਹਰਿ ਰਾਇ ਸਾਹਿਬ ਮਾਲਵੇ ਵਿਚ 
ਵਿਚਰਦੇ ਹੋਏ ਭਾਈ ਭਗਤੂ ਦੇ ਪਿੰਡ ਬਿੰਝੂ-ਕੇ ਗਏ ਸਨ, ਤਦੋਂ ਭਾਈ 
ਗਉਰੇ ਨੇ ਭਾਈ ਜੱਸੇ ਨੂੰ ਕਤਲ ਕਰਾ ਚਿੱਤਾ । ਸਤਿਗੁਰੂ ਜੀ ਨੂੰ 

ਗਉਰੇ ਦੀ ਇਹ ਕਰਤੂਤ ਪਸੈਦ ਨਾ ਆਈ । ਉਹ ਭੀ ਕੀਤੇ ਉਤੇ ਬੜਾ 
ਪਸ਼ੇਮਾਨ ਹੋਇਆ, ਅਤੋਂ ਭੁੱਲ ਬਖ਼ਸ਼ਾਣ ਲਈ ਮੌਕਾ ਲੱਭਣ ਲੱਗਾ । 
ਗੁਰੂ ਜੀ ਕੀਰਤਪੁਰ ਨੂੰ ਵਾਪਸ ਮੁੜੇ, ਤਾਂ ਗਉਰਾ ਭੀ ਆਪਣੇ ਸਾਥੀਆਂ 
ਸਮੇਤ ਦੇ ਤਿੰਨ ਮੀਲਾਂ ਦੀ ਵਿੱਥ ਤੇ ਪਿੱਛੇ ਪਿੱਛੇ ਰਿਹਾ । ਕੀਰਤਪੁਰ 
ਆ ਕੇ ਸਤਿਗੁਰੂ ਜੀ ਦੇ ਘੋੜਿਆਂ ਵਾਸਤੇ ਘਾਹ ਖੁਤਰਾ ਕੇ ਭੇਜਦਾ 
` ਰਿਹਾ । ਬਾਬਾ ਧੀਰ ਮਲ ਦੇ ਲੜਕੇ _ਦੀ ਸ਼ਾਦੀ ਤੇ ਗੁਰੂ ਸਾਹਿਬ ਫਿਰ 
ਕਰਤਾਰਪੁਰ ਆਏ, ਗਉਰਾ ਭੀ ਸਾਥੀਆਂ ਸਮੇਤ ਪਿੱਛੇ ਪਿੱਛੋ 

ਆਇਆਂ । ਸਤਿਗੁਰੂ ਜੀ ਸਤਲੁਜ ਦਾ ਪੱਤਣ ਲੰਘ ਕੇ ਉਰਾਰ ਆ 
ਗਏ । ਪਰਵਾਰ ਅਜੇ ਪਿੱਛੇਂ ਹੀ ਸੀ । ਇਧਰੋ" ਮੁਖ਼ਲਸ ਖ਼ਾਂ ਦਾ 
ਪੁੱਤਰ ਮੁਹੌਮਦਯਾਰ ਖ਼ਾਂ ਕੁਝ ਸਵਾਰਾਂ ਸਮੇਤ ਦਿੱਲੀ ਨੂੰ ਜਾ ਰਿਹਾ 
ਸੀ । ਮੁਖ਼ਲਸ ਖ਼ਾਂ, ਲੋਹਗੜ੍ਹ ਵਾਲੇ ਜੰਗ ਵਿਚ ਗੁਰੂ ਹਰਿ ਗੋਬਿੰਦ 
ਸਾਹਿਬ ਦੇ ਹੱਥੋ” ਸਾਰਿਆ ਗਿਆ ਸੀ । ਜਦੋਂ ਮੁਹੰਮਦਯਾਰ ਖ਼ਾਂ 
ਨੂੰ ਪਤਾ ਲੱਗਾ ਕਿ ਗੁਰੂ ਹਰਿ ਰਾਇ ਸਾਹਿਬ ਦੇ ਪਰਵਾਰ ਦਾ ਡੇਰਾ 
ਜਾ ਰਿਹਾ ਹੈ ਤਾਂ ਪਿਉ ਦੀ ਮੌਤ ਵਾਲਾ ਵੈਰ ਉਸ ਅੰਦਰ ਜਾਗ 
ਪਿਆ। ਡੋਰੇਂ `ਤੇ ਹੱਲਾ ਕਰਾ ਦਿੱ'ਤੋ ਸੁ । ਪਰ ਭਾਈ ਗਉਰਾ, ਜੋ ਅਜੇ 
ਭੀ ਭੁੱਲ ਬਖ਼ਸ਼ਾਣ ਦੀ ਖ਼ਾਤਰ ਪਿੱਛੇ ਪਿੱਛੋ ਹੀਆ ਰਿਹਾ ਸੀ, 
ਸਾਥੀਆਂ ਸਮੇਤ ਮੁਹੌਮਦਯਾਰ ਖ਼ਾਂ ਦੇ ਮੁਕਾਬਲੇ ਉਤੇ ਆ ਅੜਿਆ । 
ਦੋਹਾਂ ਪਾਸਿਆਂ ਵਲੋ” ਚੰਗੇ ਕਰਾਰੇ ਹੱਥ ਦਿਖਾਏ ਗਏ । ਇਤਜੇ 


੩੨ 


ਭਾਈ ਗਉਰੇ ਦੀ ਇਸ ਕੁਰਬਾਨੀ ਦੀ ਖ਼ਬਰ ਗੁਰੂ ਹਰਿ ਰਾਇ 
ਸਾਹਿਬ ਨੂੰ ਮਿਲੀ, ਉਹਨਾਂ ਗਉਰੇ ਨੂੰ ਸੱਦ ਭੇਜਿਆ, ਅਤੇ ਉਸ ਦੀ 


ਪਹਿਲੀ ਭੁੱਲ ਬਖ਼ਸ਼ ਦਿੱਤੀ । ਗਉਰਾ ਸਤਿਗੁਰੂ- ਜੀ ਦੀ ਪ੍ਰਸੰਨਤਾ ਲੈ ਕੇ 
ਬਠਿੰਡੇ ਨੂੰ ਵਾਪਸ ਆ ਗਿਆ । 


ਹੱਕ ਦੀ ਕਮਾਈ- 

ਸਿੱਖ-ਧਰਮ ਇਸ ਗੱਲ ਉਤੇ ਬੜਾ ਜ਼ੌਰ ਦੇ'ਦਾ ਹੈ ਕਿ ਹਰੇਕ 
ਮਨੁੱਖ ਆਪਣੀ ਰੋਜ਼ੀ ਆਪ ਕਮੇ ਅਤੇ ਈਮਾਨਦਾਰੀ ਦੀ _ਮਿਹਨਤ 
ਨਾਲ ਕਮਾਏ । ਫਿਰ ਉਸ ਕਮਾਈ ਵਿਚੋ ਉਹਨਾਂ ਦੀ ਸੇਵਾ ਸਹਾਇਤਾ 
ਕਰੇ, ਜੋ ਕਿਸੇ ਕਾਰਨ ਆਪ ਕਮਾਣ-ਜੌਗੇ ਨਹੀ” ਰਹੇ । ਸਿਰਫ਼ ਇਰ 
ਜਿਹੇ ਜੀਵਨ ਵਾਲੇ ਬੰਦਿਆਂ ਨੇ ਹੀ ਜ਼ਿੰਦਗੀ ਦਾ ਸਹੀ ਰਸਤਾ 
ਲੱਭਾ ਹੈ । 

ਗੁਰੂ ਹਰਿ ਰਾਇ ਸਾਹਿਬ ਦਾ ਇਕ ਸਿੱਖ ਸੀ । ਉਸ ਦਾ 
ਨਾਮ ਸੀ ਪੁੰਗਰ । ਕੀਰਤਪੁਰ ਤੋ” ਨੌੜੇ ਹੀ ਕਿਸੇ ਪਿੰਡ ਵਿਚ ਰਹਿੰਦਾ 
ਸੀ, ਅਤੇ ਵਾਹੀ ਦਾ ਕੌਮ ਕਰ ਕੇ ਆਪਣਾ ਨਿਰਥਾਹ ਕਰਦਾ ਸੀ। 
ਸਤਿਗੁਰੂ ਜੀ ਦਾ ਹੱਕ ਦੀ ਕਮਾਈ ਵਾਲਾ ਉਪਦੇਸ਼ ਉਹ ਚੰਗੀ ਤਰ੍ਹਾਂ 
ਆਪਣੇ ਰੋਜ਼ਾਨਾ ਕਾਰ-ਵਿਹਾਰ ਵਿਚ ਕਮਾ ਰਿਹਾ ਸੀ । ਪੁੰਗਰ 
ਭਵੇ' ਗਰੀਬ ਹੀ ਸੀ, ਪਰ ਉਸ ਥੋੜ੍ਹੀ ਕਮਾਈ ਵਿਚੋ" ਭੀ ਉਹ ਆਏ 
ਗਏ ਪਰਦੋਸੀ ਦੀ ਖਿੜੋ-ਮੱਥੇ ਵਿਤ ਅਨੁਸਾਰ ਸੇਵਾ ਕਰਦਾ ਸੀ । ਇਕ 
ਵਾਰੀ ਇਕ ਸੰਨਿਆਸੀ ਉਸ ਪਿੰਡ. ਆ ਗਿਆ । ਪਿੰਡ ਦੇ ਲੋਕਾਂ ਨੇ 
ਆਪਣੇ ਨਿੱਤ ਦੇ ਰਵੱਈਏ ਅਨੁਸਾਰ ਉਸ _ ਨੂੰ ਭਾਈ ਪੁੰਗਰ ਵੱਲ 
ਭੇਜ ਦਿੱਤ' । ਪੁੰਗਰ ਨੇ ਸੇਵਾ ਕੀਤੀ । ਸੰਨਿਆਸੀ ਨੂੰ ਉਸ ਦੀ ਗਰੀਬੀ 
ਉਤੇ ਤਰਸ ਆਇਆ । ਉਸ ਦੇ ਕੋਲ ਰਸਾਇਣ ਦੀ ਡੱਬੀ ਸੀ; 


੩੪੬ 


ਜਿਸ ਨਾਲ ਸੋਨਾ ਬਣਾਇਆ ਜਾ ਸਕਦਾ ਸੀ। ਪੰਗਰ ਨੰ ਸੰਨਿਆਸੀ ਨੇ 
ਉਸ ਰਸਾਇਣ ਦੀ ਸਿਫ਼ਤ ਸੁਣਾਈ, ਤੋਂ ਆਖਣ ਲੱਗਾ, ਸਾ ਡੱਬੀ ਤ੍ਰੰ ਰੱਖ 
ਲੈ, ਇਸ ਨਾਲ ਤੂੰ ਆਪ ਭੀ ਸੌਖਾ ਹੋ ਜਾਏ'ਗਾ, ਤੇ ਆਏ-ਗਏ ਪਰਦੇਸੀ 
ਦੀ ਸੇਵਾਂ ਮਨ ਦੀ ਰੀਝ ਨਾਲ ਕਰ ਸਕੇਗਾ 1 ਪਰ ਭਾਈ ਪੁੰਗਰ ਨੇ 
ਉਹ ਰਸਾਇਣ ਲੈਣੋ' ਇਨਕਾਰ ਕਰ ਦਿੱਤਾ । ਉੱਤਰ ਦਿਤੌਸੂ ਕਿ ਮੁਫ਼ਤ 

ਦਾ ਆਇਆ ਮਾਲ ਸਦਾ ਇੱਲਤਾਂ ਪੈਦਾ ਕਰਦਾ ਹੈ, ਜੁਗਤ ਨਾਲ ਸਿਰਫ਼ 
ਉਹੀ ਧਨ ਵਰਤ ਸਕੀਦਾ ਹੈ, ਜੌ ਆਪਣੀ ਈਮਾਨਦਾਰੀ ਦੀ ਮਿਹਨਤ 
ਨਾਲ ਕਮਾਈਏ । ਰ 


8% 


ਕੀਰਤਪੁਰ ਵਿਚ ਗੁਰ-ਅਸਥਾਨ 


ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੌਸ਼ ਵਿਚ ਕੀਰਤਪੁਰ 
ਵਿਖੇ ਹੇਠ ਲਿਖੇ ਗੁਰ-ਅਸਥਾਨਾਂ ਦਾ ਜ਼ਿਕਰ ਕੀਤਾ ਹੈ : 


(੧) ਸ਼ੀਸ਼ ਮਹੱਲ-ਅਬਾਦੀ ਦੇ ਵਿਚਕਾਰ ਸਤਿਗੁਰਾਂ ਦੇ 
ਨਿਵਾਸ ਦੇ ਮਕਾਨ 1 ਇਨ੍ਹਾਂ ਮਹਿਲਾਂ ਵਿਚ ਗੁਰੂ ਹਰਿ ਗੋਬਿੰਦ 
ਸਾਹਿਬ ਸੈਮਤ ੧੬੯੧ ਵਿਚ ਆਏ ਅਤੇ ਅੰਤ ਤੀਕ ਇੱਥੋਂ ਹੀ ਰਹੇ । 
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਦਾ 
ਜਨਮ ਇਨ੍ਹਾਂ ਹੀ ਮਹਿਲਾਂ ਵਿਚ ਹੋਇਆ ਹੈ । ਇਨ੍ਹਾਂ ਮਹਿਲਾਂ ਤੋ” 
ਉਤਤ ਵੱਲ ਗੁਰੂ ਸਾਹਿਬਾਨ ਦੇ ਇਸ਼ਨਾਨ ਕਰਨ _ਦੇ ਅਸਥਾਨ 
ਹਨ । 


(੨) ਹਰਿਮੰਦਰ ਸਾਹਿਬ-ਕੀਰਤਪੁੰਰ ਦੀ ਅਬਾਦੀ ਦੇ ਵਿਚ 
ਹੀ ਇਹ ਭੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਨਿਵਾਸ ਦਾ ਅਸਥਾਨ 
ਹੈ । 


(੩) ਖੂਹ ਗੁਰੂ ਕਾ-ਇਹ ਕੂਆ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ 
ਦਾ ਲਗਵਾਇਆ ਹੋਇਆ ਹੈ 


(੪) ਚਰਨ ਕਮਲ-ਕੀਰਤਪੁਰ ਦੇ ਪਾਸ ਹੀ ਵਾਯਵੀ ਕੌਣ 
ਸ੍ਰੀ ਗੁਰੂ ਨਾਨਕ ਦੇਵ ਦਾ ਗੁਰਦਵਾਰਾ ਹੈ 1 ਪਹਾੜੀ ਯਾੜ੍ਾ ਸਮੇ 


੩੬ 


੧ # 


ਗੁਰੂ ਸਾਹਿਬ ਏਧਰ ਆਏ ਸਨ । ਸਾਂਈ ਬੁੱਢਣ ਸ਼ਾਹ ਨੂੰ ਉਪਦੇਸ਼ ਦੇ ਕੋ . 
ਇਆ ਕੀਤਾ 


(੫) ਚੁਬੱਚਾ ਸਾਹਿਬ-ਸ਼ਹਿਰ ਦੇ ਵਿਚ ਹੀ ਸੀ ਗੁਰੂ ਹਰਿ 


__ਰਾਇ ਸਾਹਿਬ ਜੀ ਦਾ ਗੁਰਦਵਾਰਾ ਹੈ । ਇੱਥੋ ਇਕ ਵੱਡੇ ਭਾਰੀ 


ਹਲ 


ਚੁਬੱਚੇ ਵਿਚ ਘੋੜਿਆਂ ਲਈ ਦਾਣਾ ਭਿਉ” ਕੇ ਸਤਿਗੁਰੂ ਜੀ ਕਈ ਵਾਰੀ 
ਆਪਣੇ ਹੱਥੀ“ ਵਰਤਾਉ ਦੇ ਹੁੰਦੇ ਸਨ, ਤਿਸ ਸਮੇ ਦੀ ਯਾਦਗਾਰ ਵਿਚ 
ਇਹ ਗ੍ਰਦਵਾਰਾ ਹੈ । 


(੬) ਤਖ਼ਤ ਸਾਹਿਬ-ਕੀਰਤਪੁਰ ਦੀ ਅਬਾਦੀ ਵਿੱਚ ਹੀ ਸ੍ਰੀ 
ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 
ਨੂੰ ਗੁਰਿਆਈ ਦੇ ਤਿਲਕ ਹੋਣ ਦੀ ਯਾਦਗਾਰ ਵਿਚ ਗੁਰਦਵਾਰਾ ਹੈ । 


( 2) ਤੀਰ ਮੰਜੀ ਸਾਹਿਬ-ਕੀਰਤਪੁਰ ਤੋ" ਦੱਖਣ ਦਿਸ਼ਾ ਵਲ 
ਅੱਧ ਮੀਲ ਦੇ ਕਰੀਬ ਦੇਹਰਾ ਬਾਬਾ ਗੁਰਦਿੱਤਾ ਜੀ ਦੇ ਪਾਸ਼ ਸੀ ਗੁਰੂ 
ਹਰਿ ਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ । ਸ਼ਤਿਗੁਰੂ ਜੀ ਇਥੇ ਬੈਠ 
ਕੋ ਤੀਰ ਚਲਾਇਆ ਕਰਦੇ ਸਨ। 


(੮) ਦਮਦਮਾ ਸਾਹਿਬ-ਕੀਰਤਪੁਰ ਦੇ ਵਿਚਕਾਰ ਹਰਿ- 
ਮੰਦਿਰ ਦੇ ਪਾਸ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਦਵਾਰਾ 
ਹੈ । ਸਤਿਗੁਰੂ ਜੀ ਇਸ ਥਾਂ ਦੀਵਾਨ ਸਜਾਇਆ ਕਰਦੇ ਸਨ । 


(੯) ਦੇਹਰਾ ਬਾਬਾ ਗੁਰਦਿੱਤਾ ਜੀ-ਕੀਰਤਪੁਰ ਤੋਂ' ਦੱਖਣ 
ਵੱਲ ਅੱਧ ਮੀਲ ਦੇ ਕਰੀਬ ਇਹ ਆਲੀਸ਼ਾਨ ਇਮਾਰਤ ਹੈ । ਇਸ ਥਾਂ 
ਬਾਬਾ ਗੁਰਦਿੱਤਾ ਜੀ ਦਾ ਸਸਕਾਰ ਹੋਇਆ ਹੈ । 

(੧੦) ਪਤਾਲਪੁਰੀ-ਕੀਰਤਪੁਰ ਤੋ“ ਨੈਰਤ ਕੌਣ ਦੋ 
ਫ਼ਰਲਾਂਗ ਦੇ ਕਰੀਬ ਸਤਲੁਜ _ਕਿਨਾਰੇ ਸ੍ਰੀ ਗੁਰੂ ਹਰਿ ਗੋਬਿੰਦ 


੩੨. 


ਸਾਹਿਬ-ਅਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਦੇਹੁਰਾ ਹੈ। ਰ 
ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੀ ਬਿਭੂਤੀ ਭੀ ਦਿੱਲੀ ਤੌਂ ਲਿਆ ਕੇ 
ਇੱਥੇ ਅਸਥਾਪਨ ਕੀਤੀ ਗਈ ਹੈ । ਰ੍ 

ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ 
ਸਾਹਿਬ ਜੀ ਦੀ ਯਾਦਗਾਰ ਵਿਚ ਤਾਂ ਕੇਵਲ ਮੰਜੀ ਸਾਹਿਬ ਬਣੇ ਹੋਏ 
ਹਨ, ਪਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਦੋਹਰਾ ਵੱਡਾ ਉੱਚਾ 
ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ । 

(੧੧) ਬੁੱਢਣਸ਼ਾਹ ਜੀ ਦਾ ਤਕੀਆ-ਕੀਰਤਪੁਰ ਤੋ ਦੱਖਣ 
ਵੱਲ ਅੱਧ ਮੀਲ ਦੇ ਕਰੀਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ 
ਸਾਈ ਬੁੱਢਣਸ਼ਾਹ ਜੀ ਦਾ ਤਕੀਆ ਹੈ । ਇਸ ਥਾਂ ਗੁਰੂ ਨਾਨਕ ਦੇਵ ਅਤੇ 
ਬਾਂਬ੍ਰਾ ਗੁਰਦਿੱਤਾ ਜੀ ਦੇ ਚਰਣ ਪਏ ਹਨ । 

(੧੨) ਵਿਮਾਨ ਗੜ੍-ਕੀਰਤਪੁਰ ਦੇ ਵਿਚ ਹੀ ਉਹ ਅਸਥਾਨ 
ਹੈ, ਜਿੱਥੇ ਦਿੱਲੀ ਤੋ ਆਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ 
ਟ੍ਿਕਿਇਆ ਗਿਆ ਸੀ, ਅਤੇ ਇਸ ਥਾਂ ਤੋਂ ਵਿਮਾਨ ਵਿਚ ਰੱਖ ਕੇ 
ਸ਼ਬਦ ਕੀਰਤਨ ਕਰਦੇ ਰੋਏ .ਸੰਗਤਿ ਸਾਥ ਗੁਰੂ ਗੋਬਿੰਦ ਸਿੰਘ ਸਾਹਿਬ 
ਅਨੰਦਪੁਰ ਲੈ ਗਏ ਸਨ । 


੩੯ 


੧. 


੧੪ 


/” 
ਨਾ ੧ਓਂ ਸਤਿਗੁਰਪ੍ਰਸਾਦਿ ।। 


ਜੀਵਨ-ਬ੍ਰਿਤਾਂਤ 
ਸ੍ਰੀਂ ਗੁਰੂ ਹਰਿ ਕ੍ਰਿਸ਼ਨ ਸਾਹਿਬ 
(੧੬੫੬-੧੬੬੪) 


ਗੁਰੂ ਹਰਿ ਰਾਇ ਸਾਹਿਬ ਦੇ ਦੋ ਸਾਹਿਬਜ਼ਾਦੇ ਸਨ-ਬਾਬਾ ਰਾਮ 
ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ । 
ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਜਨਮ ਕੀਰਤਪੁਰ ਵਿਚ ਰੋਇਆ 
- ਸੀ । ਸੋਮਵਾਰ ਦਾ ਦਿਨ ਸੀ, ੮ ਸਾਵਣ ਸੰਮਤ ੧੭੧੩ । ਚੰਦ੍ਰਮਾ ਦੇ 
ਹਿਸਾਬ ਨਾਲ ਸਾਵਣ ਵਦੀ ੧੦ ਸੀ । (ਹਾੜ ਦੀ ਪੂਰਨਮਾਸ਼ੀ ਤੋ" ਪਿਛੋ 
ਦਸਵਾਂ ਦਿਨ, ਹਨੇਰਾ ਪੱਖ) । ਈਸਵੀ ਸੰਨ ੧੬੫੬ ਤੋਂ ਜੁਲਾਈ ਦੀ ੭ 
ਤਰੀਕ ਸੀ । ਰ ਰ੍‌ 
ਗਰਿਆਈ-- 
ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ 
ਰਾਮ ਰਾਇ ਜੀ ਨੇ ਔਰੰਗਜ਼ੇਬ ਦੇ ਅਸਰ-ਰਸੂਖ਼ ਵਿਚ ਆ ਕੇ ਉਸ ਨੂੰ 
ਖ਼ੁਸ਼ ਕਰਨ ਦੀ ਖ਼ਾਤਰ ਗੁਰੂ ਨਾਨਕ ਦੋਵ ਜੀ ਦੀ ਬਾਣੀ ਬਦਲਾ 
ਦਿੱਤੀ ਸੀ । ਇਸ ਵਾਸਤੇ ਸਿੱਖ ਕੌਮ ਦੀ ਅਗਵਾਈ ਦੀ ਜ਼ਿਮੋਵਾਰੀ 
ਉਹਨਾਂ ਨੂੰ ਨਹੀਂ ਸੌਂਪੀ ਜਾ ਸਕਦੀ ਸੀ ਗੁਰੂ ਹਰਿ ਰਾਇ ਸਾਹਿਬ 
ਪ ਕੱਤਕ ਸੌਮਤ ੧੭੧੮ (ਮੁਤਾਬਕ ੬ ਅਕਤੂਬਰ ਸੰਨ ੧੬੬੧) 
: ਨੂੰ ਜੌਤੀ ਜੌਤਿ ਸਮਾਏ । ਇਸ ਡੋਂ' ਪਹਿਲਾਂ ਉਨ੍ਹਾਂ ਗੁਰੂ ਹਰਿ ਕ੍ਰਿਸ਼ਨ 


ਹਲ 
੩6 


ਸਾਹਿਬ ਨੂੰ ਗੁਰੂ ਥਾਪ ਦਿੱਤਾ । ਉਸ ਵੇਲੇ ਇਹਨਾਂ ਦੀ ਉਮਰ ੫ ਸਾਲ 
ਤੇ ਤਕਰੀਬਨ ੩ ਮਹੀਨੇ ਦੀ ਸੀ । 


ਸਿੱਖ-ਸ਼ਰਧਾ ਦੀ ਪਰਖ ਦਾ ਵੇਲਾ- 


ਅਸੀ ਪਿਛੇ ਵੇਖ ਆਏ ਹਾਂ ਕਿ ਆਪਣੇ ਸ਼ਰੀਕ ਭਰਾਵਾਂ ਵਲੋ” 
ਬੇਫ਼ਿਕਰ ਹੋ ਕੇ ਔਰੈਗਜ਼ੇਬ ੧੩ ਫ਼ਰਵਰੀ ਸੋਨ ੧੬੬੦ ਨੂੰ ਦਿੱਲੀ 
ਵਾਪਸ ਆਇਆ ਸੀ । ਉਸ ਤੋ ਪਿਛੋ ਉਸ ਨੇ ਪੰਜਾਬ ਦੇ ਰਾਜਸੀ 
ਹਾਲਾਤ ਅੱਖਾਂ ਅੱਗੇ ਲਿਆ ਕੇ ਸਿੱਖ ਧਰਮ ਦੀ ਵਧ ਰਹੀ ਤਾਕਤ 
ਦੇ ਰਾਹ ਵਿਚ ਕੋਈ ਰੋਕ ਪਾਣ ਲਈ ਗੁਰੂ ਹਰਿ ਰਾਇ ਸਾਹਿਬ ਨੂੰ 
ਦਿੱਲੀ ਸੱਦ ਭੇਜਿਆ ਸੀ _। ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ 
ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੂੰ ਘੱਲਿਆ ਸੀ। 
ਔਰੋਗਜ਼ੇਬ ਸਿੱਖ ਕੰਮ ਦੇ ਵਿਰੁੱਧ ਆਪਣੀ ਪਹਿਲੀ ਕੋਸ਼ਿਸ਼ ਵਿਚ 
ਇਤਨਾ ਕੁ ਕਾਮਯਾਬ ਹੋ ਗਿਆ ਕਿ ਬਾਬਾ ਰਾਮ ਰਾਇ ਜੀ ਨ ਸ਼ਾਹੀ 
ਰਸੂਖ਼ ਨੂੰ ਕਾਇਮ ਰੱਖਣ ਦੀ ਖ਼ਾਤਰ ਗੁਰੂ ਨਾਨਕ ਸਾਹਿਬ ਦੀ ਬਾਣੀ 
ਵਿਚ ਤਬਦੀਲੀ ਕਰਨ ਦੀ ਉਕਾਈ ਕਰ ਦਿੱਤੀ । ਮਨ ਇੱਕ ਵਾਰੀ 
ਤਿਲਕ ਪਏ, ਤਾਂ ਇਸ ਉਤੇ ਬੇ-ਪਰਤੀਤੀ ਹੋ ਜਾਂਦੀ ਹੈ, ਦੁਨੀਆ ਦੀਆਂ 
ਵਡਿਆਈਆਂ ਦੀ ਖ਼ਾਤਰ ਫਿਰ ਇਹ ਡਿੱਗਦਾ ਹੀ ਡਿੱਗਦਾ ਹੈ । 
ਔਰੰਗਜ਼ੇਬ ਨੇ ਇਸ ਬਣੀ ਵਿੱਥ ਨੂੰ ਕਾਇਮ ਰੱਖਣ ਲਈ ਬਾਬਾ ਰਾਮ 
ਰਾਇ ਜੀ ਨੂੰ ਜਾਗੀਰ ਭੀ ਦੇ ਦਿੱਤੀ । ੬ ਅਕਤੂਬਰ ਸੈਨ ੧੬੬੧ ਨੂੰ 
ਗੁਰੂ ਹਰਿ ਰਾਇ ਸਾਹਿਬ ਜੀ ਜੌਤੀ ਜੌਤਿ ਸਮਾ ਗਏ । ਪਰ ਇਸ ਡੇਢ 
ਸਾਲ ਦੋ ਅੰਦਰ ਸਿੱਖ ਕੰਮ ਦੀ ਜੱ ਥੇਬੋਦੀ ਦੀ ਨਿੱਗਰਤਾ ਵਿਚ ਕੋਈ 
ਖ਼ਾਸ ਫ਼ਰਕ ਨਾ ਪਿਆ। 

ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਥਾਂ ਆਪਣੇ ਛੋਟੇ 
ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਬਣਾਇਆ । ਉਹਨਾਂ ਦੀ 
ਉਮਰ ਉਸ ਵੇਲੋਂ ਸਿਰਫ਼ ਸਵਾ ਪੰਜ ਸਾਲ ਦੀ ਸੀ । ਸਿੱਖਾਂ ਵਾਸਤੋ 


੪9. 


9 


੭ 


` ਭਾਰੀ ਪਰਖ ਦਾ ਸਮਾ ਆਇਆ । ਜਾਤ-ਅਭਿਮਾਨੀ ਤਾਂ ਗੁਰੂ ਨਾਨਕ ਜੀ 


ਦੇ ਵੇਲੇ ਤੋ ਹੀ ਸਿੱਖ-ਧਰਮ ਨਾਲ ਲੱਗਦੇ ਚਲੇ ਆ ਰਹੇਂ ਸਨ । ਉਹਨਾਂ 
ਨੂੰ ਆਸਾਂ ਬਣਨ ਲੱਗੀਆਂ ਕਿ ਸਿੱਖੀ ਅਸਰ ਘਟੇਗਾ ਅਤੇ ਬ੍ਰਾਹਮਣ ਦੀ 
ਪੁਜਾ-ਮਾਨਤਾ ਫਿਰ ਆਪਣੇ ਟਿਕਾਣੇ ਉਤੇ ਪਹੁੰਚ ਜਾਏਗੀ । ਬਾਬਾ ਰਾਮ 
ਰਾਇ ਜੀ ਨੂੰ ਜਗੀਰ ਮਿਲਿਆਂ ਅਜੇ ਇੱਕ ਸਾਲ ਦੇ ਕਰੀਬ ਹੀ 
ਹੋਇਆ ਸੀ । ਔਰੰਗਜ਼ੇਬ ਬੜੇ ਗਹੁ ਨਾਲ ਉਡੀਕ ਰਿਹਾ ਸੀ ਕਿ ਇਸ 
ਰੋਨਹਾਰ ਗੱਭਰੂ ਨੂੰ ਸਿੱਖ ਧਰਮ ਵਲੌ”_ਨਿਖੋੜਿਆਂ ਸਿੱਖ-ਜੱਥੋਬਦੀ 
ਉਤੋਂ ਕਦੋ ਕੁ ਅਸਰ ਪੈਂਦਾ ਹੈ । ਸਵਾ ਪੰਜ ਸਾਲ ਦੀ ਉਮਰ ਦੇ 
ਬਾਲ-ਗੁਰੂ ਨੂੰ ਗੁਰਿਆਈ _ਮਿਲਣ 'ਤੇ ਉਸ ਨੂੰ ਭੀ ਆਸਾਂ ਬਣ 
ਪਈਆਂ ਕਿ ਫੁੱਟ ਦਾ ਇਹ ਲਾਇਆ ਬੂਟਾ ਜ਼ਰੂਰ ਮਨ-ਭਾਉ'ਦਾ 
ਫਲ ਦੇਵੇਗਾ । 


ਕੁਝ ਮਸੈਦਾਂ ਦੀ ਗਿਰਾਵਟ- 

ਮਸੈਦ-ਸੰਪ੍ਰਦਾ ਗੁਰੂ ਅਰਜਨ ਸਾਹਿਬ ਨੇ ਸ਼ੁਰੂ ਕੀਤੀ ਸੀ। 
ਜਿਉ” ਜਿਉ” ਦੂਰ ਦੂਰ ਦੇ ਇਲਾਕਿਆਂ ਵਿਚ ਸਿੱਖਾਂ ਦੀ ਗਿਣਤੀ 
ਵਧਦੀ ਗਈ, ਉਹਨਾਂ ਵਿਚ ਸਿੱਖ-ਧਰਮ ਦਾ ਪਰਚਾਰ ਕਰਨ ਲਈ 
ਅਤੇ ਉਹਨਾਂ ਨੂੰ ਜੱਥੋਬੋਦ ਰੱਖਣ- ਲਈ ਇਹ ਲੋੜ ਭੀ ਪੈਦੀ ਗਈ 
ਕਿ ਸਿਆਣੇ, ਵਿਦਵਾਨ ਤੇ ਈਮਾਨਦਾਰ ਸਿੱਖ ਇਸ ਕੈਮ ਤੇ ਲਾਏ 
ਜਾਣ । ਇਸ ਸਾਰੇ ਮਹਾਨ ਭਾਰੇ ਕਾਰਜ ਲਈ ਮਾਇਆ ਦੀ ਲੌੜ 
ਤਾਂ ਪੈਣੀ ਹੀ ਸੀ । ਸੌ, ਹਰੇਕ ਸਿੱਖ ਆਪਣੀ ਕਮਾਈ ਦਾ ਦਸਵੰਧ 
ਇਹਨਾਂ ਮਸੰਦਾਂ ਦੀ ਰਾਹੀ ਸਿੱਖ ਕੌਮ ਦੇ ਕੇੱਦਰੀ ਖ਼ਜ਼ਾਨੇ ਗੁਰੂ-ਘਰ 
ਵਿਚ ਭੇਜਦਾ ਸੀ । ਮਸੰਦਾਂ ਉਤੇ ਇਹ ਬੜੀ ਭਾਰੀ ਜ਼ਿਮੋਵਾਰੀ ਸੀ । 
ਇਸ ਦੇ _ਨਿਬਾਹੁਣ ਨਾਲ ਉਹਨਾਂ ਦੀ `ਪ੍ਰਭਤਾ ਭੀ ਦਿਨੋ-ਦਿਨ 
ਵਧਦੀ ਜਾ ਰਹੀ ਸੀ। ਇਸ ਦਾ ਨਤੀਜਾ ਇਹ ਨਿਕਲਣ ਲੱਗ ਪਿਆਂ 
ਕਿ ਕਿਤੇ ਕਿਤੇ ਕੋਈ ਕੌਈ ਮਸੰਦ ਮਾਇਆ ਦੇ ਫੇਰ ਵਿਚ ਆ ਕੇ 


9੧ 


ਗੁਰੂ ਵਲੋ" ਖੁੰਝ ਕੇ ਆਪਣੀ ਨਿਜੀ ਪ੍ਰਭਤਾ-ਵਡਿਆਈ ਬਣਾਣ ਤੋ ਕਾਇਮ 
ਰਖਣ ਦੇ ਆਹਰ ਕਰਨ ਲੱਗ ਪਿਆ । 


ਬਾਬਾ ਰਾਮ ਰਾਇ ਜੀ ਨੂੰ ਚੁੱਕਣਾ- 


ਇਤਨੀ ਵੱਡੀ ਤਾਕਤ ਵਾਲੀ ਮੁਗ਼ਲ ਹਕੂਮਤ ਦੇ ਬਾਦਸ਼ਾਹ 
ਨਾਲ ਰਸੂਖ਼ ਬਣਨਾ ਕੌਈ ਨਿੱਕੀ ਗੱਲ ਨਹੀ” ਸੀ । ਕੁਝ ਮਸੰਦਾਂ ਨੇ 
ਬਾਬਾ ਰਾਮ ਰਾਇ ਜੀ ਨੂੰ ਇਹ ਰਸੂਖ਼ ਪੱਕਾ ਰੱਖਣ ਲਈ ਪ੍ਰੋਰਿਆ 
ਸੀ ਕਿ ਇਸ ਦੀ ਖ਼ਾਤਰ ਗੁਰੂ ਕੀ ਬਾਣੀ ਵਿਚ ਰਤਾ ਕੁ ਹੇਰਾ-ਫੇਰੀ 
ਕਰ ਲੈਣ ਵਿਚ ਕੋਈ ਹਰਜ ਨਹੀ” ਪਰ ਜਿਸ ਵਿਅਕਤੀ ਦੇ ਆਸਰੇ 
ਉਹ ਆਪਣੀ _ ਪ੍ਰਭਤਾ-ਵਡਿਆਈ _ਬਣੀ _ਰਹਿਣ _ਦੀ ਆਸ 
ਰੱਖਦੇ ਸਨ, ਉਸ ਦੀ ਆਪਣੀ ਹੀ ਪ੍ਰਭਤਾ ਸਿੱਖ ਕੌਮ ਵਿਚੋਂ ਮੁੱਕ 
ਗਈ, ਕਿਊ'ਕਿ ਉਹਨਾਂ ਦੀ ਪ੍ਰੇਰਨਾ ਨਾਲ ਖਾਧੀ ਉਕਾਈ ਦੇ ਕਾਰਨ 
ਬਾਬਾ ਰਾਮ ਰਾਇ ਜੀ ਗੁਰਿਆਈ ਤੋਂ` ਵਾਂਜੇ ਰਹਿ ਗਏ । ਫਿਰ ਭੀ 
ਮਸੰਦਾਂ ਨੇ ਅਜੇ ਹੌਸਲਾ ਨਾ ਹਾਰਿਆ । ਸਿੱਖ ਇਤਿਹਾਸ ਉਹਨਾਂ 
ਦੇ ਮੌਢੀ ਦਾ ਨਾਮ ਗੁਰਦਾਸ ਦੱਸਦਾ ਹੈ । ਗੁਰਦਾਸ ਨੇ ਬਾਬ' ਰਾਮ 
ਰਾਇ ਜੀ ਨੂੰ ਹੌਰ ਪੱਟੀ ਪੜ੍ਹਾਈ । ਬਾਬਾ ਰਾਮ ਰਾਇ ਜੀ ਨੇ 
ਔਰੰਗਜ਼ੇਬ ਨੂੰ ਆਖਿਆ ਕਿ _ ਮੋਰ ਨਾਲ ਬੇਂ-ਇਨਸਾਫ਼ੀ ਹੋਈ ਹੈ, 
ਬਾਦਸ਼ਾਹ ਆਪ ਦਖ਼ਲ ਦੋ ਕੇ ਮੇਰਾ ਹੱਕ ਦਿਵਾਏ । ਇਜ 
ਮਾਮਲੇ ਵਿਚ ਬਾਦਸ਼ਾਹ _ਦੀ _ਦਿਲ-ਚਸਪੀ ਪੈਦਾ ਕਰਨ ਲਈ 
ਮਸੈਂਦ ਗੁਰਦਾਸ ਦੀ ਚੁੱਕ _'ਤੇ ਇਹ ਵੀ ਆਖ ਦਿੱਤਾ ਕਿ 
ਪੰਜ ਸਾਲਾਂ ਦਾ ਬਾਲਕ- ਗੁਰੂ ਸਿੱਖ ਕੌਮ ਨੂੰ ਵੱਸ ਵਿਚ ਨਹੀ” 
ਰੱਖ ਸਕੇਗਾ, ਕਈ ਤੁਰਨੇ ਸਿਰ ਚਾਲਾਕ ਬੋਦੇ ਇਸ ਤੋ" ਅਯੋਗ 
ਲਾਭ ਖੱਟਣ ਦੀ ਖ਼ਾਤਰ ਦੇਸ਼ ਵਿਚ ਕੋਈ ਗੜਬੜ ਕਰਾ ਦੇਣਗੇ । 
ਔਰੋਗਜ਼ੇਬ ਦੇ ਦਿਸ਼ਟੀ-ਕੌਣ ਤੋ ਇਹ ਬਹੁਤ ਚੰਗੀ ਗੱਲ ਹੋਈ ਕਿ 
ਜਿਸ ਗੁਰ-ਪ੍ਰਨਾਲੀ ਨੇ ਤੁਰਕ ਤੇ ਖਤ੍ਰੀ ਹਾਕਮਾਂ ਦੇ ਵਿਰੁੱਧ ਭਾਰਤ 


ਆ, 


ਦੀ ਜਨਤਾ ਨੂੰ ਖੜਾ ਕਰ ਦਿੱਤਾ ਸੀ, ਉਸ ਦੇ ਆਪਣੇ ਹੀ ਘਰ ਵਿਚ 
ਫੁੱਟ ਖੈ ਗਈ, ਉਸ ਨੂੰ ਆਸ ਬਣ ਗਈ ਕਿ ਜਨਤਾ ਨੂੰ ਹੱਲਾ-ਸ਼ੇਰੋ ਦੇਣ 
ਵਾਲਾ ਪਾਸਾ ਕਮਜ਼ੋਰ ਹੋ ਜਾਏਗਾ ਤੇ ਇਸ ਤੁਰਕ:ਹਕੂਮਤ ਦੇ ਡੌਲਣ ਦਾ 
ਕੋਈ ਖ਼ਤਰਾ ਪੈਦਾ ਨਹੀ" ਹੋਵੇਗਾ । 


ਕੁਝ ਬ੍ਰਾਹਮਣਾਂ ਦੀਆਂ ਨਵੀਆਂ ਆਸਾਂ, 
ਜਾਂਦਾ ਰਸੂਖ਼ ਮੁੜ ਜਿਵਾਲਣ ਦੇ ਜਤਨ- 


ਗੁਰੂ ਨਾਨਕ ਦੇਵ ਜੀ ਨੇ ਪਰਤੱਖ ਵੇਖ ਲਿਆ ਸੀ ਕਿ ਭਾਰਤ 
ਦੀ ਗ਼ਰੀਬ ਹਿੰਦੂ ਜਨਤਾ ਦੋ ਦੁੱਖਾਂ ਦਾ ਮੂਲ-ਕਾਰਨ ਤਿੰਨ ਧੜੇ ਸਨ : 
ਬ੍ਰਾਹਮਣ, ਖੱਤਰੀ ਕਰਮਚਾਰੀ ਅਤੇ ਤੁਰਕ ਹਾਕਮ । ਜਿੱਥੋ ਕਿਤੋਂ ਮੌਕਾ 


੫4 


ਬਣਦਾ ਰਿਹਾ, ਸਤਿਗੁਰੂ ਜੀ ਇਹਨਾਂ ਦੇ ਅੱਤਿਆਚਾਰਾਂ ਨੂੰ ਨਸ਼ਰ 
ਕਰਦੇ ਰਹੇ ਤੇ ਗਰੀਬ ਲੋਕਾਂ ਨੂੰ ਢਾਰਸ ਦੇਦੇ ਰਹੋ । ਹਰੇਕ ਗੁਰ- 
ਵਿਅੱਕਤੀ ਦਾ ਪਰਚਾਰ ਇਹਨਾਂ ਹੀ ਲੀਹਾਂ ਤੇ ਰਿਹਾ, ਤੇ ਲੌਕਾਂ ਦੇ 
ਦਿਲਾਂ ਤੋਂ ਇਹਨਾਂ ਤਿੰਨਾਂ ਹੀ ਧੜਿਆਂ ਦਾ ਦਬਾਉ ਘਟਦਾ 
ਗਿਆ । 

ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠ ਬਾਲ-ਗੁਰੂ ਨੂੰ 
ਵੇਖ ਕੇ ਸਥਾਨਕ ਬ੍ਰਾਹਮਣਾਂ ਨੂੰ ਆਸਾਂ ਬਣਨ ਲੱਗ ਪਈਆਂ ਕਿ 
ਉਹਨਾਂ _ਦਾ _ ਭਰਮ-ਭਾ ਫਿਰ ਬਣ ਜਾਏਗਾ । ਜਦੋ” ਭੀ ਅਵਸਰ 
ਬਣਿਆ, ਇਹਨਾਂ ਲੋਕਾਂ ਨੇ ਗ਼ਰੀਬ ਜਨਤਾ ਨੂੰ ਇਹ ਣਪਲੇ ਦੇਣੇ ਸ਼ੁਰੂ 
ਕੀਤੇ ਕਿ ਗੁਰੂ-ਘਰ ਹੁਣ ਹੌਲਾ ਪੈ ਗਿਆ ਹੈ । ਸਿੱਖ-ਇਤਿਹਾਸ ਦੀ 
ਰਾਹੀ” ਸਾਡੇ ਪਾਂਸ ਵੈਨਗੀ ਵਜੋਂ” ਹੀ ਕੁਝ ਕੁ ਘਟਨਾਵਾਂ ਅੱਪੜੀਆਂ 
ਹਨ । ਗ਼ਰੀਬ ਦੁਖੀਏ ਲੌਕਾਂ ਨੂੰ ਸਭ ਤੋ ਪਹਿਲਾ ਦੁੱਖ ਭੁੱਖ ਦਾ 
ਹੋਣਾ ਹੋਇਆ, ਭੁੱਖ ਤੋ ਸਰੀਰਕ ਕਮਜ਼ੋਰੀ ਤੋ ਫਿਰ ਸਰੀਰਕ ਰੋਗ 
ਉਪਜਣੇ ਹੋਏ । ਕਿਸੇ ਮਹਾਂ ਪੁਰਖ ਦੀ ਉੱਚਤਾ ਦਾ ਮਾਪ ਗ਼ਰੀਬ 
ਅਨਪੜ੍ਹ ਲੋਕਾਂ ਪਾਸ ਆਮ ਤੌਰ ਤੋਂ ਇਹੀ ਹੋਇਆ ਕਰਦਾ ਹੈ ਕਿ 


&੨ 


ਉਹ ਕੋਈ ਅਚੰਭਾ ਕਰ ਵਿਖਾਏ, ਜਿਸ ਨਾਲ ਉਹਨਾਂ ਦੇ ਦੁੱਖ-ਦਲਿੱਦਰ 
ਦੂਰ ਹੋ ਜਾਣ । ਬ੍ਰਾਹਮਣਾਂ ਨੇ ਲੌਕਾਂ ਦੀ ਇਸ ਸੁਭਾਵਕ ਰੂਚੀ ਨੂੰ 
ਵਰਤਿਆ । ਕੀਰਤਪੁਰ` ਦੇ ਇਲਾਕੇ ਵਿਚ ਕੋਈ ਰੋਗੀ ਦੁਖੀਆ ਮਿਲੋਂ, 
ਤੁਰਤ ਉਸ ਦੇ ਕੰਨਾਂ ਵਿਚ ਫੂਕ ਮਾਰ ਦੇਣੀ ਕਿ ਗੁਰੂ ਨਾਨਕ ਦੇ ਘਰ 


ਵਿਚ ਜਾਵੋ, ਉਹ ਇਕੋ ਨਿਗਾਹ ਨਾਲ ਨਰੋਆ ਕਰ ਦਢੋਣਗੇ । ਸਿੱਖ- 


ਇਤਿਹਾਸ ਲਿਖਦਾ ਹੈ : 

ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਲਕੀ ਵਿਚ ਸਵਾਰ 
ਹੋਕੇ ਬਾਹਰ ਸੈਰ ਨੂੰ ਜਾ ਰਹੇ ਸਨ । ਬ੍ਰਾਹਮਣਾਂ ਦਾ ਸਿਖਾਇਆ ਦਿਕ 
ਕੋਹੜਾ ਬ੍ਰਾਹਮਣ ਪਾਲਕੀ ਦੇ ਅੱਗੇ ਆ ਲੋਟਿਆ ਤੇ ਰੋਗ ਰਾਜ਼ੀ 
ਕਰਾਣ ਲਈ ਤਰਲੇ ਕਰਨ ਲੱਗਾ । 

ਬ੍ਰਾਹਮਣਾਂ ਦੇ ਜੂਲੇ ਹੇਠੋ' ਕੱਢੀ ਹੋਈ ਗ਼ਰੀਬ ਜਨਤਾ ਨੂੰ 
ਸਤਿਗੁਰੂ ਜੀ ਨੇ ਉਹਨਾਂ ਦੇ ਇਹਨਾਂ ਵਰਤੇ ਢੰਗਾਂ ਨਾਲ ਮੁੜ ਉਸ 
ਜਾਲ ਵਿਚ ਫਸਣ ਨਹੀ' ਸੀ ਦੇਣਾ । ਆਪ ਨੇ ਆਪਣੇ ਹੱਥ ਮੂੰਹ 
ਪੁੰਝਣ ਵਾਲਾ ਰੁਮਾਲ ਉਸ ਨੂੰ ਦੇ ਕੇ ਆਗਿਆ ਕੀਤੀ ਕਿ ਇਹ ਰੁਮਾਲ 
ਆਪਣੇ ਪਿੰਡੇ ਉਤੇ ਫੇਰਿਆ ਕਰ ਤੇ ਅਰਦਾਸ ਕਰਿਆ ਕਰ, ਗੁਰੂ ਨਾਨਕ 
ਦੋ ਘਰ ਵਿਚ ਸਭ ਕੁਝ ਹੈ । ਕੌਹੜੀ ਰਾਜ਼ੀ ਹੋ ਗਿਆ । ਇਹ ਚਾਲ 


ਬਾਹਮਣਾਂ ਨੂੰ ਪੁੱਠੀ ਪਈ 1 ਗੁਰੂ-ਘਰ ਦੀ ਸ਼ੋਭਾ ਸਗੋ ਵਧਣ ਲੱਗ 


ਪਈ । 


ਔਰੈਗਜ਼ੇਬ ਕਸ਼ਮੀਰ ਨੂੰ- 

ਔਰੰਗਜ਼ੇਬ ਬੜਾ ਪੱਕਾ ਮੁਸਲਮਾਨ ਸੀ । ਨਿਮਾਜ਼ ਰੋਜ਼ੇ ਆਦਿਕ 
ਸ਼ਰਹ ਦੋ ਹਰੇਕ ਹੁਕਮ ਦੀ ਤਨੋ` ਮਨੋ ਪਾਲਣਾ ਕਰਦਾ ਜੀ । ਨਵਾਂ 
ਨਵਾਂ ਤਖਤ ਹਾਸਲ ਕਰਨ ਕਰਕੇ ਅਜੇ ਰਾਜਸੀ ਰੁਝੇਵੇ' ਤੇ ਝੇਬੇਲੇ ਭੀ 
ਬਹੁਤ ਸਨ, ਫਿਰ ਭੀ ਔਰੇਗਜ਼ੇਬ ਨਿਮਾਜ਼ ਰੋਜ਼ੇ ਵਿਚ ਕੋਈ ਉਕਾਈ 
ਨਹੀ” ਰੋਣ ਦੇ'ਦਾ ਸੀ । 


੪੪ 


# 


੧ 


ਸੈਨ ੧੬੬੨ ਦੇ ਰੋਜ਼ੇ ੧੦ ਅਪਰੈਲ ਤੋ ੯ ਮਈ ਤਕ ਆਏ । 
ਦਿੱਲੀ ਵਿਚ ਉਹਨੀ' ਦਿਨੀ ਕਾਫ਼ੀ ਗਰਮੀ ਪੈਣ ਲੱਗ ਜਾਂਦੀ ਹੈ । 


_ਰੋਜ਼ਿਆਂ ਦੇ ਦਿਨਾਂ ਵਿਚ ਔਰੈਗਜ਼ੇਬ _ ਅੱਧੀ ਅੱਧੀ ਰਾਤ ਤਕ 


ਕੁਰਾਨ ਸ਼ਰੀਫ਼ ਪੜ੍ਹਦਾ ਰਿਹਾ । ਰਾਜਸੀ ਜ਼ਿਮੋਵਾਰੀਆਂ, ਰੋਜ਼ਿਆਂ 
ਵਿਚ ਇਹ ਤਪ, ਅਤੇ ਗਰਮੀ--ਇਹਨਾਂ ਸਭਨਾਂ ਨੰ ਉਸ ਦੀ ਸਿਹਤ 
ਉਤੇ ਬਹੁਤ ਅਸਰ ਪਾਇਆ । ੯ ਮਈ ਨੂੰ ਰੋਜ਼ੇ ਖ਼ਤਮ ਹੋਏ, ੧੨ ਮਈ 
ਨੂੰ ਔਰੈਗਜ਼ੇਬ ਨੂੰ ਫੂਕ ਕੇ ਤਾਪ ਚੜ੍ਹ ਗਿਆ, ਕਈ ਦਿਨ ਬੇ-ਹੋਸ਼ੀ 
ਰਹੀ । ਪਰ ਆਖ਼ਰ ਤਾਪ ਨੇ ਮੌੜਾ ਖਾਧਾ 1 ਔਰੈਗਜ਼ੇਬ ੧੭ ਜੂਨ ਨੂੰ 
ਬਿਲਕੁਲ ਨਰੋਆ ਹੋ ਗਿਆ । ਸ਼ਾਂਹੀ _ਹਕੀਮਾਂ ਨੇ ਬਾਦਸ਼ਾਹ ਨੂੰ 
ਸਲਾਹ ਦਿੱਤੀ ਕਿ ਸਿਹਤ ਠੀਕ ਕਰਨ ਵਾਸਤੇ ਕਸ਼ਮੀਰ ਜਾਣਾ 
ਜ਼ਰੂਰੀ ਹੈ । 
ਔਰੈਗਜੋਬ ੮ ਦਮੈਬਰ ਸੈਨ ੧੬੬੨ ਨੂੰ ਦਿੱਲੀ ਤੋ ਚੱਲ ਕੇ 
੮ ਫ਼ਰਵਰੀ ਸੈਨ ੧੬੬੩ ਨੂੰ ਲਾਹੌਰ ਪਹੁਚ ਗਿਆ । ਪੰਜਾਬ ਤਦੋਂ ਤੱਕ 
ਭਰ-ਸਿਆਲ ਲੰਘ ਕੇ ਮਿੱਠੀ ਮਿੱਠੀ ਰੁੱਤ ਆ ਜਾਂਦੀ ਹੈ । ਔਰੰਗਜ਼ੇਬ 
੩ ਮਹੀਨੇ ਲਾਹੌਰ ਠਹਿਰਿਆ ਰਿਹਾ 1 ਉਸ ਨੇ ਪੰਜਾਬ ਦੇ ਰਾਜਸੀ 
ਹਾਲਾਤ ਚੌਗੀ ਤਰ੍ਹਾਂ ਵੇਖਣੇ ਪੜਤਾਲਣੇ ਸਨ । ਸਿੱਖ ਧਰਮ ਦੇ ਵਿਰੋਧੀਆਂ 
ਵਲੋ” ਸਿੱਖ-ਕੌਮ ਦੀ ਵਧ ਰਹੀ ਤਾਕਤ ਦਾ ਮਾੜਾ ਮਾੜਾ ਤੌਖਲਾ ਉਸ 
ਦੇ ਦਿਲ ਵਿਚ ਪਾਇਆ ਗਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ 
ਸਾਹਿਬ ਨੂੰ ਗੁਰੂ ਬਣਿਆਂ ਸਵਾ ਸਾਲ ਹੋ ਚੁਕਿਆ ਸੀ। ਉਸ ਦੀਆਂ 
ਆਪਣੀਆਂ ਮਿੱਥੀਆਂ ਆਸਾਂ ਅਨੁਸਾਰ ਔਰੰਗਜ਼ੇਬ ਨੂੰ ਬਾਲਕ-ਗੁਰੂ ਵਲੋ 
ਜਿੱਖਾਂ ਵਿਚ ਸ਼ਰਧਾ ਘਟਦੀ ਨਹੀ” ਦਿੱਸੀ ਸੀ । ਹੁਣ ਲਾਹੌਰ ੩ ਮਹੀਨੇ 
ਟਿਕ ਕੇ ਉਸ ਨੇ ਗਹੁ ਨਾਲ ਵੇਖ ਲਿਆ ਕਿ ਨਿਰਾ ਉਡੀਕਣ ਨਾਲ ਸਿੱਖ 
ਕੌਮ ਵਿਚ ਫੁੱਟ ਦਾ ਬੀਜ ਫਲ ਨਹੀ` ਦੇ ਸਕੇਗਾ । ਕੁਝ ਆਪ ਭੀ ਉੱਦਮ 
ਕਰਨਾ ਹੀ ਪਏਗਾ | 
ਢਾਈ ਮਹੀਨੇ ਕਸ਼ਮੀਰ ਰਹਿ ਕੇ ਔਰੈਗਜ਼ੇਬ ੨੯ ਸਤੰਬਰ 


8੫ 


ਸੌਨ ੧੬੬੩ ਨੂੰ ਲਾਹੌਰ ਵਾਪਸ ਆਇਆ, ਅਤੇਂ ੧੯ ਜਨਵਰੀ ਸੋਨ 
੧੬੬੪ ਨੂੰ ਦਿੱਲੀ ਅੱਪੜਿਆ । 


ਸ਼ਾਹੀ ਸੱਦਾ ਦੂਜੀ ਵਾਰੀ- 


ਜਿਵੇ" ਸੈਨ ੧੬੬੦ ਵਿਚ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ 
ਨੂੰ ਦਿੱਲੀ ਆਉਣ ਲਈ ਸੱਦਾ ਘੱਲਿਆ ਸੀ, ਤਿਵੇਂ ਹੁਣ ਦੂਜੀ ਵਾਰੀ 
ਸੈਨ ੧੬੬੪ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂ ਭੀ ਉਸ ਨੇ ਸੱਦ 
ਭੇਜਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਔਰੋਗਜ਼ੇਬ ਨੇ ਮਿਰਜ਼ਾ ਰਾਜਾ 
ਜੋ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ 


ਆਉਣ ਲਈ ਪ੍ਰੋਰਨਾ ਕੀਤੀ ਜਾਏ । ਰ੍‌ 


ਗੁਰੂ ਤੋਂ ਸਿੱਖ ਦੀ ਸਾਂਝ- 


ਮਿਰਜ਼ਾ ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ 
ਪੰਜਾਹ ਸਵਾਰ ਦੇ ਕੇ ਹਿਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ 
ਵਲੋ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਪ੍ਰਾਰਥਨਾ ਕਰਨੀ, ਤੇ 
ਉਹਨਾਂ ਨੂੰ ਬੜੋ ਆਦਰ-ਸਤਿਕਾਰ ਨਾਲ ਇਕ ਪਾਲਕੀ ਵਿਚ ਸਵਾਰ 
ਕਰ ਕੇ ਲੈ ਆਉਣਾ । ਸਿੱਖ ਕੌਮ ਵਾਸਤੇ ਇਕ ਭਾਰੀ ਅਜ਼ਮਾਇਸ਼ ਦਾ 
ਸਮਾ ਆਇਆ । ਗੁਰੂ ਅਰਜਨ ਸਾਹਿਬ _ਭੀ ਜਹਾਂਗੀਰ ਦੇ ਰਾਜ 
ਸਮੇ ਲਾਹੌਰ ਗਏ ਸਨ । ਗੁਰੂ ਹਰਿ ਗੋਬਿੰਦ ਸਾਹਿਬ _ਭੀ ਗਵਾਲੀਅਰ 
ਗਏ ਸਨ । ਰੌਸ਼ਨ-ਦਿਮਾਗ਼ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਭ ਕੁਝ 
ਸੋਚਿਆ ਵਿਚਾਰਿਆ । ਆਪ ਦੀ ਉਮਰ ਉਸ ਵਕਤ ੭ ਸਾਲ ਹੋ ਚੁਕੀ 
ਹੋਈ ਸੀ । ਗੁਰੂ ਨਨਕ ਦੇਵ ਜੀ ਨੇ ਭੀ ੭ ਸਾਲ ਦੀ ਉਮਰੇ ਹੀ 
ਤਲਵੋਡੀ ਦੇ ਪਾਂਧੇ ਪਾਸ ਪੜ੍ਹਨ ਗਿਆਂ ਆਪਣੀ ਉੱਚੀ ਸੂਝ-ਬੁਝ 
ਨਾਲ ਉਸ ਨੂੰ ਚਰ੍ਰਿਤ ਕਰ ਦਿੱਤਾ ਸੀ । ਇਥੇ ਭੀ ਉਹੀ ਜੋਤਿ ਸੀ । 
ਬਾਬਾ ਦਾੜ੍ਹ ਜੀ ਨੇ ਦੌਖੀਆਂ ਦੀ ਚੁੱਕ ਵਿਚ ਆ ਕੇ ਗੁਰ 


੪੬ 


੯੪ 


“ਰੱ 
ਨ 


ਅਮਰਦਾਸ ਜੀ ਤੋ” ਗੁਰੂ-ਸਿੱਖ ਵਾਲੀ ਸਾਂਝ ਬਦੌ-ਬਦੀ ਖੌਹਣੀ ਚਾਹੀ ਸੀ । 
ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸੌਕਾ ਦੇ ਦਿੱਤਾ, ਪੁਰ ਸਿੱਖ-ਸੰਗਤ ਨੇ 


` ਗੁਰੂ ਅੰਗਦ ਸਾਹਿਬ ਦੀ ਕੀਤੀ ਹੋਈ ਚੌਣ ਉਤੇ ਹੀ ਸ਼ਰਧਾ ਦੋ ਫੁੱਲ 
ਚਾੜ੍ਹੇ ਸਨ । ਹੁਣ ਭੀ ਉਹੀ ਮਰਯਾਦਾ ਕਾਇਮ ਰਹਿਣੀ ਸੀ । 


ਦਿੱਲੀ ਵੱਲ ਰਵਾਨਗੀ- 
ਸਿੱਖਾਂ ਨੂੰ ਗੁਰੂ ਅਰਜਨ _ਸਾਹਿਬ ਅਤੇ ਗੁਰੂ ਹਰਿ ਗੋਬਿੰਦ 


`_ਸਾਹਿਬ ਵਾਲੀਆਂ ਘਟਨਾਵਾਂ ਯਾਦ ਸਨ । ਕੀਰਤਪੁਰ ਅਤੇ ਦੁਆਲੇ 
ਦੇ ਜਿਨ੍ਹਾਂ ਜਿਨ੍ਹਾਂ ਨੇ ਸੂਣਿਆ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਔਰੰਗਜ਼ੇਬ 
ਦੇ ਸੱਦੋ 'ਤੇ ਦਿੱਲੀ ਜਾ ਰਹੋ ਹਨ, ਸਭ ਨੂੰ ਤੌਖਲਾ ਹੋਇਆ । ਸਤਿਗੁਰੂ 
ਜੀ ਦੇ ਤੁਰਨ ਸਮੋ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ, 
ਗੁਰੂ ਸਾਹਿਬ ਨੇ ਸਭ ਨੂੰ ਧੀਰਜ ਹੌਸਲਾ ਦਿੱਤਾ, ਫਿਰ ਭੀ ਸੈ'ਕੜੇ 
: ਸਿੱਖ ਨਾਲ ਚੱਲ ਪਏ । ਕੀਰਤਪੁਰ ਤੋ ਦਿੱਲੀ ਧੌਣ ਦੌਕੁ ਸੰਮੀਲਾਂ 
ਦੀ ਵਿੱਥ ਤੇ ਸਿੱਧਾ ਦੱਖਣ ਵੱਲ ਹੈ । ਜਦੋ ਸਤਿਗੁਰੂ ਜੀ ਸੱਠ ਕੁ 
ਮੀਲ ਮੁਕਾ ਕੇ ਅੰਬਾਲੇ ਦੇ ਇਲਾਕੋ ਵਿਚ ਪੰਜਜੋਖਰੇ ਪਹੁੰਚੇ, ਤਾਂ ਕੁਝ 
ਕੁ ਉੱਘੇ ਸਿੱਖਾਂ ਤੋ” ਛੁੱਟ ਬਾਕੀ ਸਭਨਾਂ ਨੂੰ ਪਿਛਾਂਹ ਮੌੜ ਦਿੱਤਾ ਅੜੇ 
ਆਪ ਅਗਾਂਹ ਚੱਲ ਪਏ । ਪੀਜੌਖਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ 
ਤੌਂ ਛੇ ਮੀਲ ਪੂਰਬ ਵਾਲੇ ਪਾਸੋ ਪੱਕੀ ਸੜਕ ਉਤੇ ਹੈ । ਇਸ ਪਿੰਡ 
ਤੋ" ਇਕ ਫ਼ਰਲਾਂਗ ਉਤਰ-ਪੂਰਬ `ਵੱਲ ਗੁਰੂ ਹਰਿ ਕ੍ਰਿਸ਼ਨ ਜੀ ਦਾ 
ਗੁਰਦੁਆਰਾ ਹੈ । 


ਇਕ ਬ੍ਰਾਹਮਣ ਦੀ ਫਿਰ ਉਹੀ ਚਾਲ- 


ਦਿੱਲੀ ਨੂੰ ਜਾਣ ਵਾਸਤੇ ਕੁਰਖੋਤਰ ਥਨੋਸਰ ਪਾਨ]ਪਤ ਆਦਿਕ 
ਕਹਿਰ ਰਸਤੇ ਵਿਚ ਹੀ ਧੈੱਦੇ ਹਨ । ਗੁਰੂ ਹਰਿ ਕ੍ਰਿਸ਼ਨ ਸਾਹਿਬ ਨੋ 
"ਬੇ ਦੇ 


3. 


_ਕੁਰਖੇਤਰ.ਪਹੁੰਚ ਕੋ ਡੇਰਾ ਕੀਤਾ । ਹਿੰਦੂ ਲੋਕ ਤਾਂ ਅਜਿਹੇ ਤੀਰਥਾਂ 
'ਤੇ ਆ ਕੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ ਹਨ ਅਤੇ ਉੱਥੋਂ ਦੇ 
ਇਜ਼ਨਾਨ ਨੂੰ ਬੜਾ ਭਾਰਾ ਉੱਤਮ ਕਰਮ ਸਮਝਦੇ ਹਨ; ਪਰ ਗੂਰੂ 
ਨਾਨਕ ਪਾਤਿਸ਼ਾਹ ਦੇ ਘਰ ਵਿਚ ਪਰਮਾਤਮਾ ਦੀ ਯਾਦ ਤੋ 
ਪਰਮਾਤਮਾ ਦੀ ਖ਼ਲਕਤ ਦੀ, ਖ਼ਾਸ ਤੌਰ ਤੇ ਗ਼ਰੀਬ ਦੁਖੀਏ ਦੀ, 
ਜੇਵਾ ਹੀ ਮਨੁੱਖਤਾ ਦਾ ਸਭ ਤੋਂ” ਸੁੱਚਾ ਨਿਸ਼'ਨਾ ਹੈ। ਗੁਰੂ ਹਰਿ ਕ੍ਰਿਸ਼ਨ 
ਸਾਹਿਬ ਨੇ ਉਸ ਤੀਰਥ ਅਤੇ ਤੀਰਥ ਦੇ ਪਾਂਡਿਆਂ ਨੂੰ ਕੋਈ ਉਚੇਚੀ 
ਮਾਣ-ਵਡਿਆਈ ਨਾ ਦਿੱਤੀ । ਇਹੀ ਰਵੱਦੀਆ ਨਾਲ-ਗਏ ਸਿੱਖਾਂ ਦਾ . 
`ਸੀ । ਪਾਂਡੇ ਇਸ ਗੱਲੋਂ” ਬੜੇ ਚਿੜ੍ਹੇ, ਉਹਨਾਂ _ ਦੀਆਂ ਸਾਮੀਆਂ 
ਘਟਦੀਆਂ ਸਨ, ਉਹਨਾਂ ਦੀ ਆਮਦਨ ਘਟਦੀ ਸੀ । ਪਰ ਨੋਹੁਂ ਨ 
ਲੱਗਦੇ ਜੋਰੀ'। ਸਿੱਖ, ਕਰਮ-ਕਾਂਡ ਦੇ ਉਸ ਜਾਲ ਵਿਚੋ” ਨਿਕਲ ਚੁਕੇ 
ਸਨ । 
ਇਕ ਪੰਡਿਤ ਕ੍ਰਿਸ਼ਨ ਲਾਲ ਬਹੁਤ ਥਿੱਝਿਆ, ਸਿੱਖਾਂ ਨੂੰ 
ਸੁਣਾ ਸੁਣਾ ਕੇ ਆਖਣ ਲੱਗਾ ਕਿ ਦੁਆਪੁਰ ਦੇ ਅਵਤਾਰ ਕ੍ਰਿਸ਼ਨ ਜੀ ਨੇਂ 
ਗੀਤਾ ਲਿਖੀ, ਇਹ ਸੱਤ ਅੱਠ ਸਾਲ ਦੇ ਬਾਲ ਆਪਣੇ ਆਪ ਨੂੰ 
ਹਰਿ ਕ੍ਰਿਸ਼ਨ ਜੀ ਅਖਵਾਂਦੇ _ਹਨ, ਲੋਕ ਇਹਨਾਂ ਨੂੰ ਗੁਰੂ ਗੁਰੂ 
ਆਖਦੇ ਹਨ, ਜੇ ਇਹਨਾਂ ਵਿਚ ਸਚਮੁਚ ਕੋਈ ਆਤਮਕ ਸਮਰੱਥਾ 
ਹੈ ਤਾਂ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸਲੋਕ ਦੇ ਅਰਥ ਕਰ ਵਿਖਾਣ । 
ਅੱਪੜਦੀ ਅੱਪੜਦੀ ਇਹ ਗੱਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਤੱਕ 
ਅੱਪੜੀ । ਉਸ ਪੰਡਿਤ ਨੇ ਉਸੇ ਤਰ੍ਹਾਂ ਹੀ ਸਤਿਗੁਰੂ ,ਜੀ ਨੂੰ ਭੀ ਆ 
ਵੌਗਾਰਿਆ । ਕੀਰਤਪੁਰ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ 
ਅਜਿਹੇ ਕਈ ਬਾਹਮਣਾਂ ਨਾਲ ਅੱਗੇ ਕਈ ਵਾਰੀ`_ ਵਾਹ ਪੈ ਚੁਕਿਆ 
ਸੀ । ਉਹ ਜਾਣਦੇ ਸਨ ਕਿ ਸਾਡੀ ਸਰੀਰਕ ਬਾਲ-ਉਮਰ ਤੋਂ” ਲੋਕਾਂ ਨੂੰ 
ਟਪਲਾ ਲਵਾ ਕੇ ਕਈ ਬ੍ਰਾਹਮਣ ਅੰਵਾਣ ਹਿੰਦੂ ਜਨਤਾ ਉਤੋਂ ਮੁੜ 
ਆਪਣਾ ਕਰਮ-ਕਾਂਡ ਵਾਲਾ _ਦਬਾਉ ਪੱਕਾ ਕਰਨਾ ਚਾਹੁੰਦੇ ਹਨ 


੪ 


“੧ ?. 


ਨ 


ਪੰਡਿਤ ਕ੍ਰਿਸ਼ਨ ਲਾਲ ਦਾ ਭੀ ਇਹੀ ਜਤਨ ਸੀ ਕਿ ਗੁਰ-ਉਪਦੇਸ਼ ਦੀ 
ਰਾਂਹੀ" ਕੁਰਖੇਤਰ ਆਦਿਕ ਤੀਰਥਾਂ ਵਲੋ" ਹਿੰਦੂ ਜਨਤਾ ਦੀ ਬੇ-ਰੁਖ਼ੀ 
ਨਾਹੋ ਜਾਏ । ਸੌ ਸਤਿਗੁਰੂ ਜੀ ਨੇ ਪੰਡਿਤ ਨੂੰ ਆਖਿਆ ਕਿ 
ਮਨੁੱਖਤਾ ਦੀਆਂ ਠੀਕ ਲੀਹਾਂ ਉਤੇ ਤੁਰ ਕੇ ਦੂਜਿਆਂ ਦੀ ਭਲਾਈ 
ਲਈ ਜੀਉਣਾ ਹੋਰ ਗੱਲ ਹੈ, ਅਤੇ ਹੁਣ ਮਰ-ਚੁਕੀ ਬੋਲੀ ਵਿਚ ਅੱਜ 
ਤੋ ਸਦੀਆਂ ਪਹਿਲਾਂ ਲਿਖੇ ਸ਼ਲੌਕਾਂ ਦੇ ਅਰਥ ਕਰਨੇ ਹੌਰ ਗੱਲ ਹੈ। 
ਉਸ ਵੇਲੇ ਦੇਂ ਕੌਸ਼ ਤੋ ਵਿਆਕਰਣ ਨੂੰ ਯਾਦ ਕਰ ਕੇ ਉਹਨਾਂ ਦੀ 
ਸਹਾਇਤਾ ਨ/ਲ ਉਸ ਵਕਤ ਦੀਆਂ ਪੁਸਤਕਾਂ ਦੇ ਅਰਥ ਕਰ ਸਕਣ 
ਤੋ ਇਹ ਸਿੱਧ ਨਹੀ” ਹੋ ਜਾਂਦਾ ਕਿ ਅਰਥ ਕਰਨ ਵਾਲਾ ਮਨੁੱਖ 
ਜੀਵਨ ਦੇ ਦਿਸ਼ਟੀ-ਕੋਣ ਤੋ" ਬੜਾ ਮਹਾਂ ਪੁਰਖ ਹੈ । ਪਰ ਜੇ ਅਸਾਂ 
ਅਰਥ ਕਰ ਭੀ ਦਿੱਤੇ, ਤਾਂ ਭੀ ਤੇਰੀ ਤਸੱਲੀ ਨਹੀ” ਹੋਣੀ, ਕਿਉਕਿ 
ਇਹ ਢੁੱਚਰ ਤਸੱਲੀ ਕਰਨ ਦੀ ਖ਼ਾਤਰ ਤਾਂ ਪੇਸ਼ ਕੀਤੇ ਹੀ ਨਹੀ” 
ਗਏ । ਤੁਸੀ" ਤਾਂ ਜਨਤਾ ਵਿਜ਼ੇ` ਜਾਂਦੇ ਰਸ਼ੁਖ਼ ਨੂੰ ਮੁੜ ਕਾਇਮ ਕਰਨ 
ਲਈ ਇਹ ਅੱਕੀ' ਪਲਾਹੀ” ਹੱਥ ਪਾ ਰਹੇ ਹੋ । ਸਾਡੇ ਅਰਥ 
ਕੀਤਿਆਂ ਤੁਸੀ ਇਹ ਕਹਿ ਦਿਉਗੇ ਕਿ ਅਮੀਰ ਘਰ ਵਿਚ 
ਜੇਮੋ-ਪਲੋਂ ਹਨ, ਕੋਈ ਉਚੇਚਾ ਅਧਿਆਪਕ _ਲਾ ਕੇ ਸੈਸਕ੍ਰਿਤ ਪੜ੍ਹ 
ਲਈ ਹੋਵੇਗੀ । ਸੋ, ਜੇ ਗੁਰੂ- ਨਾਨਕ ਪਾਤਿਸ਼ਾਹ ਦੀਆਂ ਬਖ਼ਸ਼ਿਸ਼ਾਂ ਦੀ 
ਬਰਕਤ ਜ਼ਰੂਰੀ ਵੇਖਣੀ ਹੀ ਹੈ, ਤਾਂ ਆਪਣੇ ਨਗਰ ਵਿਚੋ" ਆਪੇ ਹੀ 
ਕਿਸੇ ਨੂੰ ਲੈ ਆਵੋ, ਸਤਿਗੁਰੂ ਨਾਨਕ ਦੋਵ ਜੀ ਦੀ ਮਿਹਰ .ਨਾਲ 
ਉਹ ਤੁਹਾਡੀ ਤਸੱਲੀ ਕਰਾ ਦੇਵੇਗਾ । ਪੰਡਿਤ, ਛੱਜੂ ਨਾਮੀ ਇਕ ਬੜੇ 
ਮੂਰਖ ਝੀਊਰ ਨੂੰ ਲੈ ਆਇਆ 1 ਸਤਿਗੁਰੂ `ਦੀ ਮਿਹਰ ਦੀ ਨਜ਼ਰ 
ਨਾਲ ਉਹ ਝੀਊਰ ਇਕ ਉੱਘੇ ਵਿਦਵਾਨ ਵਕਤਾ ਵਾਂਗ ਗੀਤਾ ਦੇ 
ਸ਼ਲੌਕਾਂ ਦਾ ਪਾਠ ਤੇ ਅਰਥ ਸੁਣਾਣ ਲੱਗ ਪਿਆ । ਕੁਰਖੇਤਰ ਦੇ 
ਪੰਡਿਤਾਂ ਨੂੰ ਇਹ ਚਾਲ ਮਹਿੰਗੀ ਪਈ । ਸਤਿਗੁਰੂ ਦੀ ਮਹਿਮਾ,ਸਗੋ” 


ਹੌਰ ਵਧੀ । 


੪੯ 


ਸਤਿਗੁਰੂ ਜੀ ਦਾ ਦਿੱਲੀ ਪਹੁਚਣਾ- 


ਥਨੈਸਰ ਕੁਰਖੇਤਰ ਪਾਨੀਪਤ ਤੋ ਹੈਦੇ ਹੋਏ ਸੰਗਤ ਸਮੇਤ 
ਗੁਰੂ ਹਰਿ ਕ੍ਰਿਸ਼ਨ ਸਾਹਿਬ ਦਿੱਲੀ ਪਹੁੰਚੇ । ਰਾਜਾਂ ਜੈ ਸਿੰਘ ਨੇ 
ਆਪਣੇ ਮਹੱਲ (ਬੰਗਲੇ) ਵਿਚ ਉਤਾਰਾ ਦਿੱਤਾ । ਜਿਥੇ ਸਤਿਗੁਰੂ ਜੀ 
ਟਿਕੇ ਸਨ, ਉਥੇ ਨਵੀ” ਦਿੱਲੀ ਰਾਇਸੀਨਾ ਵਿਚ ਗੁਰਦੁਆਰਾ ਹੈ, 
ਜਿਸ ਦਾ ਨਾਮ ਬੰਗਲਾ ਸਾਹਿਬ ਹੈ । ਅਮੀਰ ਲੋਕਾਂ ਦੀ ਘਰੀ' 
ਬ੍ਰਾਹਮਣਾਂ ਨਾਈਆਂ ਆਦਿਕ ਦਾ ਅਸਰ-ਰਸੂਖ਼ _ਬਹੁਤ ਹੋਇਆ 
ਕਰਦਾ ਹੈ, ਅਤੇ ਬਹੁਤੇ ਵਹਿਮ-ਭਰਮ ਇਹਨਾਂ ਦੇ ਹੀ ਪੈਦਾ ਕੀਤੇ 
ਹੁੰਦੇ ਹਨ, ਕਿਉ'ਕਿ ਇਹ ਭਰਮ-ਵਹਿਮ ਉਹਨਾਂ ਦੀ ਆਜੀਵਕਾ ਦਾ 
ਵਸੀਲਾ ਹੋਇਆ ਕਰਦੇ ਹਨ, ਦਾਨ-ਪੁੰਨ ਜੁ _ਜਜਮਾਨਾਂ ਤੋ" ਕਰਾਣੇ 
ਹੋਏ । ਸੋ, ਜੀਵਨ ਦਾ ਛਲ-ਹੀਣ ਪੱਧਰਾ ਰਾਹ ਦੱਸ਼ਣ ਵਾਲੋਂ 
ਮਹਾਂਪੁਰਖਾਂ ਤੋ ਅਮੀਰਾਂ ਦੀ ਸ਼ਰਧਾ ਛੇਤੀ ਡੋਲ ਜਾਂਦੀ ਹੈ । ਤੇ ਇਸ 
ਡੋਲਾਣ ਵਿਚ ਵਧੀਕ ਹੱਥ ਹੁੰਦਾ ਭੀ ਬ੍ਰਾਹਮਣ ਬ੍ਰਾਹਮਣੀਆਂ ਦਾ 
ਹੀ ਹੈ । ਰਾਜਾਂ ਜੈ ਸਿੰਘ ਨੇ ਭਾਵੇ ਆਂਦਰ-ਸਤਿਕਾਰ ਬਹੁਤ ਕੀਤਾ 
ਪਰ ਉਸ ਦੀ ਰਾਣੀ ਦੇ ਦਿਲ ਵਿਚ ਬਾਲਕ-ਉਮਰ ਗੁਰੂ ਬਾਰੇ 
ਵਹਿਮ-ਭਰਮ ਪਾਇਆ ਜਾ ਚੁਕਿਆ ਸੀ । ਕੀਰਤਪੁਰ ਤੇ ਕੁਰਖੇਤਰ 
ਵਾਲੀ ਕਹਾਣੀ ਮੁੜ ਦਿੱਲੀ ਵਿੱਚ ਦੁਹਰਾਈ ਗਈ । ਜੈ ਸਿੰਘ ਦੀ 
ਰਾਣੀ ਨੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੀ ਤਾਂਘ ਪਰਗਟ 


6੧ 


ਕੀਤੀ, ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਪਰਖਣ ਦੀ 


ਨੀਅਤ ਭੀ ਧਾਰ ਲਈ । ਹੋਰ ਕਈ ਅਮੀਰ ਘਰਾਣਿਆਂ ਦੀਆਂ 
ਜ਼ਨਾਨੀਆਂ ਨੂੰ ਆਪਣੇ ਮਹੱਲ ਵਿਚ ਮੰਗਾ ਲਿਆ, ਤੇ ਮਨ ਵਿਚ 
ਇਹ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ 





| ਇਹ ਗੁਰਦੁਆਰਾ ਅਜਮੇਰੀ ਦਰਵਾਜ਼ੇ ਤੋ" ਬਾਹਰ ਹਨ੍ਹਮਾਨ ਦੇ ਮੰਦਰ 
ਤੋ ਅੱਗੇ ਗੁਰਦੁਆਰਾ ਸੀਸ ਗੌਜ ਤੌ ਢਾਈ ਮੀਲਾਂ ਦੀ ਵਿੱਥ ਤੇ ਹੈ । 


੫੦ 


ਦੱ 


ਦੱ 


ਆ 


੧ 


ਛੱਡ ਕੇ ਮੋਰੀ ਹੀ ਗੋਦ ਵਿਚ ਆ ਕੇ ਬੈਠੇ । ਗੁਰੂ ਹਰਿ ਕ੍ਰਿਸ਼ਨ ਸਾਹਿਬ 
ਰਣਵਾਸ ਵਿਚ 'ਗਏ; ਤੇ ਹੋਰ ਸਭਨਾਂ ਦੇ ਕੋਲੋ“ ਦੀ ਲੰਘ ਕੇ ਰਾਜਾ ਜੈ 


ਸਿੰਘ ਦੀ ਰਾਣੀ ਦੀ ਗੱਦ ਵਿਚ ਹੀ ਬੈਠ ਗਏ । ਗੁਰੂ ਨਾਨਕ ਦੇਵ ਜੀ 


ਕੇ 


ਦੇ ਘਰ ਦਾ ਰਸੂਖ਼ ਘਟਦਾ ਵੇਖਣ ਦੇ ਚਾਹਵਾਨਾਂ ਦੀ ਆਸ ਇਥੋ ਭੀ 
ਪੂਰੀ ਨਾ ਹੋਈ । 


ਅਸਚਰਜ ਆਤਮਕ ਉੱਚਤਾ- 

ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ 
ਮਿਲਣ ਤੋ" ਨਾਂਹ ਕਰ ਦਿੱਤੀ । ਇਹ ਕੋਈ ਸਧਾਰਨ ਜਿਹੀ ਗੱਲ ਨਹੀ” 
ਸੀ । ਇਤਨੀ ਵੱਡੀ ਮੁਗ਼ਲ ਤਾਕਤ ਦੋ ਜਿਸ ਬਾਦਸ਼ਾਹ ਦੇ ਦੀਦਾਰ ਨੂੰ 
ਲੋਕ ਤਰਲੇ ਲੈਦੇ ਸਨ, ਅੱਠ ਸਾਲਾਂ ਦਾ ਬਾਲਕ- -ਗੁਰੂ ਬਾਦਸ਼ਾਹ ਦੋ 
ਖ਼ਾਹਸ਼ ਪਰਗਟ ਕਰਨ `ਤੇ ਭੀ ਮਿਲਣ ਤੋ ਨਾਂਹ ਕਰੇ, ਆਤਮਕ-ਉੱਚਤਾ 
ਦੀ ਆਪਣੇ ਆਪ ਵਿਚ ਹੀ ਇਕ ਵੱਡੀ ਕਰਾਮਾਤ ਸੀ । ਔਰੈਗਜੋਬ 
ਉਤੇ ਸਤਿਗੁਰੂ ਜੀ ਦੀ ਇਸ ਮਹਾਨ ਆਤਮਕ ਤਾਕਤ ਦਾ ਅਸਰ 
ਹੌਣੌ ਰਹਿ ਨਾ ਸਕਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਬਾਦਸ਼ਾਹ ਨੇ 
ਆਪਣੇ ਵੱਡੇ ਪੁੱਤਰ ਮੁਅੱਜ਼ਮ ਸ਼ਾਹ ਨੂੰ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਸ 
ਭੇਜ਼ਿਆ । ਸ਼ਾਹਜ਼ਾਦਾ `ਤੇ ਸਤਿਗੁਰੂ ਜੀ ਉਮਰੋ ਹਾਣੀ ਹੀ ਸਨ । 
ਸ਼ਾਹਜ਼ਾਦੇ ਦੀ ਭਾਵਨਾ ਅਨੁਸਾਰ ਜੈ ਸਿੰਘ ਦੇ ਬਾਗ਼ ਵਿਚੋ" ਉਸ ਨੂੰ ਕਈ 
ਬੇ-ਬਹਾਰੇ ਫਲ ਖਵਾਇਓਂ ਨੇ 1 

ਔਰੰਗਜ਼ੇਬ ਨੂੰ ਕੀਰਤਪੁਰ ਤੋਂ ਦਿੱਲੀ ਤਕ ਦੀਆਂ ਗੁਰੂ 
ਹਰਿ ਕ੍ਰਿਸ਼ਨ ਸਾਹਿਬ _ਦੀ ਆਤਮਕ ਉੱਚਤਾ ਬਾਰੇ ਸਭ ਖ਼ਬਰਾਂ 
ਨਾਲੌ'-ਨਾਲ ਅੱਪੜ ਰਹੀਆਂ ਸਨ । ਬਾਲਕ-ਗੁਰੂ ਜੀ ਦੀ ਨਿਰਭੈਤਾ 


_ਭੀ ਉਸ ਨੇ ਵੇਖ' ਲਈ । ਮਾਇਆ ਦੇ ਵਿਗਾੜੇ ਹੋਏ ਮਸੰਦਾਂ ਦੀ 


ਚੁਕਣਾ ਤੇ ਕੀਤੇ ਹੋਏ ਬਾਬਾ ਰਾਮ ਰਾਇ ਜੀ ਦੇ ਦਾਅਵੇ ਸੰਬੰਧੀ 
ਔਰੇਗਜ਼ੇਬ ਨੇ ਬਾਬਾ ਰਾਮ ਰਾਇ ਜੀ ਦਾ ਪੱਖ ਨਾ ਲਿਆ, ਕਿਉਕਿ ' 


੫੧ 


ਉਹ ਇਹ ਭੀ ਵੇਖ ਰਿਹਾ ਸੀ ਕਿ ਸਿੱਖ ਸੈਗਤਾਂ ਦੀ ਸ਼ਰਧਾਂ ਕਿਸ 
ਪਾਸੇ ਵਲ ਸੀ । ਪਰ ਔਰੰਗਜ਼ੇਬ ਇਹ ਭੀ ਚਾਹੁੰਦਾ ਸੀ ਕਿ ਗੁਰੂ 
ਨਾਨਕ ਦਾ ਘਰ ਕਿਤੇ ਬਹੁਤਾ ਤਕੜਾ ਹੋ ਕੇ ਮੁਗ਼ਲ ਰਾਜ ਵਾਸਤੇ 
ਖ਼ਤਰਨਾਕ ਨਾ ਹੋ ਜਾਏ । ਸੋ, ਉਸ ਨੇ ਬਾਬਾ ਰਾਮਰਾਇਜੀਦਾ 
ਵਿਰੋਧੀ ਧੜਾ ਤਕੜਾ ਕਰਨ ਲਈ ਬਾਬਾ ਜੀ ਨੂੰ ਦਿੱਤੀ ਭਾਰ) ਜਾਗੀਰ 
ਪੱਕੀ ਕਰ ਦਿੱਤੀ, ਜੋ ਹੁਣ ਤਕ ਡੇਹਰਾਦੂਨ ਦੇ ਇਲਾਕੇ ਵਿਚ ਚਲੀ 
ਆ ਰਹੀ ਹੈ ।ਸ਼ਾਹ ਜਹਾਨ ਨੇ ਭੀ ਗੁਰੂ ਹਰਿ ਰਾਇ ਸਾਹਿਬ ਦੇ ਟਾਕਰੇ 
ਤੇ ਖੜਾ ਕਰਨ ਲਈ ਬਾਬਾ ਧੀਰਮੱਲ ਜੀ ਨੂੰ ਵੱਡੀ ਸਾਰੀ ਜਾਗੀਰ ਦਿੱਤੀ 
ਸੀ, ਜੋ ਅਜੇ ਤਕ ਉਸ ਖ਼ਾਨਦਾਨ ਵਿਚ ਕਾਇਮ ਹੈ । 


ਜੋਤੀ ਜੋਤਿ ਸਮਾਣਾ 


____ ਫੱਗਣ-ਚੇਤਰ ਦੀ ਮਿੱਠੀ ਮਿੱਠੀ ਰੁੱਤੇ ਸ'ਡੇ ਦੇਸ ਵਿਚ ਆਮ 
ਤੌਰ ਤੇ ਚੀਚਕ ਦੀ ਬੀਮਾਰੀ ਫੁੱਟ ਪੈਦੀ ਹੈ । ਚੀਚਕ ਛੂਤ ਦੀ ਬੀਮਾਰੀ. 
ਹੈ ਅਤੇ ਬੜੀ ਹੀ ਖ਼ਤਰਨਾਕ ਹੈ । ਜਦੋ ਕਿਸੇ ਇਕ ਆਦਮੀ ਨੂੰ ਇਹ 
ਰੋਗ ਹੋ ਜਾਏ ਤਾਂ ਉਸ ਤੋ" ਬੇਅੰਤ ਜਿਰਮ ਪੈਦਾ ਹੋ ਕੇ ਉਸ ਦੇ ਚੁਗਿਰਦੇਂ. 
ਦੇ ਕੱਪੜਿਆਂ ਵਿਚ ਤੇ ਹਵਾ ਵਿਚ ਟਿਕੇ ਰਹਿੰਦੇ ਹਨ । ਫਿਰ ਜਿਉ” 
ਜਿਉ” ਉਹ ਜਿਰਮ ਹੌਰ ਮਨੁੱਖਾਂ ਨੂੰ ਛੂੰਹਦੇ ਹਨ, ਤਿਉ” ਤਿਉ” ਬੀਮਾਰੀ 
ਵਧਦੀ ਜਾ ਕੇ ਉਸ ਸਾਰੇ ਇਲਾਕੇ ਦੀ ਹਵਾ ਵਿਚ ਜਿਰਮਾਂ ਦੀ 
ਭੁਰਮਾਰ ਹੋ ਜਾਂਦੀ ਹੈ । ਇਸ ਤਰ੍ਹਾਂ ਸਾਰੇ ਦੇਸ ਵਿਚ ਹੀ ਚੀਚਕ 
ਤਬਾਹੀ ਮਚਾ ਦੇ'ਦੀ ਹੈ। ਰ੍ ਰ 
ਹਵਾ ਵਿਚੋ` ਚੈਬੜੇ ਜਿਰਮਾਂ ਦਾ ਅਸਰ ਕੁਝ ਦਿਨ ਹੋਂਦਾ 
ਰਹਿੰਦਾ ਹੈ । ਫਿਰ ਅਚਨਚੇਤ ਮਨੁੱਖ ਨੂੰ ਫੂਕ ਕੇ ਤਾਪ ਚੜ੍ਹ ਜਾਂਦਾ ਹੈ, 
ਅਤੇ ਸਾਰਾ ਪਿੰਡਾ ਬੜਾ ਸਖ਼ਤ ਪੀੜ ਕਰਦਾ ਹੈ । ਲੱਕ ਤਾਂ ਦਰਦ 
ਨਾਲ ਮਾਨੋ, ਟੁੱਟ ਹੀ ਜਾਂਦਾ ਹੈ । ਤਾਪ ਦੀ ਘੂਕੀ ਨਾਲ ਰੋਗੀ 
ਬੇ-ਸੁਰਤ ਪਿਆ ਰਹਿੰਦਾ ਹੈ । ਤਿੰਨਾਂ ਦਿਨਾਂ ਵਿਚ ਪਿੰਡੇ ਉਤੋਂ 
ਵ- ਕੂ ਹੂ 


੫੨ 


੧ 


ਬਰੀਕ ਬਰੀਕ ਫੁਹਾਰ ਨਿਕਲ ਆਉਦੀ ਹੈ /' ਇਹ ਫੁਹਾਂਰ ਬੜੀ. ਛੇਤੀ 
ਵਧਣੀ ਸ਼ੁਰੂ ਹੋ ਜਾਂਦੀ ਹੈ, ਵੱਡੇ ਵੱਡੇ ਛਾਲੇ ਬਣ ਜਾਂਦੇ ਹਨ, ਉਹਨਾਂ 
ਵਿਚ ਪਾਕ ਪੈ ਜਾਂਦੀ ਹੈ;' ਅਤੇ ਬੜੇ `ਦੁਖਦੇ ਹਨ । ਇਸ ਪਾਕੇ' ਦੋ 
ਕਾਰਨ ਬੀਮਾਰ ਨੂੰ ਦੂਜੀ ਵਾਰੀ ਫਿਰ ਜ਼ੋਰ ਦਾ ਬੁਖ਼ਾਰ ਆ ਚੜ੍ਹਦਾ 
ਹੈ, ਅਤੇ ਆਮ ਤੌਰ ਤੇ ਇਹ ਹਾਲਤ ਮੰਤ ਦਾ ਸੁਨੇਹਾ "ਹੀ ਹੈ 
ਹੈ। 

, ___ ਜਦੋ ਔਰੈਗਜ਼ੇਬ ਕਸ਼ਮੀਰ ਤੋ ਵਾਪਸ ਰੀ 'ਸੈਨ ੧੬੬੪ 
ਵਿਚ ਦਿੱਲੀ ਪਹੁੰਚਿਆ, ਤਾਂ ਉਹਨੀ' ਦਿਨੀ“ ਚੀਚਕ ਦੀ ਬੀਮਾਰੀ 
ਫੁੱਟ ਪਈ । ਗੁਰੂ ਹਰਿ _ਕ੍ਰਿਸ਼ਨ ਸਾਹਿਬ ਦੇ . ਦਿੱਲੀ ਅੱਪੜਨ ਦੋਂ ਵੇਲੋਂ 
ਤਕ.ਤਾਂ ਉੱਥੇ ਚੀਚਕ ਭਰ ਜ਼ੋਰਾਂ ਵਿਚ ਸੀ । ਕੋਈ ਭੀ ਮਰੀ ਪਏ, ਉਸ 
ਦਾ ਸ਼ਿਕਾਰ ਆਮ ਤੌਰ ਤੇ ਗਰੀਬ ਲੌਕ ਹੀ ਹੋਇਆ ਕਰਦੇ ਹਨ, 
ਕਿਉਕਿ ਜਿਥੇ ਭੁੱਖ ਹੋਵੇ, ਜਿਥੇ ਸਫਾਈ ਦੀ _ਅਣਰੋ'ਦ ਹੋਵੇ, ਉਥੇ ਹੀ 
ਮਰੀ ਨੂੰ ਪਲ੍ਹਰਨ ਲਈ ਫਬਵਾਂ ਥਾਂ ਮਿਲਦਾ ਹੈ । 

ਗੁਰੂ ਹਰਿ ਕ੍ਰਿਸ਼ਨ ਸਾਹਿਬ' ਨੇ ਦਿੱਲੀ ਪਹੈਚਦਿਆਂ ਹੀ ਦੁਖੀ 

ਗਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ । ਪਾਠਕ ਇਹ ਗੱਲ 
ਚੇਤੇ ਰਖਣ ਕਿ ਦਸਵੈਧ ਦੀ ਮਰਯਾਦਾ ਦੇ ਕਾਰਨ ਗੁਰੂ“ਘਰ` ਦਾਂ 
ਖ਼ਜ਼ਾਨਾ ਸਦਾ ਭਰਪੂਰ ਰਹਿੰਦਾ ਸੀ,` ਅਤੇ ਉਹ ਖ਼ਜ਼ਾਨਾ ਸਿੱਖ ਕੌਮ ਦੀ 
ਉੱਨਤੀ ਅਤੇਂ ਗਰੀਬਾਂ ਦੁਖੀਆਂ ਲੋੜਵੇਦਿਆਂ ਦੀ ਸਹਾਇਤ' ਵਾਸਤੇ 
ਵਰਤਿਆ ਜਾਂਦਾ ਸੀ । ਅਕਬਰ, ਜਹਾਂਗੀਰ ਤੋਂ ਸ਼ਾਹ ਜਹਾਨ ਦੋ .ਵੇਲੇ 
ਜਦੋ ਜਦੋ” ਕਾਲ ਪੈਦਾ ਰਿਹਾ, ਜਾਂ ਕੋਈ ਮਰੀ ਫੁੱਟਦੀ ਰਹੀ, ਤਦ” ਤਦੋ" 
ਹੀ ਸਤਿਗੁਰੂ ਜੀ ਦਸਵੈਧ ਦੀ ਮਾਇਆ ਵਰਤ ਕੇ ਲੌੜਵੈਦਿਆਂ ਦੀ 
ਮਦਦ ਕਰਦੇ ਰਹੇ । 

`___ ਘਬਰਾਏ ਲੋਕਾਂ ਨੂੰ ਢਾਰਜ ਤੇ ਮਾਇਕ ਸਹਾਇਤਾ ਦੇਣ ਲਈ 
ਸਤਿਗੁਰੂ ਜੀ ਨੂੰ ਉਹਨਾਂ ਇਲਾਕਿਆਂ ਵਿਚ ਭੀ ਜਾਣਾ ਪੈਦਾ ਸੀ 
ਜਿਥੇ ਚੀਚਕ ਦਾ ਜ਼ੌਰ ਸੀ । ਉਹਨਾਂ ਦੀ ਆਪਣੀ ਉਮਰ ਅਜੇ ਪੰਣੇ 


੫੩ ' 


ਅੱਠ ਸਾਲਾਂ ਤੋ“ ਘੱਟ ਹੀ ਸੀ । ਇਸ ਉਮਰੇ ਚੀਚਕ ਉੱਡ ਕੇ ਪੈਦੀ 
ਹੈ । ਪਰ ਗਰੀਬਾਂ ਦੀ ਖ਼ਾਤਰ ਜਿਤਨਾ ਚਿਰ ਸਤਿਗੁਰੂ `ਜੀ _ਆਪ 
ਆਪਣਾ ਸਿਰ ਤਲੀ ਉਤੇ ਨਾ ਰੱਖਣ, ਨਿਰੀ ਪ੍ਰੇਰਨਾ ਨਾਲ ਹੋਰ ਕੌਣ 
ਬਲਦੀ ਦੀ ਬੂੱਥੋ ਜਾਵੇ ? ਇਸ ਦਾ ਨਤੀਜਾ ਇਹ ਨਿਕਲਿਆ ਕਿ ਇਕ 
ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਭੀ ਬੜੇ ਜ਼ੋਰ ਦਾ ਬੁਖ਼ਾਰ ਹੋ 
ਗਿਆ । ਸਤਿਗੁਰੂ ਜੀ ਦੇ ਸਰੀਰ ਉਤੇ ਭੀ ਚੀਚਕ ਦੇ ਲੱਛਣ 
ਦਿੱਸਣ ਲੱਗ ਪਏ । ਉਹਨਾਂ ਆਪਣਾ ਸਰੀਰਕ ਅੰਤ _ਨੌੜੇ ਆਇਆ 
ਪੱਕ ਨਿਸ਼ਚੇ ਕਰ ਲਿਆ । ਰਾਜਾ ਜੈ ਸਿੰਘ ਦੇ ਮਹੱਲ ਵਿਚੋ" ਬਾਹਰ 
ਜਮਨਾ ਦੇ ਕੌਢੇ ਇਕ ਖੁਲ੍ਹੇ ਥਾਂ ਡੇਰੇ ਦਾ ਪਰਬੈਧ ਕਰਾਇਓ ਨੇ, ਕੀਰਤਪੁਰੋ" 
ਆਈ ਸੈਗਤ ਸਮੇਤ ਜਮਨਾ ਦੇ ਕੰਢੇ ਪਾਲਕੀ ਵਿਚ ਚਲੋਂ ਗਏ । 
ਗੁਰੂ ਨਾਨਕ ਦੇਵ ਜੀ ਦੇ ਸਮੇ ਤੋ“ ਚਲੀ ਆ ਰਹੀ ਮਰਯਾਦਾ ਅਨੁਸਾਰ 
ਸਤਿਗੁਰੂ ਜੀ ਨੇ ਪੰਜ ਪੈਸੇ ਮੰਗਾਏ, ਹੱਥਾਂ ਨਾਲ ਹੀ ਤਿੰਨ ਪਰਕਰਮਾਂ 
ਕੀਤੀਆਂ, ਤੋਂ ਕੌਲ ਬੈਠੀ ਸਾਰੀ ਸੈਗਤ ਨੂੰ ਹੁਕਮ ਦਿੱਤਾ ਕਿ 'ਬਾਬਾ ਬਕਾਲੇ' 
ਹੈ; ਜਿਸ ਦਾ ਭਾਵ ਇਹ ਸੀ ਕਿ ਸਾਥੋ ਪਿੱਛੋ ਗੁਰਿਆਈ ਦੀ 
ਜ਼ਿਮੇਵਾਰੀ ਸੈਭਾਲਣ ਵਾਲਾ ਮਹਾਂਪੁਰਖ ਪਿੰਡ ਬਕਾਲੇ ਵਿਚ ਹੈ ਤੇ ਸਾਡਾ 
ਬਾਬਾ ਭੀ ਹੈ । 

ਇਸ ਤੋ” ਪਿਛੋ” ਆਪ ਜੋਤੀ ਤੋ ਸਮਾਂ ਗਏ । ਉਸ ਦਿਨ 
ਬੁਧਵਾਰ ਸੀ । ਵੈਸਾਖ ਦੀ ੩ ਤਰੀਕ ਸੈਮਤ ੧੭੨੧ । ਚੰਦ੍ਰਮਾ ਦੇ 
ਮਹੀਨਿਆਂ ਦੇ ਹਿਸਾਬ ਉਸ ਦਿਨ ਚੇਤਰ ਸੁਦੀ ੧੪ ਸੀ । ਈਸਵੀ 
ਸੈਨ ੧੬੬੪ ਅਤੇ ਮਾਰਚ ਦੀ ੩੦ ਤਰੀਕ ਸੀ । ਜਿਥੇ ਜਮਨਾ ਦੇ ਕੰਢੇ 
ਆਪ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ, ਉਥੇ ਹੁਣ ਗੁਰਦੁਆਰਾ 
ਹੈ, ਦੇਹੁਰਾ ਬਾਲਾ ਜੀ । 

ਜਨਮ-ਕੀਰਤਪੁਰ, ੮ ਸਾਵਣ ਸੈਮਤ ੧੭੧੩ (ਖੁਤਾਬਿਕ 

੭ ਜੁਲਾਈ ਸੈਨ ੧੬੫੬) 


ਜੌਤੀ ਜੋਤਿ-ਦਿੱਲੀ, ` ਜਮਨਾ ਦੇ ਕੰਢੇ ੩ ਵੈਸਾਖ ਸੰਮਤ 


ਪਤ 


ਵੱ 


ਪੱ 
$ 


, 


੧੭੨੧ (ਮੁਤਾਬਿਕ ੩੦ ਮਾਰਚ ਸੌਨ ੧੬੬੪)। 
ਕੁੱਲ ਉਮਰ ੭ ਸਾਲ ਤੇ ਤਕਰੀਬਨ ਸਾਢੇ ਅੱਠ ਮਹੀਨੇ | 


ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਤਾਲੀਮ- 


ਸ਼ਰਧਾ ਤੇ ਸਤਿਕਾਰ : 
ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕੋਈ ਬਾਣੀ ਨਹੀਂ“ ਉਚਾਰੀ ਲਿਖੀ, 
ਪਰ ਉਹਨਾਂ ਦੇ ਜੀਵਨ ਨਾਲ ਸੋਬੋਧ ਰੱਖਣ ਵਾਲੀਆਂ ਜੋ ਸਾਖੀਆਂ ਉੱਪਰ 
ਲਿਖੀਆਂ ਗਈਆਂ ਹਨ, ਉਹਨਾਂ ਦੇ ਚਾਨਣ ਵਿਚ ਨਿਸ਼ੈਗ ਕਿਹਾ 
ਜਾਂ ਸਕਦਾ ਹੈ ਕਿ ਉਹਨਾਂ ਨੇ ਗੁਰੂ ਉਤੋਂ ਪੂਰੀ ਸ਼ਰਧਾ ਰੱਖਣ ਅਤੇ 
ਗੁਰੂ ਦਾ ਪੂਰਾ ਆਦਰ-ਸਤਿਕਾਰ ਕਾਇਮ ਰੱਖਣ ਦੇ ਖ਼ਾਸ ਪੂਰਨੇ ਪਾਏ 


ਸਨ । ਰੀ 


ਦਿੱਲੀ ਵਿਚ ਗ਼ੁਰ-ਅਸਥਾਨ 


ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਦਿੱਲੀ ਵਿਖੇ 
ਹੇਠ ਲਿਖੋ ਗੁਰ-ਅਸਥਾਨਾਂ ਦਾ ਜ਼ਿਕਰ ਕੀਤਾ ਹੈ : 

(੧) ਸੀਸਗੈਜ-ਇਹ ਚਾਂਦਨੀ ਚੌਕ ਵਿਚ ਹੈ । ਇੱਥੇ ੧੨ਮੱਘਰ 
ਸੋਮਤ ੧੭੩੨ ਨੰ ਨੂੰ ਗੁਰੂ ਭੇਗ ਬਹਾਦਰ ਸਾਹਿਬ ਨੇ ਦੇਸ ਅਤੇ ਧਰਮ 
ਦੀ ਖ਼ਾਤਿਰ ਸੀਸ ; ਕੁਰਬਾਨ ਕੀਤਾ । 

(੨) ਰਕਾਬ ਗੈਜ-ਇਥੇ ਗੁਰੂ (ਤੇਗ ਬਹਾਦਰ) ਸਾਹਿਬ ਦੇ 
ਧੜ ਦਾ ਸਸਕਾਰ ਹੋਇਆ ਹੈ । ਇਹ ਅਸਥਾਨ ਗੁਰਦੁਆਰਾ ਰੋਡ ਤੇ ਹੈ, 
ਜੋ ਚਾਂਦਨੀ ਚੌਕ ਤੋ ਤਿੰਨ ਮੀਲ ਹੈ । 

(੩) ਬੋਗਲਾ ਸਾਹਿਬ-ਜਯਸਿੰਘ ਪੁਰੇ ਵਿਚ ਗੁਰੂ ਹਰਿਕ੍ਰਿਸ਼ਨ 
ਸਾਹਿਬ ਸੰਮਤ ੧੭੨੦ ਵਿਚ ਵਿਰਾਜੇ ਸਨ । ਉਸ ਸਮੋ ਗੁਰੂ ਸਾਹਿਬ ਦੇ 
ਨਿਵਾਸ ਲਈ ਅੰਥਰਪਤਿ` ਮਿਰਜ਼ਾ ਜਯਸਿੰਘ ਨੇ _ਬੈਗਲਾ ਬਣਵਾਇਆ 
ਸੀ । ਇਹ ਗੁਰਦੁਆਰਾ ਜਯਸਿੰਘ ਰੋਡੇ ਅਤੇ ਕੈੱਟੋਨਮੈੱਟ ਰੋਡ 

੫੫ 


(6461610011 ੧੦86) ਦੇ.ਮਧ ਵਿਚ ਹੈ । 

(੪) ਬਾਲਾ ਸਾਹਿਬ-ਬਾਲਾ ਗੁਰੂ ਹਰਿ ਕ੍ਰਿਸ਼ਨ ਜੀ ਦੇ ਸਰੀਰ 
ਦਾ ਸਸਕਾਰ ਇਸ ਥਾਂ ਸੈਮਤ _੧੭੨੧ ਵਿਚ ਹੋਇਆਂ । ਮਾਤਾ ਸਾਹਿਬ 
ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਸੇ ਥਾਂ ਹੋਇਆ ਹੈ । 
ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘ ਕੇ ਨਾਲੇ ਤ” ਪਾਰ ਇਹ 
ਅਸਥਾਨ ਹੈ, ਜੋ ਚਾਂਦਨੀ ਚੌਕ ਤੋ" ਚਾਰ ਮੀਲ ਹੈ । 

(੫) ਮੋਤੀ ਬਾਗ਼-ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 
ਸੰਮਤ ੧੭੬੪ ਵਿਚ ਚਰਣ ਪਾਏ ਸਨ 1 ਇਹ ਗੁਰਦੁਆਰਾ ਔਜਮੇਰੀ 
ਦਰਵਾਜ਼ੇ ਤੋ“ ਬਾਹਰ ਚਾਂਦਨੀ ਚੌਕ ਤੋ" ਪੰਜ ਮੀਲ ਹੈ । 

_(੬) ਦਮਦਮਾ ਸਾਹਿਬ-ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ 
ਸਾਹਿਬ ਨੇ ਹਾਬੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ । ਗੁਰਦੁਆਰਾ 
ਹਮਾਯੂੰ ਦੇ ਮਕਬਰੇ ਪਾਸ ਹੈ । ਚਾਂਦਨੀ ਚੌਕ ਤੋ" ਤਿੰਨ ਮੀਲ ਹੈ। 

(੭) ਮਾਤਾ ਸੈਂਦਰੀ ਜੀ ਦੀ ਹਵੇਲੀ-ਜੋ ਤੁਰਕਮਾਨ ਦਰਵਾਜ਼ੇ 
ਤੋ“ ਬਾਹਰ ਚਾਂਦਨੀ ਚੌਕ ਤ" ਡੇਢ ਮੀਲ ਹੈ । ਇਥੇ ਮਾਤਾ ਸ੍ੰਦਰੀ ਜੀ ਅਤੇ 
ਮਾਤਾ ਸਾਹਿਬ ਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ । 

੮) ਮਜਨੂੰ ਦਾ ਟਿੱਲਾ-ਇੱਥੇ ਜਗਤ ਗੁਰੂ ਨਾਨਕ ਦੇਵ ਜੀ 
ਅਤੇ ਸੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵਿਰਾਜੇਂ ਹਨ, ਅਰ ਬਾਦਸ਼ਾਹ 
ਔਰੰਗਜ਼ੇਬ ਦੇ ਦਰਬਾਰ ਵਿਚ “ਰਹਿਣ ਸਮੇ' ਬਾਬਾ ਰਾਮ ਰਾਇ ਜੀਦਾ 
ਨਿਵਾਸ ਭੀ ਇਥੇ ਹੀ ਰਿਹਾ ਹੈ । ਇਹ ਗੁਰਦੁਆਰਾ ਜਮਨਾ ਕਿਨਾਰੇ 
ਚੰਦਾਵਲ ਪਿੰਡ ਪਾਸ ਹੈ । ਕਸ਼ਮੀਰੀ ਦਰਵਾਜ਼ੇ ਤੋ" ਬਾਹਰ, ਚਾਂਦਨੀ ਚੰਕ 
ਤੋ ਤਿੰਨ ਮੀਲ ਹੈ। 

(੯) ਨਾਨਕ ਪਿਆਉ- ਸਤਿਗੁਰੂ ਨਾਨਕ ' ਦੇਵ ਜੀ ਨੇ ਇਸੇ 
ਖੂਹ ਤੋ" ਜਲ ਕੱਢ ਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ । ਇਹ 


ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸਸੀਸਗੈਜ ਤੇ“ ਉੱਤਰ-ਪੱਛਮ`ਚਾਰ, 


ਮੀਲ ਹੈ । ਇਸ ਨੂੰ 'ਪਉ ਸਹਿਬ ਭੀ ਆਖਦੇ ਹਨ 1 


ਨ 
ਸਗ ਮਾ ਰਾ ੯ 


੫੬ ਰ ] 


੧4੪ 


ਨੀ 


੬੯ 


ਗਣ 


ਪ੍ਰੋ ਸਾਹਿਬ ਸਿੰਘ ਲਿਖਤ ਪੁਸਤਕਾਂ 


੧. _ਬਾਬਾਣੀਆਂ ਕਹਾਣੀਆਂ ੨, ਮੌਰੀ _ ਜੀਵਨ _ ਕਹਾਣੀ “ 
੩. ਗੁਰਬਾਣੀ ਵਿਆਕਰਣ ੪. ਸਿਮਰਨ ਦੀਆਂ ਬਰਕਤ 
੫. ਆਦਿ ਬੀੜ _ਬਾਰੋ ੬. ਸਦਾਚਾਰਕ ਲੇਖ 
੭. ਬੋਰਬੱਤ ਦਾ ਭਲਾਂ ੮.ਧਰਮ ਤੇ ਸਦਾਚਾਕ 
੬, ਬੁਰਾਈ ਦਾ ਟਾਕਰਾ ੧੦। ਸਿਖੁ ਸਿਦਕ ਨਾ ਹਾਰੇ 


੧੧. ਗੁਰਬਾਣੀ ਤੋਂ ਇਤਿਹਾਸ ਬਾਰੇ 
੧੨, ਜੀ: ਬ੍ਰਿ: ਗੁਰੂ ਨਾਨਕ ਦੋਵ ਜੀ ੧੩,,ਜੀ: ਬਿ: ਗੁਰੂ ਗੋਬਿੰਦ ਸਿੰਘ ਜੀ 


੧੪, _ਅ ਗੁਰੂ ਅੰਗਦ ਦੇਵ ਜੀ ੧੫.. # ਗੁਰੂ ਅਮਰਦਾਸ ਜ਼ੀ 
੧੬. ੪ ਗੁਰੂ ਰਾਮਦਾਸ ਜੀ ੧੭੪ % ਗੁਰੂ ਅਰਜਨ ਦੋਵ ਜੀ 
੧੮, _ਅ ਗੁਰੁ ਹਰਿ ਗੌਬਿੰਦ ਜੀ ੧੯. _. ਗੁਰੂ ਤੋਗ ਬਹਾਦਰ ਜੀ 
੨੦, _ਅ ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ੭ 


੨੧. ਗੁਰ ਟਿਤਿਹਸ ਪਾ: ੨ ਤੋਂ` ੯ ਟਿਕੇ ਜਿਲਦ ਵਿਚ 


੨੨, ਜਪੁਜੀ _ਸਾਹਿਬੁ ਸਟੀਕ ੨੩. _ ਆਸਾਂ ਦੀ _ਵਾਰ ਸਟੀਕ 
੨੪, ਸੁਖਮਨੀ ਸਾਹਿਬ ਸਟੀਕ ੨੫. ਨਿਤਨੰਮ ਸਟੀਕ 
੨੬, _ਭੱਟਾਂ ਦੋ ਸਵਈਏ ਸਟੀਕ __ ੨੭. ਸੱਤੇ ਬਲਵੰਡ ਦੀ ਵਾਰ ਸਟੀਕ 
੨੫ ਸਿੱਧ _ਗੌਸਟਿ ਸਟੀਕ ੨੯, _ਰਾਮਕਲੀ ਸਦ _ ਸਟੀਕ 
੩੦, ਸਲੌਕ ਫਰੀਦ ਜੀ ਸਟੀਕ ੩੧, _ਸਲੌਕ _ਕਬੀਰ _ਜੀ ਸਟੀਕ 

੩੨. ਭਗਤ ਬਾਣੀ ਸਟੀਕ _ (ਪੰਜ ਜਿਲਦਾਂ) 

੩੩. ਸਲੌਕ _ਗੁਰੂ ਅੰਗਦ ਸਾਹਿਬ _ਸਟੀਕ 

੩੪. ਬਾਰਹਮਾਹ ਤੁਖਾਰੀ _ਤੇ _ਮਾਂਝ ਸਟੀਕ 

੩੫. ਜਾਪੁ ਸਾਹਿਬ, ਸਵੱਟੀਏ, ਚੌਪਈ ਸਟੀਕ 
੩੬ ਸੀ ਗੁਰੂ ਗੰਥ ਸਾਹਿਬ ਦਰਪਣ (ਸੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾ! ? 

੩੭, ਜਪੁਜੀ ਸਟੀਕ (ਹਿੰਦੀ ਵਿਚ) 

15814 81-7205-048-8 ੍ 


ਇ ` 4 (1 
_ਜੀਵਨ-ਬਿ੍‌ਤਾਂਤ 
ਸਰੀ ਗੁਰੂ ਤੇਗ ਬਹਾਦਰ ਜੀ 


ਲਖਕ 
ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ, 


#੧। 
੍ ੧ਓ ਸਤਿਗੁਰਪ੍ਰਸਾਦਿ ੧ 
ਗੋਰ-ਇਤਿਹਾਸ ਨੰਬਰ ੯ 


ਰ੍ ਜੀਵਨ-ਬ੍ਰਿਤਾਂਤ 
ਸ੍ਰੀ ਗੁਰੂ ਤੇਗ ਬਹਾਦਰ ਜੀ 


ਲੇਖਕ 
ਪੌਫ਼ੈਸਰ ਸਾਹਿਬ ਸਿੰਘ, ਡੀ. ਲਿਟ, 





ਸਿੰਘ ਬ੍ਰਦਰਜ਼, ਮਾਈ ਸੋਵਾਂ, ਅੰਮ੍ਰਿਤਸਰ 


40[496੪€0 0੧ 11੬ 2. ਨ. 1. 70੧੨੨ 
%ਹ6 11੪੪੦ ੧੦. 3/15-70- (ਐ ਮੰ.) 9੨੧੬੦ 14 5 36 


੧੯੬੯, ੧੯੭੨, ੧੯੭੫, ੧੯੭੮, ੧੯੮੦, ੧੯੮੪, ੧੯੮੮, ੧੬੯੦ 
ਨੌਵੀਂ ਵਾਰ ___ਸਤੋਬਰ ੧੯੯੨ 


ਮੁੱਲ ੫-੦੭ 


15804 81-7205-008-9 


ਪ੍ਰਕਾਸ਼ਕ 
ਜਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ 
ਪ੍ਰੰਟਰ 
ਲਾਕਟ ਪ੍ਰਿੰਟਰਜ਼, ਬਜ਼ਾਰ ਬਾਬਾ ਭੌੜੀ ਵਾਲਾ, ਆੰਮ੍ਰਿਤਸਰ 


ਦ# 


£ ਤਤਕਰਾ 


ਕਾਂਡੋ-- ਅਹੌਮਾ ਕਬੀਲਾ ੩੦ 





ਜਨਮ ਅਸਥਾਨ ਤੇ ਤਰੀਕ ੫| _ “ਗਲਾਂ ਨਾਲ ਟਕਰ ਰਾ 
ਬਾਲ-ਉਮਰ ੫।ਛਵਾ ਕਾਂਡੋ- 
ਗੁਰਿਆਈ, ਬਾਈ ਦਾਅਵੇਦਾਰ __੬| ਰਾਜਾ ਰਾਮ ਸਿੰਘ ਆਸਾਮ ਨੂੰ ੩੪ 
ਗੁਜੂ ਲਾਧੌ ___ ੮1 ਗੁਰੂ ਸਾਹਿਬ ਆਸਾਮ ਵਿੱਚ __ ੩੬ 
ਵਿਰੋਧੀਆਂ ਦੀ ਚੌਟ ੯ ਸਤਵਾਂ ਕਾਂਡ-- 
ਸਤਗੁਰੂ ਜੀ ਦੀ ਉਵਾਰਤਾ ੯| ਪੰਜਾਬ ਵਲ ਵਾਪਸੀ ੩੯ 
ਸੀ ਅੰਮ੍ਰਿਤਸਰ ਦਾ ਦਰਸ਼ਨ ___੧੦| ` ਸਖ਼ਤੀ ਦਾ ਉਲਟਾ ਫਲ ੪੦ 
ਪਿੰਡ ਵੱਲ ਦੀ ਸੰਗਤ ੧ ਕਸ਼ਮੀਰੀ ਪੰ ਡਿਤ ੯੧੧ 
ਅੰਤਰ ਸੜੀਏ ੧੨] ਕੁਰਬਾਨੀ ਦੇ ਪੁਰਨੇ ੪੨ 
ਅਨੰਦਪੁਰ ੧੩ _ ਔਰੰਗਜ਼ੇਬ, ਹਸਨ ਅਬਦਾਲ ___ ੪੩ 
-ਦੂਜਾ ਕਾਂਡ- ਅਨਵਾਂ ਕਾਂਡ- 
ਔਰਗਜ਼ੇਬ ਦੀ ਮਜ਼ਹਬੀ ਨੀਤੀ _੧੪। ਸਤਿਗੁਰ ਜੀ ਦਾ ਦੇਸ-ਰਟਨ __ ੪੫ 
ਪਾੜੋ ਤੇ ਰਾਜ ਕਰੋਂ ੧੬ ਸੈਫਾਬਾਦ, ਸਮਾਣਾ ੪੫ 
ਤੀਜਾ ਕਾਂਡ- ਕੰਥਲ, ਲਖਣ ਮਾਜਰਾ, ਰੋਹਤਕ ੪੬ 
ਪਰਬ ਦੇਸ ਵਲ ਜਾਣਾ ੧੭ ਤੁਰਕ ਹਾਕਮਾਂ ਵਲੋ” ਰਪੌਟਾਂ 8੭ 
ਮਾਲਵੇ ਵਿਚੋ ਦੀ ੧੯ | _ ਗ੍ਰਿਫਤਾਰੀ ਦਾ ਹੁਕਮ 8੭ 
ਮੂਲੌਵਾਲ ੨੦ ।ਨਵਾਂ ਕਾਂਡੇ- 
ਸਰਵਰੀਏ ੨੧] ਕੈਦ ਤੇ ਸ਼ਹੀਦੀ ੪੯ 
ਬਾਂਗਰ ਢੇਸ, ਭਾਈ ਮੀਹਾਂ ੨੨॥ _ ਭਾਈ ਜੈਤੋ ਦੀ ਹਿੰਮਤ ੫੦ 
ਕੁਰਖੇਤ੍‌ ੨੩॥ ਰਕਾਬ ਗੈਜ, ਲੱਖੀ ਵਣਜਾਰਾ _ ੫੧ 
ਚੌਥਾ ਕਾਂਡ- ਗੁਰੂ ਕੇ ਬੇਟੇ ਪ੩ 
ਉੱਤਰ ਪ੍ਰਦੇਸ਼ ੨੪] _ਸੀਵਨ ਸੰਖੇਪ ੫੪. 
ਬਿਹਾਰ ਪ੍ਰਾਂਤ, ਗਯਾ ੨੫ |ਦਸਵਾਂ ਕਾਂਡ- 
ਪਟਨਾ, ਮੁੰਗੇਰ ੨੬] ਗੁਰੂ ਸਾਹਿਬ ਦੀ ਬਾਣੀ ੫੫ 
__ਬੈਗਾਲ ਪ੍ਰਾਂਤ ਢਾਕਾ ੨੭|  ਪਰਸਿੱਧ ਗੁਰਦੁਆਰੇ ੫੬ 
ਰੀ ੧੧ਵਾਂ ਕਾਂਡ- 
ਪੰਜਵਾਂ ਕਾਂਡ- ਗੁਰੂ ਸਾਹਿਬ ਦੀ ਸ਼ਖ਼ਸੀਅਤ __ ੫੮ 


ਆਸਾਮ ਪ੍ਰਾਂਤ ਦਾਂ ਭੂਗੋਲ ੨੮1 ਤਾਲੀਮ ਬਾਂਣੀ ਵਿਚੋ” ੬੦ 


ਮੁਢਲੰ ਸ਼ਬਦ _`. 





ਮਾਰਚ ਵਿਚ ਲਿਖਿਆ ਗਿਆ ਸੀ, ਜੋ ਪਹਿਲਾਂ ੧੯੬੧ ਵਿਚ 'ਗੁਰਮਤਿ 
ਪ੍ਰਕਾਸ਼ ਦੇ ਪਾਠਕਾਂ ਤਕ ਚਾਂਰ ਕਿਸ਼ਤਾਂ ਵਿਚ ਛਪ ਕੇ ਪੁਜ ਚੁਕਾ ਹੈ । 
ਹੁਣ ਇਹ ਜੀਵਨ-ਬ੍ਰਿਤਾਂਤ ਸਤਿਗੁਰੂ ਦੀ ਕਿਰਪਾ ਦੁਆਰਾ ਕਿਤਾਬੀ ਰੂਪ 
ਵਿਚ ਪੇਸ਼ ਕੀਤਾ ਜਾ ਰਿਹਾ ਹੈ, ਤਾਂਕਿ ਹਰੇਕ ਸੱਜਣ ਇਸ ਤੋ ਲਾਭ 
ਉਠਾ ਸਕੇ । 


ਆਸ ਕਰਦਾ ਹਾਂ ਕਿ ਸਦਾ ਵਾਂਗ ਇਸ. ਪੁਸਤਕ ਨੂੰ ਤੁਸ 
ਅਪਣਾਓਗੇ ਅਤੇ ਮੇਰਾ ਤੇ ਪ੍ਰਕਾਸ਼ਕਾਂ ਦਾ ਹੌਸਲਾ ਵਧਾਂਦੇ ਰਹੋਗੇ । 


੯, ਹੁਕਮ ਸਿੰਘ ਰੋਡ, ਦੀ ਵੱ 
ਅੰਮ੍ਰਿਤਸਰ ਸਾਹਿਬ ਸਿੰਘ 
੩ ਜੂਨ, ੧6੬੮ 

ਦੂਜੀ ਛਾਂਪ 


ਹੁਣ ਇਸ ਪੁਸਤਕ ਦੀ ਦੂਜੀ ਐਡੀਸ਼ਨ ਪੰਜ ਸਾਲਾਂ ਪਿਛੋਂ ਛਾਪੀ - 
ਜਾਂ ਰਹੀ ਹੈ । ਆਸ ਹੈ ਕਿ ਸੁਹਿਰਦ ਪਾਠਕ ਸਦਾਂ ਵਾਂਗ! ਇਨ੍ਹਾਂ ਪੁਸਤਕਾੰ 
ਨੂੰ ਪਿਆਰਦੇ ਰਹਿਣਗੇ । 


੪ 
ਗੇ 


ਰੰ ਜੀਵਨ-ਬਿਰਿਤਾਂਤ 
.” ਸ੍ਰੀ ਗੁਰੂ ਤੇਗ ਬਹਾਦਰ 
ਸਿ [੧੬੨੧-੧੬੭੫] 
ਪਹਿਲਾ ਕਾਂਡ 


ਜਨਮੰ-ਅਸਥਾਨ 

ਗੁਰੂ ਤੇਗ ਬਹਾਦਰ ਜੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇ” ਤੇ 
ਸਭਨਾਂ ਤੋ ਛੋਟੇ ਸਾਹਿਬਜ਼ਾਦੇ ਸਨ । ਇਹਨਾਂ ਦਾ ਜਨਮ ਅੰਮ੍ਰਿਤਸਰ ਵਿਚ 
ਹੋਇਆ ਸੀ । 'ਗੁਰੂ ਬਜ਼ਾਰ ਵਿਚੋ ਇਕ ਗਲੀ ਵਿਚ ਉਹ ਅਸਥਾਨ ਅਜੇ 
ਤਕ ਕਾਇਮ ਹੈ, ਉਸ ਦਾ ਨਾਮ 'ਗੁਰੂ ਕੇ ਮਹਿਲ' ਹੈ । 


ਜਨਮ ਤਰੀਕ- 

ਗੁਰੂ ਤੇਗ ਬਹਾਦਰ ਜੀ ਦਾ ਜਨਮ ੫ ਵੈਸਾਖ ਸੈਮਤ ੧੬੭੮ ਨੂੰ 
ਹੋਇਆ ਸੀ । ਚੰਦ ਦੇ ਹਿਸਾਬ ਤਦੋ` ਵੈਸਾਖ ਵਦੀ ੫ ਸੀ । ਐਤਵਾਰ ਦਾ 
ਦਿਨ । ਈਸਵੀ ਸੋਨ ਦੇ ਹਿਸਾਬ ੧ ਅਪ੍ਰੰਲ ੧੬੨੧ ਸੀ । 
ਬਾਲ-ਤੈਮਰ 

ਗੁਰੂ ਹਰਿਗੋਬਿੰਦ ਸਾਹਿਬ ਸੈਨ ੧੬੩੦ ਤਕ ਅੰਮ੍ਰਿਤਸਰ ਵਿਚ 
ਰਹੇ, ਤੇ ਫਿਰ ਇਥੋਂ ਪਰਵਾਰ ਸਮੋਤ ਕਰਤਾਰਪੁਰ (ਜ਼ਿਲਾ ਜਲੰਧਰ) 
ਚਲੋ ਗਏ ਸਨ । ਸੋ, ਗੁਰੂ ਤੇਗ ਬਹਾਦਰ ਜੀ ਨੇ ਆਪਣੀ ਉਮਰ ਦੇ 
ਪਹਿਲੇ ੯ ਸਾਲ ਅੰਮ੍ਰਿਤਸਰ ਵਿਚ ਗੁਜ਼ਾਰੇ । 

ਜਦੋ' ਸੈਨ ੧੬੩੪ ਵਿਚ ਪੈਦੇ ਖ਼ਾਂ ਗੁਰੂ ਵਲੋ ਬੱ-ਮੁਖ ਹੋ ਕੇ, 
ਲਾਹੌਰ ਦੇ ਸੂਬੇਦਾਰ ਨੂੰ ਪ੍ਰੰਰ ਕੇ ਉਸ ਪਾਸੋ'`_ਕਾਲੋਂ ਖ਼ਾਂ ਦੀ ਕਮਾਨ 


ਫਟਣ 


੫ 


ਹੇਠ ਕੁਝ ਸ਼ਾਹੀ ਫ਼ੌਜ ਲੈ ਕੇ, ਗੁਰੂ ਹਰਿਗੋਬਿੰਦ ਜਹਿਯ ਦੋ ਵਿਰੁੱਧ 
ਕਰਤਾਰਪੁਰ ਚੜ੍ਹ ਆਇਆਂ ਸੀ, ਤਦੋਂ (ਗੁਰੂ) ਤੇਗ ਬਹਾਦਰ ਜੀ ਭੀ 
ਉਥੇ ਹੀ ਸਨ । ਕਰਤਾਰਪੁਰ ਦੇ ਜੈਗ ਪਿਛੋ" ਗੁਰੂ ਹਰਿਗੋਬਿੰਦ ਸਾਹਿਬ 
ਕੀਰਤਪੁਰ ਚਲੋਂ ਗਏ ਸਨ ਅਤੇ (ਗੁਰੂ) ਤੇਗ ਬਹਾਦਰ ਜੀ ਨੂੰ ਉਹੇਲ੍ਹਾਂ ਦੀ 
ਮਾਤਾ ਸਮੇਤ ਉਹਨਾਂ ਦੇ ਪਿੰਡ ਬਕਾਂਲੇਂ ਭੇਜ ਦਿੱਤਾ ਸੀ । ਬਕਾਲਾ 
ਦਾ ਨਾਨਕਾ ਪਿੰਡ ਸੀ 


ਗੁਰਿਆਈਂ- 


ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਚ ੩ ਵੈਸਾਖ (ਚੇਤਰ ਸੁਦੀ 
੧੪) ਸਮਤ ੧੭੨੧ (ਮੁਤਾਬਕ ੩੦ ਮਾਰਚ ਸੈਨ ੧੬੬੪) ਨੂੰ ਜੋਤੀ [ 
ਜੋਤਿ ਸਮਾਏ ਅਤੇ ਸੌਗਤ ਨੂੰ ਹਿਦਾਇਤ ਕਰ ਗਏ ਕਿ 'ਬਾਬਾ ਬਕਾਲੇ' ਹੈ । 
ਲਫ਼ਜ਼ 'ਬਾਬਾ ਸਿੱਖ-ਬੋਲੀ ਵਿਚ 'ਗੁਰੂ ਵਾਸਤੇ ਆਮ ਵਰਤਿਆ ਜਾਣ 
ਲੱਗ ਪਿਆ ਸੀ । ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਵਾਰਾਂ ਵਿਚ ਸਿ 
ਗੁਰੂ ਨਾਨਕ ਦੇਵ ਜੀ ਵਾਸਤੇ ਲਫ਼ਜ਼ 'ਬਾਬਾ' ਕਈ ਵਾਰੀ ਵਰਤਿਆ ਹੈ । 
ਪਰ ਅਸੀ ਪੰਜਾਬੀ ਲੋਕ ਇਹ ਲਫ਼ਜ਼ 'ਦਾਦੇ' ਵਾਸਤੇ ਭੀ ਵਰਤਦੇ ਹਾਂ, 
ਅਤੇ ਗੁਰੂ ਤੇਗ ਬਹਾਦਰ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ 'ਦਾਦੇ ਹੀ [ 
ਲੱਗਦੇ ਸਨ । ਉਹਨਾਂ ਜੋਤੀ ਜੋਤਿ ਸਮਾਣ ਤੋ ਪਹਿਲਾਂ ਗ੍ਰਰਿਆਈ ਦੀ 
ਜ਼ਿਮੇਵਾਰੀ ਆਪਣੇ ਦਾਦੇ ਗੁਰੂ ਤੇਗ ਬਹਾਦਰ ਜੀ ਨੂੰ ਸੈਂਪੀ। [ 


ਬਾਈ ਦਾਅਵੇਦਾਰ- 


ਸਿੱਖ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਲਈ ਅੰਦਰਖ਼ਾਨੇ ਦੇ 
ਰਾਜਨੀਤਕ ਚਾਲੇ ਵਰਤ ਕੇ ਪਹਿਲਾਂ ਬਾਬਾ ਰਾਮ ਰਾਇ ਜੀ ਨੂੰ ਗੁਰੂ ਹਰਿ 
ਰਾਇ ਸਾਹਿਬ ਨਾਲੋ“ ਤੋੜਿਆ ਗਿਆ, ਪਰ ਇਸ ਵਿਚ ਸਿੱਖਾਂ ਨੂੰ ਕਮਜੋਰ 
ਕਰਨੇ ਵਾਲੀ ਚਾਲ ਕਾਮਯਾਬ ਨਾ ਹੋਈ । ਸਿੱਖ ਬਾਬਾ ਰਮ ਰਾਇ ਜੀ 
ਵਲ ਨਾ ਝੂਰਕ ਸਕੇ । ਗੁਰੂ ਰਾ ਸਾਹਿਬ ਜੀ ਸਵਾ ਪੰਜ ਸਾਲਾਂ ਦੀ , 
ਉਮਰ ਵਿਚ ਗੁਰੂ ਬਣੇ । ਉਹਨਾਂ ਦੇ ਟਾਕਰੇ ਉਤੇ ਬਾਬਾ ਰਾਮ ਰਾਇ ਜੀ ” 


੬ 










ਨੂੰ ਧੱਲਾ-ਸ਼ੋਰੀ ਦਿੱਤੀ ਗਈ, ਪਰ ਸਿਖ ਕੌਮ ਫਿਰ ਭੀ ਸ਼ਿਦਕ ਵਿਚ 
ਅਡੋਲ ਰਹੀਂ 1 
“ਚਕ ਦੇ ਦੇ ਮਾਰੂ ਤਾਪ ਦੀ ਅੱਤ ਦਰਜੇ ਦੀ ਘੂਕੀ ਅਤੇ ` ਸਰੀਰਕ 
(ਖਰੀ ਦੇ ਕਾਰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਆਪਣੇ ਜਾ-ਨਸ਼ੀਨ 
ਗੁਰੂ ਬਾਰੇ ਦੱਸੇ ਹੋਏ ਪੂਰੇ ਲਫ਼ਜ਼ ਸਿੱਖਾਂ ਤਕ ਨਾ ਪਹੁੰਚ ਸਕੇ । ਸਿਰਫ਼ 
ਲਫ਼ਜ਼ 'ਬਾਬਾ' ਅਤੇ 'ਬਕਾਲਾ' ਹੀ ਸਮਝੇ ਜਾ ਸਕੇ । 
ਜਿਨ੍ਹਾਂ ਵਿਰੋਧੀਆਂ ਨੂੰ ਅਜੇ ਤਕ ਨਿਰਾਸਤਾ ਸੀ, ਉਹਨਾਂ ਨੂੰ ਸਿਖ 
ਕੌਮ ਵਿਚ ਤਕੜੀ ਫੁੱਟ ਪਵਾਣ ਦਾ ਮੌਕਾ ਜਾਪਿਆ । ਗੁਰਿਆਈ ਵਾਸਤੇ 
ਕਈ ਹੱਕਦਾਰ ਖੜੇ ਕਰਨ ਲਈ ਚੁਕ-ਚੁਕਾਵੇ ਸ਼ੁਰੂ ਕੀਤੇ-ਕਰਾਏ ਗਏ । 
ਇਸ ਪ੍ਰੇਰਨਾ ਦੇ ਅਸਰ ਹੇਠ ਆ ਕੋ ਲਫ਼ਜ਼ 'ਬਾਬਾ ਦੀ 
ਦੂ-ਤਰਫ਼ੀ ਵਰਤੋ ਤਾ ਲਾਭ ਉਠਾਣ ਲਈ ਕ੍ਰਝ ਕੂ ਸੋਢੀ ਸਾਹਿਬਜ਼ਾਦਿਆਂ 
ਨੇ ਰੱਥ-ਪੈਰ ਮਾਰੇ । ਸਿੱਖਇਤਿਹਾਸ ਲਿਖਦਾ ਹੈ ਕਿ ਪਿੰਡ ਬਕਾਲੇ ਵਿਚ 
੨੨ ਸੋਢੀ ਸਾਹਿਬਜ਼ਾਦੇ ਗੱਦੀਆਂ ਲਾ ਕੇ ਬਹਿ ਗਏ ਅਤੇ ਹਰੇਕ ਨੇ 
ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਾ-ਨਸ਼ੀਨ ਦੁ /'ਸਿਆ । 
ਬਾਬਾ ਧੀਰਮਲ ਜੀ ਇਹਨਾਂ ਸਭਨਾਂ ਵਿਚੋ ਉੱ“ਘੇ ਸਨ । ਬਾਕੀ ਦਾਅਵੇ- 
ਦਾਰਾਂ ਨਾਲੋਂ ਇਹਨਾਂ ਦਾ ਪਾਸਾ ਇਸ ਗੱਲੋਂ ਭੀ ਵਧੀਕ ਪੱਕਾ ਸੀ ਕਿ 
ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ 'ਆਦਿ ਬੀੜ ਇਹਨਾਂ . 
ਦੇ ਕਬਜ਼ੇ ਵਿਚ ਸੀ । ਬਾਬਾ ਧੀਰਮਲ ਜੀ ਉਹ ਬੀੜ ਭੀ ਕਰਤਾਰਪੁਰ ਤੋ” 
ਆਪਣੇ ਨਾਲ ਬਕਾਲੇ ਲੈ ਆਏ ਹੋਏ ਸਨ । 
ਦਸਵੈਧ ਦੀ ਉਗਰਾਹੀ ਦੇ ਕਾਰਨ ਕਈ ਮਸੈਦਾਂ. ਵਿਚ ਗਿਰਾਵਟ 
ਤਾਂ ਸ਼ੁਰੂ ਹੋ ਗਈ ਸੀ । ਸੋ ਕਈ ਮਸੈਦ ਆਪਣੀ ਵਧੋਰੀ ਤਾਕਤ ਬਣਨ 
ਦੀ ਆਸ ਤੋਂ ਗੁਰਿਆਈ ਦੇ ਇਹਨਾਂ ਨਵੇ' ਦਾਅਵੇਦਾਰ ਸਾਹਿਬਜ਼ਾਦਿਆਂ 
ਦੇ ਨਾਲ ਸ਼ਾਮਲ ਹੋ ਗਏ । ਗ੍ਰੂ ਤੇਗ ਬਹਾਦਰ ਸਾਹਿਬ ਛੌਟੀ ਉਮਰ ਤੋ 
ਹੀ ਵੈਰਾਗ-ਸੁਭਾਵ ਵਾਲੇ ਸਨ । ਇਹਨਾਂ ਲੌਕਾਂ ਦੀ ਦੌੜ-ਭੱਜ ਦਾ ਉਹਨਾਂ 
“ਉਤੇ ਕੋਈ ਅਸਰ ਨਾ ਪਿਆ । ਉਹ ਆਪਣੀ ਸਾਦਗੀ ਵਿਚ ਅਟਕ ਹੀ 
ਟਿਕੇ ਰਹੇ । 






ਟੇ 


ਗੁਰੂ ਲਾਧੋ- 


ਜਦੋਂ ਸਿੱਖਸੈਗਤਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ 

ਤੋ ਪਿੱਛੋਂ ਨਵੇ' ਸਤਿਗੁਰੂ ਜੀਂ ਬਕਾਲੇ ਵਿਚ ਹਨ, ਤਾਂ ਦਰਸ਼ਨ ਕਰਨ 
ਵਾਸਤੇ ਉਂਹਨਾਂ ਦਾ ਹੁੱਮ-ਹੁਮਾ ਕੇ ਬਕਾਲੇ ਆਉਣਾ ਇਕ ਕਰ ਦਤਤੀ ਗੱਲ 
ਸੀ । ਪਰ ਅੱਗੇ ਗੁਰਿਆਈ ਦੇ ੨੨ ਦਾਅਵੇਦਾਰ ਵੇਖ ਕੇ ਸਭ ਨੂੰ ਬੜੀ 
ਨਿਰਾਸਤਾ ਹੁੰਦੀ ਰਹੀ । ਕੁਝ ਦਿਨ ਇਹ ਗੜਬੜ ਟਿਕੀ ਰਹੀ । ਇਤਨੇ 
ਨੂੰ ਇਕ ਸਿੱਖ ਵਣਜਾਰਾ ਭਾਈ ਮੱਖਣ ਸ਼ਾਹ ਲੁਬਾਣਾ ਭੀ ਸਤਿਗੁਰੂ ਦੀ 
ਭਾਲ ਵਿਚ ਇੱਥੇ ਆ ਅੱਪੜਿਆ । ਮੱਖਣ ਸ਼ਾਹ ਜ਼ਿਲਾ ਜਿਹਲਮ ਦੇ ਨਗਰ 
ਟਾਂਡੋ ਦਾ ਰਹਿਣ ਵਾਲਾ ਸੀ, ਅਤੇ ਦੇਸ਼-ਦੇਸ਼ਾਂਤਰਾਂ ਵਿਚ ਵਪਾਰ ਕਰਦਾ 
ਸੀ । ਵਪਾਰ ਦੇ ਨਫ਼ੋ ਵਿਚੋਂ ਪੰਜ ਸੋ ਮੌਹਰਾਂ ਭੇਟਾ ਲੈ ਕੇ ਇਹ ਆਇਆ 
ਸੀ । ਪਰ ੨੨ ਗੁਰੂ ਵੇਖ ਕੈ ਇਹ ਭੀ ਬੜਾ ਹੈਰਾਨ ਤੇ ਦਿਲਗੀਰ 
ਹੋਇਆ । ਆਖ਼ਰ ਇਸ ਨੂੰ ਵਿਉੱਤ ਸੁੱਝੀ । ਹਰੇਕ 'ਗੁਰੂ` ਅੱਗੇ ਦੋ ਦੋ 
ਮੋਹਰਾਂ ਰੱਖ ਕੇ ਮੱਥਾ ਟੋਕਦਾ ਗਿਆ । ਇਸ ਨੂੰ ਯਕੀਨ ਸੀ ਕਿ ਸੱਚਾ 
ਸਤਿਗੁਰੂ ਅੰਤਰਯਾਮੀ ਹੈ, ਉਹ ਆਪ ਹੀ ਇਹ ਗੁੰਝਲ ਹੱਲ ਕਰ ਦੇਵੇਗਾ । 
_ਉਹਨਾਂ ੨੨ 'ਗੁਰੂਆਂ ਵਿਚੋਂ ਕਿਸੇ ਨੰ ਭੀ ਮੱਖਣ ਸ਼ਾਹ ਦੀ ਭਾਵਨਾ ਨਾ 
ਸਮਝੀ । ਪੁੱਛ ਪੁਛਾ ਕੇ ਫਿਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ 
ਡੀ ਜਾ ਪਹੋਚਿਆ । ਉਹ ਆਪਣੇ ਘਰ ਇਕੱਲੇ ਇਕਾਂਤ ਵਿਚ ਬੈਠੇ ਸਨ, 
ਅਤੇ ਗੁਰਿਆਈ ਦੀ ਦੌੜ-ਭੱਜ ਵਲੋ ਬਿਲਕੁਲ ਬੋ-ਪਰਵਾਹ ਸਨ । 
ਮੱਖਣ ਸ਼ਾਹ ਨੇ ਇਹਨਾਂ ਅੱਗੇ ਭੀ ਦੋ ਮੋਹਰਾਂ ਰੱਖ ਦਿੱਤੀਆਂ । ਸਤਿਗੁਰੂ 

ਜੀ ਨੇ ਉਸ ਨੂੰ ਅਸਲੀ ਸਾਰੀ ਮਿਥੀ ਭੇਟਾ ਦਾ ਚੇਤਾ ਕਰਾਇਆ । 

ਮੱਖਣ ਸ਼ਾਹ ਦੀ ਖ਼ੁਸ਼ੀ ਦੀ ਹੱਦ ਨਾ ਰਹੀ । ਕੋਠੇ ਉਤੇ ਚੜ੍ਹ ਕੇ ਉਸ ਨੇ 
ਦੂਡੋਰਾ ਦੇ ਦਿੱਤਾ, 'ਗੁਰੂ ਲਾਧੋ ਜੇ, ਗੁਰੂ ਲਾਧੋ ਰੇ । ਬਕਾਲੇ ਵਿਚ ਆਏ 
ਹੋਏ ਸਭ ਸਿੱਖ ਆਪੋ ਆਪਣੇ ਵਿਤ ਅਨੁਸਾਰ ਭੇਟ ਲੈ ਕੇ ਦਰਸ਼ਨ ਨੂੰ 
ਹਾਜ਼ਰ ਹੋਏ । ਉਸ ਦਿਨ ਸਾਵਣ ਦੀਂ ਪੂਰਨਮਾਸ਼ੀ ਸੀ । ਤਦੋਂ ਗੁਰੂ ਤੇਗ 
 ਬੁਹਾਦਰ ਸਾਹਿਬ ਦੀ ਉਮਰ ੪੩ ਸਾਲ ਅਤੇ ਤਕਰੀਬਨ ੪ ਮਹੀਨੇ ਸੀ । 


੮ 


)”' 





ਵਿਰੋਧੀਆਂ ਦੀ ਚੋਟ- 

ਦਾਅਵੇਦਾਰ 'ਗੁਰੂ' ਹੁਣ ਦਾਲ ਨਾ ਗਲਦੀ ਵੇਖ ਕੇ ਬਕਾਲਾ 
ਛੱਡ ਕੇ; ਆਪੋ ਆਪਣੇ ਰਾਹ ਪਏ । ਬਾਬਾ ਧੀਰਮਲ ਜੀ ਦੇ ਮਸੋਦ ਸ਼ੀਹੇ' 
ਨੇ ਜਾਂਦੀ ਬਾਜ਼ੀ ਸਮਝ ਕੇ ਅਜੇ ਇਕ ਹੋਰ ਹੱਥ ਖੇਡਿਆ । ਗੁਰੂ ਤੌਗ 
ਬਹਾਦਰ ਸਾਹਿਬ ਨੂੰ ਇਕੱਲੇ ਬੈਠਿਆਂ ਵੇਖ ਕੇ ਉਸ ਨੰ ਉਹਨਾਂ ਉੱਤੇ 
ਬੈਦੂਕ ਦਾ ਵਾਰ ਕੀਤਾ, ਪਰ ਨਿਸ਼ਾਨਾ ਖੁੰਝ ਗਿਆ ਅਤੇ ਬਚਾਅ ਹੋ 
ਗਿਆ । ਸ਼ੀਹੇ' ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ, ਗੁਰੂ-ਘਰ 
ਵਿਚੋ” ਜੋ ਸਾਘਾਨ ਤੇ ਪੈਸਾ-ਟਕਾ ਲੱਭਾ, ਉਹ ਲੁੱਟ ਲਿਆ, ਅਤੇ ਬਾਬਾ 
ਧੀਰਮਲ ਦੇ ਨਾਲ ਸਾਰੇ ਕਰਤਾਰਪੁਰ ਨੂੰ ਚੱਲ ਪਏ । 

ਗੁਰੂ ਤੇਗ ਬਹਾਦਰ ਸਾਹਿਬ ਇਹ ਸਾਰੀ ਵਧੀਕੀ ਵੇਖ ਕੇ ਭੀ 
ਸ਼ਾਂਤ-ਚਿਤ ਅਡੋਲ ਟਿਕੇ ਰਹੇ । 

ਪਾਠਕ ਇੱਥੇ ਚੇਤਾ ਰੱਖਣ ਕਿ ਅਜਿਹੀ ਅੱਤ ਦੀ ਵਧੀਕੀ ਕਿਸੇ 
ਕਿੱਲੇ ਦੇ ਜੋਰ ਹੀ ਕੀਤੀ ਜਾ ਸਕਦੀ ਹੈ । ਸਰਕਾਰੀ ਚੁੱਕਣਾ ਵਿਚ ਆ ਕੇ 
ਦਾਅਵੇਦਾਰ ਤਾਂ ਬਥੇਰੇ ਖਲੋ ਗਏ ਸਨ, ਪਰ ਜਦੋ ਪਾਜ ਉੱਘੜਿਆ, 
ਉਹ ਸਾਰੇ ਘਰੋ ਘਰੀ ਚਲੇ ਗਏ । ਸਤਿਗੁਰੂ ਜੀ ਦੀ ਜਿੰਦ ਉਤੇ ਵਾਰ 
ਕਰਨਾ ਬਾਬਾ ਧੀਰਮਲ ਜੀ ਦੇ ਮਸੈਦ ਦੇ ਹਿੱਸੇ ਹੀ ਆ ਸਕਦਾ ਸੀ । 
ਬਾਬਾ ਧੀਰਮਲ ਜੀ ਨੂੰ ਬਾਦਸ਼ਾਹ ਵਲੋਂ ਜਗੀਰ ਮਿਲੀ ਹੋਈ ਸੀ । ਅਜਿਹੀ 
ਸਰਪ੍ਰਸਤੀ ਕਿਸੇ ਨਾਜ਼ਕ ਸਮੇਂ ਹੀ ਆਪਣਾ ਰੈਗ ਵਿਖਾਇਆ ਕਰਦੀ ਸੀ । 
ਜੇ ਸ਼ਰੀਕਾਂ ਦੀ ਚਮਕਾਈ ਹੋਈ ਪਰਸਪਰ ਫੁੱਟ ਦੀਂ-ਰਾਹੀ' ਹੀ-ਕਿਸੇ-ਕੌਮ 
ਦੀ ਤਾਕਤ ਨੂੰ ਕਮਜ਼ੋਰ ਕੀਤਾ'ਜਾ ਸਕੋਂ, ਤਾਂ ਕਿਸੇ ਹੋਰ ਸਿਰਦਰਦੀ ਦੀ 
ਕੀ ਲੋੜ ? ਇਸ ਤਰ੍ਹਾਂ ਸਗੋ ਦੌਸ਼ ਭੀ ਸ਼ਰੀਕਾਂ ਰ ਦੇ ਮੱਥੇ ਹੀ ` ਆ ਜਾਂਦਾ 


ਖਾਂਲੀ ਗਿਆ । 


ਸਤਿਗੁਰੂ ਜੀ ਦੀ ਉੱਦਾਰਤਾ- 
ਮੱਖਣ ਸ਼ਾਹ ਨੇਂ ਨੌੜੇ ਹੀ ਡੇਰਾ ਕੀਤਾ ਹੋਇਆ ਸੀ। ਕਈ ਹੋਰ 
ਰਿ 


ਸਿੱਖ ਭੀ ਅਜੇ ਬਕਾਲੇ ਵਿਚ ਹੀ ਸਨ । ਬੈਦੂਕ ਚੱਲਣ ਦਾ ਖੜਾਕ ਸੁਣ ਕੇ 
ਸਭ ਆ ਇਕੱਨੇ ਹੋਏ । ਅਸਲ ਘਟਨਾ ਦਾ ਪਤਾ ਲੱਗਣ ਤੋਂ ਮੱਖਣ ਸ਼ਾਹ 
ਸਮੇਤ ਕਈਆਂ ਨੇੰ ਬਾਬਾ ਧੀਰਮਲ ਦਾ ਪਿੱਛਾ ਕੀਤਾ । ਗੁਰੂ ਘਰ ਤਾੱ 
ਲੁੱਟਿਆ ਹੋਇਆ ਮਾਲ ਉਹ ਮੌੜ ਲਿਆਏ । ਬਾਬਾ ਧੀਰਮਲ ਤੋ 'ਆਦਿ 
ਬੀੜ' ਭੀ ਖੋਹ ਲਈਓ ਨੇ । ਪਰ ਸਤਿਗੁਰੂ ਜੀ ਨੂੰ ਇਹ ਗੱਲ ਪਸੈਦ ਨਾ ` 
ਆਈ, ਉਹਨਾਂ ਉਹ ਸਾਰਾ ਸਾਮਾਨ ਤੇ 'ਆਦਿ ਬੀੜ ਸਭ ਕੁਝ ਧੀਰਮਲ 
ਜੀ ਨੂੰ ਭੇਜ ਦਿੱਤਾ । ਇਹ ਜ਼ਿਕਰ ਅਗਸਤ ੧੬੬੪ ਦਾ' ਹੈ । 


ਸੀ ਅੰਮ੍ਰਿਤਸਰ ਦਾ ਦਰਸ਼ਨ- 


ਤੀਹ ਸਾਲ ਬਕਾਲੇ ਵਿਚ ਟਿਕੇ ਰਹਿਣ ਪਿਛੋ" ਹੁਣ ਸਤਿਗੁਰੂ 
ਜੀ ਬਾਹਰ ਦੁਆਲੇ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਦਾ 
ਜੀਵਨ-ਸੁਨੇਹਾ ਪਰਚਾਰਨ ਲਈ ਚੱਲ ਪਏ । ਭਾਈ ਮੱਖਣ ਸ਼ਾਹ ਭੀ ਅਜੇ 
ਨਾਲ ਹੀ ਸੀ। ਕਈ ਪਿੰਡਾਂ ਵਿਚੋ ਹੁੰਦੇ ਹੋਏ ਗੁਰੂ ਜੀ ਅੰਮ੍ਰਿਤਸਰ 
ਸਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਆਏ । 

ਗੁਰੂ ਹਰਿ ਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਤੱ” ਸੈਨ ੧੬੩੦ 
ਵਿਚ ਚਲੇ ਗਏ ਸਨ, ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਸੈਗ ਆਦਿਕ 
ਦਾ ਪਰਬੋਧ ਰੋਜ਼ਾਨਾ ਸੇਵਾ ਕਰਨ ਵਾਲੇ ਸਿੱਖ-ਸੋਵਕਾਂ ਦੇ ਸਪੁਰਦ ਕਰ 
ਗਏ ਸਨ । ਗੁਰੂ ਹਰਿ ਗੋਬਿੰਦ ਸਾਹਿਬ ਮੁੜ ਅੰਮ੍ਰਿਤਸਰ ਨਹੀ ਆਏ । 
ਸੈਨ ੧੬੪੪ ਵਿਚ ਉਹਨਾਂ ਦੇ ਜੋਤੀ ਜੋਤਿ ਸਮਾਣ ਤੋਂ ਗੁਰੂ ਹਰਿ ਰਾਇ 
ਸਾਹਿਬ ਜੀ ਗੁਰੂ ਬਣੇ । ਉਹ ਭੀ ਸਾਰਾ ਸਮਾ ਕੀਰਤਪੁਰ ਦੇ ਇਲਾਕੇ ਵਿਚ 
ਹੀ ਰਹੇ । ਸਿਰਫ਼ ਇਕ ਵਾਰੀ ਸੈਨ ੧੬੫੪ ਵਿਚ ਛੇ ਕੁ ਮਹੀਨ 
ਅੰਮ੍ਰਿਤਸਰ ਆ ਕੇ ਟਿਕੇ, ਜਦੋਂ ਆਪ ਮਾਝੇ, ਮਾਲਵੇ ਤੇਂ ਦੁਆਬੇ ਦੇ ਪਿੰਡਾਂ 
ਵਿਚ ਚਾਰ ਕੁ ਸਾਲਾਂ ਲਈ ਚੱਕਰ ਲਾਣ ਆਏ ਸਨ । ਗੁਰੂ ਤੌਗ ਬਹਾਦਰ 
ਸਾਹਿਬ ਸਨ ੧੬੬੫ ਦੇ ਸ਼ੁਰੂ ਵਿਚ ਆੰਮ੍ਰਿਤਸਰ ਆਏ । ਪੁਜਾਰੀਆਂ 
ਸੇਵਕਾਂ ਨੂੰ ਸੀ ਹਰਿਮੰਦਰ ਸਾਹਿਬ ਦੀ ਸੇਵਾ ਦਾ ਕੌਮ ਕਰਦਿਆਂ ੩੪ 


੨੦ 


੍ 


ਲੀ 


` 


ਨ 


ਰੀ 


ਉ 


ਸਾਲ ਹੋ ਚੁਕੇ ਸਨ । ਇਥੋ” ਦੀ ਪੂਜਾ-ਭੋਟ ਦੀ ਆਮਦਨ ਹੀ ਉਹਨਾਂ ਦੀ 
ਰੋਜ਼ੀ ਦਾ ਵਸੀਲਾ ਬਣ ਚੁਕੀ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ 
ਅੰਮ੍ਰਿਤਸਰ ਨੂੰ ਆਪਣਾ ਨਿਵਾਸ-ਅਸਥਾਨ ਬਣਾ ਲੈਦੇ, ਤਾਂ ਉਹਨਾਂ 
ਪੁੰਜਾਰੀਆਂ ਦੀ ਹੌਜ਼ੀ ਦੇ ਡੋਲਣ ਦਾ ਖ਼ਤਰਾ ਸੀ । ਸੌ, ਸਤਿਗੁਰੂ ਜੀ ਦੇ 
ਇਥੇ ਆਇਆਂ ਪੁਜਾਰੀਆਂ ਨੂੰ ਸ਼ਾਇਦ ਇਹੀ ਤੰਖਲਾ ਆ ਪਿਆ 1 
ਬਕਾਲੇ ਦੇ ੨੨ ਦਾਅਵੇਦਾਰਾਂ ਦੇ ਨਾਲ ਮਿਲ ਕੇ ਕੁਝ ਮਸੰਦਾਂ ਦਾ ਕੌਝਾ 
ਰਵੱਈਆ ਭੀ ਇਹ ਵੇਖ ਸੁਣ ਚੁਕੇ ਸਨ । ਇਸ ਗੱਲ ਦੀ ਭੀ ਪੁਜਾਰੀਆਂ 
ਨੂੰ ਸ਼ਹਿ ਮਿਲੀ । ਸਰਕਾਰੀ ਹਵਾ ਦਾ ਰੁਖ਼ ਭੀ ਅੰਦਰੋਂ-ਅੰਦਰ ਸਿੱਖ-ਕੰਮ 
ਵਿਚ ਫੁੱਟ ਪਵਾਣ ਵਲ ਹੀ ਸੀ । 

ਗੁਰੂ ਤੇਗ ਬਹਾਦਰ ਸਾਹਿਬ ਜਦ” ਸ੍ਰੀ ਹਰਿਮੰਦਰ ਸਾਹਿਬ ਦਾ 
ਦਰਸ਼ਨ ਕਰਨ ਆਏ, ਤਾਂ ਪੁਜਾਰੀ ਦਰਵਾਜ਼ੇ ਬੈਦ ਕਰ ਕੇ ਚਲੋ ਗਏ । 
ਸਤਿਗੁਰੂ ਜੀ ਢੇਰ ਸਮਾ ਉਥੇ ਹੀ ਬੈਠੇ ਉਡੀਕਦੇ ਰਰੇ, ਪਰ ਦਰਵਾਜ਼ੇ ਬੈਦ 
ਹੀ ਰਹੇ । ਆਖ਼ਰ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਤੋ ਬਿਨਾ 
ਹੀ ਸਤਿਗੁਰੂ ਜੀਅ (ਮ੍ਰਿਤਸਰ ਤੋਂ` ਵਾਪਸ ਮੁੜ ਪਏ । ਜਿਸ ਥਾਂ ਪੁਜਾਰੀਆਂ 
ਦੇ ਮੁੜ ਆਉਣ ਦੀ ਉਡੀਕ ਵਿਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਰਹੇ 
ਸਨ ਉਥੇ ਹੁਣ ਗੁਰਦੁਆਰਾ `ਥੜਾ ਸਾਹਿਬ ਹੈ, ਸ੍ਰੀ ਅਕਾਲ ਤਖ਼ਤ 
ਸਾਵਿਬ ਤੋ ਪਹਾੜ ਪਾਸੇ ਵਲ, ਸੌ ਕੁ ਗਜ਼ਾਂ ਦੀ ਵਿੱਥ ਤੋਂ ਹੈ । 


ਪਿੰਡ ਵੱਲੋਂ ਦੀ ਸੋਗਤ- 

ਅੰਮਿ੍‌ਤਸਰ ਤੋ` ਵਾਪਸੀ ਤੇ ਪਿੰਡ ਵੱਲੋਂ ਦੀ ਸੈਗਤ ਨੰ ਬੜੇ 
ਆਦਰ ਸਤਿਕਾਰ ਨਾਲ ਸੇਵਾ ਕੀਤੀ । ਸਤਿਗੁਰੂ ਜੀ ਨੂੰ ਵੱਲੋਂ ਦੇ ਵਸਨੀਕ 
ਆਪਣੇ ਪਿੰਡ ਲੈ ਆਏ । ਇਹ ਪਿੰਡ ਸ਼ਹਿਰ ਅੰਮ੍ਰਿਤਸਰ ਦੇ ਦਰਵਾਜ਼ਾ 
ਸੁਲਤਾਨ ਵਿੰਡ ਤੋਂ ਚੜ੍ਹਦੇ ਪਾਸੇ ਦੋ ਢਾਈ ਮੀਲਾਂ ਦੀ ਵਿੱਥ ਤੋਂ ਹੈ। 
ਵੱਲੋਂ ਪਿੰਡ ਵਿਚ ਸਤਿਗੁਰੂ ਜੀ ਦੇ ਚਰਨ ਪਾਣ ਦੀ ਯਾਦ ਵਿਚ ਉਥੇ 
ਰੁਣ ਸਾਲ ਦੇ ਸਾਲ ਮਾਘ ਦੀ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ । ਦੁਆਲੋ 


੧੧ 


ਦੇ ਪਿੰਡਾਂ ਤੋ ਅਤੇ ਸ਼ਹਿਰ ਅੰਮ੍ਰਿਤਸਰ ਤੋਂ ਹਜ਼ਾਰਾਂ ਨਰ-ਨਾਰ ਗੁਰਦੁਆਰੇ 
ਦੇ ਦਰਸ਼ਨਾਂ ਨੂੰ ਜਾਂਦੇ ਹਨ, ਜੋ ਪਿੰਡ ਦੇ ਦੇ ਵਿਚਕਾਰ ਬਣਿਆ ਹੋਇਆ ਹੈ | 


ਅੰਤਰ ਸੜੀਏ- 4 


ਕਾ 


ਜਦੋ” ਸਤਿਗੁਰੂ ਜੀ ਬਾਬਾ ਬਕਾਲਾ ਤੋਂ' ਸ੍ਰੀ ਅੰਮ੍ਰਿਤਸਰ ਜੀ ਵਲ` ਸੀ 
ਚੱਲੇ, ਭਾਈ ਮੱਖਣ ਸ਼ਾਹ ਆਪਣੇ ਸਾਥੀਆਂ ਸਮੇਤ ਨਾਲ ਹੀ ਆਇਆ 
ਸੀ। ਪੁਜਾਰੀਆਂ ਨੂੰ ਕਾਫ਼ੀ ਸਮਾ ਉਡੀਕ ਕੇ ਸਤਿਗੁਰੂ ਜੀ ਤਾਂ ਉਥੋ' ਚੱਲ 
ਪਏ, ਭਾਈ ਮੱਖਣ ਸ਼ਾਹ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਭੋਟਾ ਪੇਜ਼ 
ਕਰਨ ਲਈ ਪਿੱਛੇ ਛੱਡ ਗਏ । ਵੇਲਾ ਤਾੜ ਕੇ ਪੁਜਾਰੀ ਵੀ ਵਾਪਸ ਆ 
ਗਏ । ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਾਈ ਮੱਖਣ ਸ਼ਾਹ ਨੇ 
ਉਹਨਾਂ ਨੂੰ ਮਿੱਠੀ ਜਿਹੀ ਝਾੜ ਪਾਈ ਤੇ ਆਖਿਅਨ- 


ਸ੍ਰੀ ਗੁਰ ਕਾਰਣ ਕਰਣ ਕ੍ਰਿਪਾਲ ।। 
ਚਲਿ ਕਰਿ ਆਏ ਕਰਨ ਨਿਹਾਲ ॥ 
ਤੁਮ ਬੇਮੁਖ ਹੁਇ ਦੁਰੇ ਘਰਨ ਮੈ ।। 
ਨਹਿ ਦਰਸਨ ਕੀਨਸਿ ਤਿਸ ਛਿਨ ਮੈ ।।੧੭। 
ਅੰਭ ਭੀ ਜਾਹੁ `ਜਾਚਨਾ ਕਰੋ ।। 
ਰਿਦੇ ਦੁਸ਼ਟਤਾ _ ਸਗਰੀ_ਹਰੋ ॥੧੮। 


ਮਸੈਦਾਂ ਪੁਜਾਰੀਆਂ ਨੰ ਸੋਚਿਆ ਕਿ ਜੇ ਇਸ ਦੀ ਗੱਲ ਨਾ ਮੰਨੀ, 
ਤਾਂ ਕਿਤੇ ਵਿਗੜ ਹੀ ਨਾ ਤੁਰੇ, ਸਾਡਾ ਭੀ ਉਹੀ ਹਾਲ ਨਾ ਹੋਵੇ ਜੋ 
ਧੀਰਮਲ ਦਾ ਹੋਇਆ 1 ਪੁਜਾਰੀ ਭਾਈ ਮੱਖਣ ਸ਼ਾਹ. ਦੇ ਨਾਲ ਹੋ ਤੁਰੇ 
ਕੁਝ ਭੇਟਾ ਭੀ ਲੈ ਲਈਓ_ ਨੇ । ਪਰ ਮਨ ਦਾ`ਖੋਟ ਗੁਰੂ ਪਾਸੋਂ ਕਿਵੇ 
ਲੁਕਿਆ ਰਹੇ £.ਕਵੀ ਸੋਤੋਖ ਸਿੰਘ ਦੇ ਲਫ਼ਜ਼ਾਂ, ਅਨੁਸਾਰ ਹਜ਼ੂਰ ਨੇ 
ਫ਼ਰਮਾਇਆ-- 


ਨਹਿ ਮਸੈਦ ਤੁਮ ਅੰਮ੍ਰਿਤਸਰੀਏ [ 
ਤ੍ਰਿਸ਼ੰਨਾਂਗਨਿ ` ਤੇ` ਅੰਤਰਿ ਸੈੜੀਏ ।(੩੨॥।' 
,3੨ 


# 


2 


ਹੂ 
ਲਾ 


ਭਾਂਵ : ਤੁਸੀ" ਸ੍ਰੀ ਹਰਿਮੰਦਰ ਸਾਹਿਬ ਦੇ ਮਸੰਦ (ਸੇਵਾਦਾਰ) 
ਨਹੀ', ਤੁਸੀ` ਤਾਂ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੋ' ਸੜੇ ਹੋਏ ਹੋ । 
ਮਸੈਦ ਖੋਟ ਉੱਘੜਿਆ ਵੇਖ ਕੇ ਵਾਪਸ ਆ ਗਏ । 


` ਅਨੰਦਪੁਰ- 


ਵੱਲੋਂ ਤੋ` ਬਕਾਂਲੇਂ ਅਤੇ ਬਕਾਂਲੇ ਤੋ ਕਰਤਾਰਪੁਰ ਦੇ ਰਸਤੇ 
ਸਿੱਖ-ਸੇਵਕਾਂ ਸਮੇਤ ਸਤਿਗੁਰੂ ਜੀ ਕੀਰਤਪੁਰ ਅੱਪੜੇ 1 ਭਾਈ ਮੱਖਣ ਸ਼ਾਹ 
ਪਿੰਡ ਵੱਲੋਂ ਤੋਂ ਹੀ ਸਤਿਗੁਰੂ ਜੀ ਤੋ ਆਗਿਆ ਲੋ ਕੇ ਆਪਣੇ ਵਤਨ 
ਚਲਾ ਗਿਆ । 

ਸੈਨ ੧੬੩੪ ਤੋ ੧੬੬੪ ਤਕ ਤ੍ਰੀਹ ਸਾਲ ਕੀਰਤਪੁਰ ਹੀ 
ਕੇਂਦਰੀ ਗੁਰ-ਅਸਥਾਂਨ ਬਣਿਆਂ ਰਿਹਾਂ ਸੀ । ਪਰ ਹੁਣ ਗੁਰੂ ਤੇਗ ਬਹਾਦਰ 
ਸਾਹਿਬ ਨੇ ਗੁਆਂਢੀ ਰਿਆਸਤ ਕਹਿਲੂਰ ਦੇ ਰਾਜੇ ਦੀਪਚਦ ਤੋ ਪਿੰਡ 
ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਉਥੇ ਨਗਰ ਅਨੰਦਪੁਰ ਵਸਾਇਆ 1 
੨੬ ਅੱਸੂ ਸੈਮਤ ੧੭੨੨ (ਅਕਤੂਬਰ ੧੬੬੫) ਨੂੰ ਅਨੰਦਪੂਰ ਦੀ ਨੀਂਹ 
ਰੱਖੀ ਗਈ ਸੀ । 


੧੨੩ 


ਦੁਜਾ ਕਾਂਡ 
ਪੁਰਬ ਵਲ ਦੌਰਾਂ 
[੧੬੬੫ ਤੋ ੧੬੭੦] 
ਔਰੈਗਜ਼ੇਬ ਦੀ ਮਜ਼ਹਬੀ ਨੀਤੀ-- 


੩੧ ਜੁਲਾਈ ੧੬੫੮ ਨੂੰ ਔਰੋਗਜ਼ੇਬ ਨੂੰ ਦਿੱਲੀ ਵਿਚ ਆਪਣੀ 
ਤਾਜ-ਪੌਸ਼ੀ ਦੀ ਰਸਮ ਅਦਾ ਕੀਤੀ । ਇਹ ਤਖ਼ਤ ਉਸ ਨੇ ਬੜੋ ਮਹਿੰਗੇ 
ਭਾ ਲਿਆ ਸੀ। ਰਾਜ ਦੀ ਖ਼ਾਤਰ ਔਰੇਗਜ਼ੋਬ ਨੇ ਆਪਣੇ ਪਿਓ ਸ਼ਾਂਹ 
ਜਹਾਨ ਨੂੰ ਆਗਰੇ ਦੇ ਕਿਲ੍ਹੇ ਵਿਚ ੧੮ ਜੂਨ ੧੬੫੯੮ ਨੂੰ ਕੈਂਦ ਕੀਤਾ । 
ਵੱਡੇ ਭਰਾ ਦਾਰਾ ਸ਼ਿਕੌਹ ਨੂੰ ਘਰੋ ਬੇ-ਘਰ ਕਰ ਕੇ ਜੀ-ਭਿਆਣੇ ਨੂੰ 


ਦਾ 
੨ 


” ੪$ 


ਪੰਜਾਬ ਵਲ ਭਜਾਇਆ, ਅਤੇ ਆਪਣੇ ਸਾਥੀ ਛੋਟੇ ਭਰਾ ਮੁਰਾਦ ਨਾਲ 
ਬੋ-ਵਫ਼ਾਈ ਕਰ ਕੇ ਉੱਸ ਨੂੰ ੫ ਜੁਲਾਈ ੧੬੫੮ ਨੂੰ ਮਥਰਾ ਪਹੈਚ ਕੇ 
ਕੈਦ ਕਰ ਲਿਆ । 

ਇਹਨਾਂ ਕਰਤੂਤਾਂ ਕਰਕੇ ਔਰੈਗਜ਼ੇਬ ਦੇ ਰਾਜਸੀ ਆਚਰਨ ਬਾਰੇ 
ਲੋਕਾਂ ਦੀ ਰਾਏ ਚੈਗੀ ਨਹੀ” ਹੋ ਸਕਦੀ ਸੀ । ਕੁਦਰਤੀ ਗੱਲ ਸੀ ਕਿ 
ਮੁਸਲਮਾਨ ਭੀ ਉਸ ਦੀਆਂ ਇਹਨਾਂ ਹਰਕਤਾਂ ਨੂੰ ਪਸੈਦ ਨਾ ਕਰਨ । 
ਹਿੰਦੂਆਂ ਨੂੰ ਤਾਂ ਮੁਗ਼ਲਾਂ ਨੇ ਤਲਵਾਰ ਦੇ ਜੋਰ ਦਬਾਇਆ ਹੋਇਆ ਸੀ, 
ਉਹਨਾਂ ਪਾਸੋ ਕੋਈ ਡਰ-ਖ਼ਤਰਾ ਹੀ ਨਹੀ ਸੀ । ਪਰ ਮੁਸਲਮਾਨਾਂ ਦੀਂ 
ਹਮਦਰਦੀ ਹਾਸਲ ਕਰਨੀ ਔਰੰਗਜ਼ੇਬ ਵਾਸਤੇ ਜ਼ਰੂਰੀ ਸੀ । ਇਸ ਦਾ 
ਸਭ ਤੋ” ਸੌਖਾ ਤਰੀਕਾ ਇਹ ਸੀ ਕਿ ਉਹ ਆਪਣੇ ਆਪ ਨੂੰ ਇਸਲਾਮ 
ਦਾ ਰਾਖਾ ਅਤੇ ਪੱਕਾ ਮੁਸਲਮਾਨ ਸਾਬਤ ਕਰੇ । ਸੋ, ਉਸ ਨੇ ਸਹਿਜੇ 
ਸਹਿਜੇ ਹਿੰਦੂ-ਧਰਮ ਉੱਤੋਂ ਹੱਥ ਪਾਣਾ ਸ਼ੁਰੂ ਕਰ ਦਿੱਤਾ । 


੧੫੪ 


ਆ 


# 


<< 


੫ 


੧੦ ਮਾਰਚ ੧੬੫੯ ਨੂੰ ਔਰੈਗਜ਼ੇਬ ਨੇ ਬਨਾਰਸ ਸ਼ਹਿਰ ਆਂ ਕੇ 
ਫ਼ਰਮਾਨ ਜਾਰੀ ਕੀਤਾ ਕਿ ਹਿੰਦੂਆਂ ਦੇ ਪੁਰਾਣੇ ਮੰਦਰਾਂ ਨੂੰ ਨਾ ਛੇੜਿਆ 
ਜਾਏ, ਪਰ੍“ਨਵੇ' ਮੰਦਰ ਬਣੂਨ ਨਾ ਦਿੱਤੇ ਜਾਣ । ਜਦੋਂ' ਹਿੰਦੂ ਇਸ 
ਹੁਕਮ-ਨੂੰ ਸਹਿ ਗਏ, ਤਾਂ ਸੈਨ ੧੬੬੪ ਵਿਚ ਇਕ ਨਵਾਂ ਹੁਕਮ ਜਾਰੀ 
ਕੀਤਾ ਗਿਆ ਕਿ ਪੁਰਾਣੇ ਮੰਦਰਾਂ ਦੀ ਮੁਰੰਮਤ ਨਾਂ ਹੋਣ ਦਿੱਤੀ ਜਾਏ । 

ਪੂਰਬੀ ਬੋਗਾਲ ਅਤੇ ਉੜੀਸਾ ਪ੍ਰਾਂਤ ਵਾਲੇ ਪਾਸੇ ਵਾਮ-ਮਾਰਗ ਦਾ 
ਭੀ ਅੰਦਰੇ-ਅੰਦਰ ਬੜਾ ਜ਼ੋਰ ਸੀ । ਕਈ ਮੰਦਰ ਐਸੇ ਭੀ ਸਨ ਜਿੱਥੇ 
ਮੂਰਤੀਆਂ ਬਣਾ ਕੇ ਅਯੋਗ ਜਿਹੇ ਆਸਣ ਵਿਖਾਏ ਗਏ ਸਨ । ਗ਼ੈਰਤ ਵਾਲ 
ਹਜੇਕ ਬੈਦੇ ਵਾਸਤੇ ਇਹ ਗੱਲ ਅਸਹਿ ਹੁੰਦੀ ਹੈ ਕਿ ਇਸ ਤਰ੍ਹਾਂ ਖੁਲ੍ਹਮ- 
ਖੁਲ੍ਹਾ ਦੁਰਾਚਾਰ ਦਾ ਪਰਚਾਰ ਕੀਤਾ ਜਾਏ । ਔਰੇਗਜ਼ੌਬ ਨੇ ਹੁਕਮ ਦੇ 
ਦਿੱਤਾ ਕਿ ਪੂਰਬੀ ਬੇਗਾਲ ਅਤੇ ਉੜੀਸਾ ਪ੍ਰਾਂਤ ਦੇ ਸਾਰੇ ਹੀ ਮੰਦਰ ਢਾਹ 
ਦਿੱਤੇ ਜਾਣ । 

ਬਾਦਸ਼ਾਹ ਵਲੋ' ਇਸ਼ਾਰੇ ਦੀ ਹੀ ਲੋੜ ਸੀ । ਇਸ ਦਾ ਅਸਰ ਬਾਕੀ 
ਪ੍ਰਾਂਤਾਂ ਉਤੇ ਭੀ ਪੈਣਾ ਸ਼ੁਰੂ ਹੋ ਗਿਆ । ਜਦੋ ਬੇਗਾਲ ਦੇ ਗਵਰਨਰ ਮੀਰ 
ਜੁਮਲਾ ਨੇ ੧੯ ਦਮੈਬਰ ੧੬੬੨੧ ਨੂੰ ਕੂਚ ਬਿਹਾਂਰ ਦੀ ਰਾਜਧਾਨੀ ਉੱਤੇ 
ਕਬਜ਼ਾ ਕੀਤਾ, ਤਾਂ ਉਸ ਨੇ ਸ਼ਹਿਰ ਦੇ ਸਾਫੇ ਮੰਦਰ ਢਹਾ ਦਿੱਤੇ । 
ਨਾਰਾਇਣ ਦੀ ਮੂਰਤੀ ਉਸ ਨੇ ਆਪਣੇ ਹਥੀ” ਕੁਹਾੜੇ ਨਾਲ ਢਾਹੀ । 

ਸ਼ਹਿਰਾਂ ਵਿਚ ਚੁੰਗੀ-ਮਸੂਲ ਲਿਆਂ ਜਾਂਦਾ ਹੈ, ਜੋ ਸ਼ਹਿਰ ਦੇ 
ਕੇਂਦਰੀ ਖ਼ਜ਼ਾਨੇ ਤੋਂ ਸਾਰੇ ਸ਼ਹਿਰ-ਵਾਂਸੀਆਂ ਦੀ ਸਿਹਤ-ਸਫ਼ਾਈ ਆਦਿਕ 
ਹਰ ਕਿਸਮ ਦੀ ਭਲਾਈ ਵਾਸਤੇ ਵਰਤਿਆ ਜਾਂਦਾ ਹੈ । ਸ਼ਹਿਰ-ਨਿਵਾਸੀ 
ਕਿਸੇ ਭੀ ਧਰਮ ਮਜ਼ਹਬ ਦਾ ਹੋਵੇ, ਬਿਨਾ ਕਿਸੇ ਵਿਤਕਫੇਂ ਦੇ ਹਰੇਕ ਦੀ 
ਭਲਾਈ ਮੁੱਖ ਰੱਖੀ ਜਾਂਦੀ ਹੈ । ਪਰ ਔਰੋਗਜ਼ੇਬ ਨੇ ੧੦ ਅਪਰੈਲ ਸੈਨ 
੧੬੬੫ ਨੂੰ ਹੁਕਮ ਜਾਰੀ ਕੀਤਾ ਕਿ ਮੁਸਲਮਾਨਾਂ ਪਾਸੋ" ਚੰਗੀ-ਮਸੂਲ 
ਢਾਈ ਫ਼ੀ ਸਦੀ ਲਿਆ ਜਾਏ, ਅਤੋਂ ਹਿੰਦੂਆਂ ਪਾਸੋ ਪੰਜ ਫ਼ੀ ਸਦੀ । ਕੁਝ 
ਚਿਰ ਪਿਛੋ ਮੁਸਲਮਾਨਾਂ ਪਾਸੋ" ਇਹ ਮਸੂਲ ,ਉੱਕਾ ਹੀ ਬਦ ਕਰ 
ਦਿੱਤਾ ਗਿਆਂ । 4 

੧੫. 


ਮਥਰਾ ਵਿਚ ਸ੍ਰੀ ਕੈਸ਼ਵ ਰਾਇ ਦਾ ਇਕ ਉੱਘਾ ਮੰਦਰ ਸੀ। 
ਦਾਰਾ ਸ਼ਿਕੋਹ ਨੇ ਉਸ ਮੰਦਰ ਦੇ ਦੁਆਲੇ ਪੱਥਰ ਦਾ ਇਕ ਸੋਹਣਾ ਜੋਗਲਾਂ 
ਲਵਾ ਦਿੱਤਾ ਹੋਇਆ ਸੀ । ਔਰੈਗਜ਼ੇਬ ਨੇ ੧੪ ਅਕਤੂਬਰ ਸੈਨ ੧੬੬੬ ਨੂੰ 
ਹੁਕਮ ਜਾਰੀ ਕੀਤਾ ਕਿ ਉਹ ਜੈਗਲਾ ਢਹਾ ਦਿਤਾ ਜਾਏ । ਜਨਵਰੀ ੧੬੨੧੦ 
ਵਿਚ ਰਮਜ਼ਾਨ ਦੇ ਮਹੀਨੇ ਉਹ ਸਾਰਾ ਮੰਦਰ ਹੀ ਗਿਰਾ ਦਿੱਤਾ ਗਿਆ ਸੀ।` 

ਧਾਰਮਿਕ ਤੋਗ-ਦਿਲੀ ਦੇ ਦਿ੍‌ਸ਼ਟੀ-ਕੋਣ ] ਤੋਂ ਇਹ ਸਖ਼ਤੀਆਂ ਰਿ 
ਸਿਰਫ਼ ਔਰੇਗਜ਼ੇਬ ਦੇ ਵੇਲੇ ਹੀ ਸ਼ੁਰੂ ਨਹੀ ਹੋਈਆਂ ਸਨ । ਜਦੋਂ' ਤੋਂ 
ਮੁਸਲਮਾਨਾਂ ਨੇ ਹਿੰਦੁਸਤਾਨ ਵਿਚ ਪੈਰ ਪਾਇਆ ਸੀ, ਅਜਿਹੇ ਕਾਰੇ ਹੁਦੇ 
ਹੀ ਆ ਰਹੇ ਸਨ । 

ਪਰ ਨਿਰੇ ਤਲਵਾਰ ਦੇ ਢਾਬੇ ਨਾਲ ਜੁਲਮ ਬਹੁਤ ਚਿਰ ਆਪਣਾਂ 
ਸਹਿਮ ਕਾਇਮ ਨਹੀ ਰੱਖ ਸਕਦਾ । ਹਿੰਦੂ ਕੌਮ ਦੇ ਧਾਰਮਿਕ ਨੌਤਾਂ 
ਬਾਹਮਣ ਲੋਕ ਸਨ । ਹਿੰਦੂ ਜਨਤਾ ਨੇ ਆਪਣੇ ਸਾਰੇ ਜੀਵਨ ਦੀਆਂ ਲੋੜਾਂ 
ਸਮੇ, ਸਭ ਰੀਤਾਂ ਰਸਮਾਂ ਨਜਿੱਠਣ ਦੇ ਸਮੇ ਅਤੇ ਹਰੇਕ ਕਿਸਮ ਦੇ ਸੁੱਖ _- 
ਦੱਖ ਵੇਲੇ ਬ੍ਰਾਹਮਣ ਦੀ ਅਗਵਾਈ ਵਿਚ ਹੀ ਤੁਰਨਾ ਹੁੰਦਾ ਹੈ। 
ਮੁਸਲਮਾਨ ਹਾਂਕਮ ਸਿੰਧ ਦੇ ਮੁਹੈਮਦ-ਬਿਨ-ਕਾਸਮ ਦੇ ਸਮੇ ਤੋ ਹੀ 
ਬਾਹਮਣਾਂ ਨੂੰ ਖ਼ਾਸ ਖ਼ਾਸ ਰਿਆਇਤਾਂ ਦੇਦੇ ਆ ਰਹੇ ਸਨ । ਬ੍ਰਾਹਮਣਾਂ 
ਪਾਸੋ ਜਜੀਆ ਨਹੀ' ਲਿਆ ਜਾਂਦਾ ਸੀ । ਇਸ ਦਾ ਕਰ ਦਰਤੀ ਨਤੀਜਾ 
ਇਹ ਨਿਕਲਦਾ ਆ ਰਿਹਾ ਸੀ ਕਿ ਰਿਆਇਤਾਂ ਲੈਣ ਵਾਲੋਂ ਲੋਕ ਹਾਕਮਾਂ 
ਦਾ ਹੱਥ-ਠੌਕਾ ਬਣ ਕੇ ਆਪਣੇ ਕੌਮ-ਭਾਈਆਂ ਨੂੰ ਵਧੀਕੀ ਸਹਾਰਨ ਦਾਂ 
ਹੀ ਉਪਦੇਸ਼ ਕਰਦੇ ਸਨ । ਇਸ ਤਰ੍ਹਾਂ ਕਾਇਰਤਾ ਵੱਧਦੀ ਗਈ । ਲੌਕ 
ਸਹਿਮ ਹੇਠ ਦਿਨ-ਕੱਟੀ ਕਰਨ ਲੱਗ ਪਏ । 


2 


੧੬ 






ਮੰ ਤੀਜਾ ਕਾਂਡ 


ਦੇਸ ਵਲ ਜਾਣਾਂ- 


: 


ਗੁਰੂ ਨਾਨਕ ਦੇਵ ਜੀ ਸਾਢੇ ਅਠੱਤੀ ਸਾਲਾਂ ਦੇ ਸਨ, ਜਦੋ” 
ਦੁਖੀ ਦੇਸ-ਵਾਸੀਆਂ ਦੀ ਅਗਵਾਈ ਵਾਸਤੇ ਸੇਨ ੧੫੦੭ ਵਿਚ ਆਂਪ 
ਸੁਲਤਾਨਪੁਰ ਤੋ” ਝੱਲੇ ਅਤੇ ਉੱਤਰ ਪ੍ਰਾਂਤ, ਬਿਹਾਰ, ਆਸਾਮ, ਬੋਗਾਲ, 
ਉੜੀਸਾ, ਮੱਧ ਪ੍ਰਾਂਤ, ਮਦਰਾਸ, ਬੈਬਈ, ਰਾਜਸਥਾਨ ਵਿਚੋ ਦੀ ਹੋ ਕੇ 
ਅੱਠ ਸਾਲਾਂ ਦਾ ਲੰਮਾ ਚੱਕਰ ਕੱਟ ਕੇ ਪੰਜਾਬ ਮੁੜੇ ਸਨ। ਥਾਂ ਥਾਂ 
ਕਈ ਇਲਾਕਿਆਂ ਵਿਚ ਸਿੱਖ-ਧਰਮ ਦੇ ਪਰਚਾਰ-ਕੇ“ਦਰ ਕਾਇਮ ਕੀਤੇ, 
ਜਿਸ ਕਰਕੇ _ ਅਨੇਕਾਂ ਬੋਦੇ ਗੁਰੂ-ਘਰ ਦੇ ਸ਼ਰਧਾਲੂ ਬਣਦੇ ਗਏ 
ਸਿੱਖਇਤਿਹਾਸ ਇਸ ਨੂੰ ਗੁਰੂ ਸਾਹਿਬ ਦੀ ਪਹਿਲੀ 'ਉਦਾਸੀ' ਦਾ 
ਨਾਮ ਦੱਦਾ ਹੈ । 

ਦੂਜੀ 'ਉਦਾਸੀ' ਵਿਚ ਸਤਿਗੁਰੂ ਜੀ ਕਰਤਾਰਪੁਰ ਤੋ" ਚੱਲ ਕੇ 
ਉੱਤਰ ਪਾਸੇ ਵਲ ਜੌਮੂ ਕਸ਼ਮੀਰ ਆਦਿਕ ਇਲਾਕਿਆਂ ਵਿਚ ਗਏ । 
ਕਰਤਾਰਪੁਰ ਪਹਿਲੀ 'ਉਦਾਸੀ' ਖ਼ਤਮ ਰੋਣ ਤੇ ਸੈਨ ੧੫੧੫ ਦੇ 
ਅੰਤ ਵਿਚ ਰਾਵੀ ਦੇ ਕੋਢੇ ਵਸਾਇਆ ਗਿਆ ਸੀ । ਇਹ ਦੂਜੀ 
'ਉਦਾਸੀ' ਸਿਰਫ਼ ਇੱਕ ਸਾਲ ਦੀ ਸੀ । ਤੀਜੀ 'ਉਦਾਸੀ' ਵਿਚ ਪੱਛਮੀ 
ਪੰਜਾਬ, ਬਹਾਵਲਪੁਰ, ਸਿੰਧ ਵਿਚੋ' ਦੀ ਲੰਘ ਕੈ ਗੁਰੂ ਨਾਨਕ ਦੇਵ ਜੀ 
ਅਰਬ, ਫ਼ਾਰਸ, ਅਫ਼ਗਾਨਿਸਤਾਨ ਵਿਚੋ“ ਦੀ ਹੋ ਕੇ ਤਿੰਨ ਸਾਲਾਂ ਪਿਛੋ” 
ਕਰਤਾਰਪੁਰ ਮੁੜੇ ਸਨ । 
ਚ ਗੁਰੂ ਨਾਨਕ ਦੇਵ ਜੀ ਤੋ ਪਿਛੋ" ਸਾਰੇ ਭਾਰਤ ਵਿਚ ਉਹਨਾਂ 
”` ਦੇ ਆਪਣੇ ਵਕਤ ਦੇ ਬਣੇ ਪਰਚਾਰ-ਕੇ'ਦਰਾਂ ਦੀ ਰਾਹੀ” ਸਿੱਖ-ਧਰਮ 


੧੭ 


ਦਾ ਪਰਚਾਰ ਤਾਂ ਹੁੰਦਾ ਰਿਹਾ, ਪਰ ਵਧੀਕ ਜ਼ੋਰ ਪੰਜਬ ਵਿਚ ਹੀ 
ਲਾਇਆ ਗਿਆ । ਉਹ ਭੀ ਮਾਝੇ ਮਾਲਵੇ ਦੁਆਬੇ ਵਿਚ। ਉਵ ਬੀ 
ਹਰੇਕ ਗੁਰ-ਵਿਅਕਤੀ ਆਧੋ ਅਪਣੇ ਸਮੇ ਉੱਘੇ ਵਿਦਵਾਨ ਤੇ 

ਉੱਚੇ ਜੀਵਨ ਵਾਲੇ ਸਿਖਾਂ ਨੂੰ ਪਰਚਾਰ ਵਾਸਤੇ ਭੇਜਦੇ ਰਹੇ ।` ਛਾਈ 

ਗੁਰਦਾਸ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਉੱਤਰ ਪਰ 
ਵਿਚ ਗੁਜ਼ਾਰਿਆ, ਭਾਈ ਅਲਮਸਤ ਜੀ ਭੀ ਉਸੇ ਪ੍ਰਾਂਤ ਵਿਚ ਨਾਨਕ 

ਮਤੇ ਦੇ ਇਲਾਕੇ ਵਿਚ ਪਰਚਾਂਰ ਕਰਦੇ ਰਹੇਂ । ਗੁਰੂ-ਵਿਅਕਤੀਆਂ ਵਿਚੋ 

ਗੁਰੂ ਅਮਰਦਾਸ ਜੀ ਹਰਿਦੁਆਰ ਤਕ ਗਏ । ਗੁਰੂ ਹਰਿ ਗੋਬਿੰਦ 

ਸਾਹਿਬ ਉੱਤਰ ਪ੍ਰਾਂਤ ਵਿਚ ਨਾਨਕ-ਮਤੇ ਤਕ ਪਹੌਚੋ ਅਤੇ ਉੱਤਰ ਪਾਸੇ 

ਜੇਮੂ ਕਸ਼ਮੀਰ ਦੇ ਇਲਾਕੇ ਵਿਚ ਪਹੁੰਚੇ । ਗੁਰ ਹਰਿ ਕ੍ਰਿਸ਼ਨ ਸਾਹਿਬ ਭੀ 

ਦਿੱਲੀ ਤੱਕ ਗਏ । 


ਗੁਰੂ ਤੇਗ ਬਹਾਦਰ ਸਹਿਬ ਅਗਸਤ ਸੋਨ ੧੬੬੪ ਵਿਚ 
ਗੁਰੁ ਬਣੇ ਸਨ । ਉਸ ਵਕਤ ਤਕ ਔਰੇਗਜ਼ੇਬ ਨੇ ਧਾਰਮਿਕ ਵਿਤਕਰਾ 
ਸ਼ੁਰੂ ਕਰ ਦਿੱਤਾ ਸੀ । ਪੂਰਬ ਦੇਸ ਵਿਚ ਹਿੰਦੂਆਂ ਉੱਤੇ ਸਖ਼ਤੀ ਸ਼ੁਰੂ 
ਹੋ ਚੁਕੀ ਸੀ, ਜੋ ਕਿ ਪੂਰਬੀ ਬੈਗਾਲ, ਉੜੀਸਾ ਆਦਿਕ ਵਲ ਖ਼ਾਸ 
ਜ਼ੋਰਾਂ ਤੋਂ ਜਾ ਪਹੈਚੀ ਸੀ। ਇਹ ਖ਼ਬਰਾਂ ਪੰਜਾਬ ਵਿਚ ਭੀ ਪਹੈਚ 
ਰਹੀਆਂ ਸਨ । ਸਹਿਮੀ ਹੋਈ ਹਿੰਦੂ ਕੌਮ ਨੂੰ ਸਹਾਰੇ ਦੀ ਲੋੜ ਸੀ। 
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਿਆਈ ਦੀ 
ਜ਼ਿਮੇਵ:ਰੀ ਸਭਾਲਦਿਆਂ ਹੀ ਪਹਿਲਾਂ ਪੂਰਬ ਦੇਸ ਦਾ ਰੁਖ਼ ਕੀਤਾ । 
ਇਹਨਾਂ ਦੀ ਬਾਣੀ ਪੜ੍ਹ ਕੇ ਵੱਖੋ, ਸਾਰੀ ਹੀ ਹਿੰਦੀ ਵਿਚ ਹੈ । 
ਤਕਰੀਬਨ ਹਰੇਕ ਸ਼ਬਦ ਵਿਚ ਦਰੋਪਤੀ, ਗਜ, ਅਜਾਮਲ, ਧਰੂਅ 
ਆਦਿਕ ਦਾ ਹਵਾਲੇ ਦੇ ਕੇ ਨਿਰਭੈਤਾ ਦਾ ਉਪਦੇਸ਼ ਕੀਤਾ ਹੋਇਆ 
ਹੈ । ਇਹ ਸਾਰਾ ਉੱਦਮ ਸਹਿਮੇ ਹੋਏ ਪੂਰਬੀ ਹਿੰਦੂਆਂ ਵਾਸਤੇ 
ਹੀ ਸੀ 1 ਸ, ਹਿੰਦੂ ਜਨਤਾ ਨੂੰ ਧੀਰਜ ਦੇਣ ਲਈ, ਸਿਖ-ਧਰਮ ਦੇ 
ਪਰਚਾਰ ਦੇ ਕੰਮ ਨੂੰ ਵਧੀਕ ਪੱਕੇ ਪੈਰਾਂ ਤੋਂ ਖੜਾ ਕਰਨ ਲਈ ਅਤੇ 


੧੮ 


ਦੂਰ ਦੁਰੇਡੇ “ਵੱਸਦੇ ਸਿੱਖਾਂ ਵਿਚ ਸਿੱਖੀ ਜੀਵਨ ਦੀ ਰੌ ਤਿੱਖੀ ਕਰਨ 

ਵਾਸਤੇ ਗੂਰੂ ਤੇਗ ਬਹਾਦਰ ਸਾਹਿਬ ਨੇ ਭੀ ਪੂਰਬ ਦੱਸ ਵਲ ਲੈਮਾ 

-`ਚੱਕਰ“ਲਾਇਆ । ਪਰਵਾਰ ਸਮੇਤ ਹੀ ਗਏ ਸਨ । ਕੀਰਤਨੀਏ 
ਖਾਬੀ ਅਤੇ ਕੁਝ ਹੋਰ ਉੱਘੇ ਸਿਖ ਭੀ ਨਾਲ ਗਏ। ਗੁਰੂ ਨਾਨਕ 
ਦੇਵ ਜੀ ਦੇ ਵੱਲੋਂ ਤੋਂ ਉਸ ਸਾਰੇ ਇਲਾਕੇ ਵਿਚ ਸਿੱਖ ਧਰਮ ਦਾ 
ਪਰਚਾਰ ਹੋ ਹੀ ਰਿਹਾ ਸੀ, ਹਰੇਕ ਨਗਰ ਵਿਚ ਗੁਰੂ-ਘਰ ਦੇ ਸ਼ਰਧਾਲੂ 
ਮੌਜੂਦ ਸਨ, ਇਸ ਵਾਸਤੇ ਇਸ ਗੱਲ ਦੀ ਲੌੜ ਨਹੀ' ਸੀ ਕਿ ਗੂਰੂ 
ਤੇਗ ਬਹਾਦਰ ਸਾਹਿਬ ਭੀ ਗੁਰੂ ਨਾਨਕ ਦੇਵ ਜੀ ਵਾਂਗ ਫ਼ਕੀਰੀ ਰੋਗ ਵਿਚ 
ਇਕੱਲੇ ਹੀ ਜਾਂਦੇ । 


੭ 


ਮਾਲਵੇ ਵਿਚੋ' ਦੀ- 


ਉਵ ਤਾਂ ਹਰੇਕ ਮੁਗ਼ਲ ਬਾਦਸ਼ਾਹ ਦੇ ਪਿਛੋ ਤਖ਼ਤ ਦੀ 
ਵਾਰਸੀ ਦਾ ਫ਼ੈਸਲਾ ਤਲਵਾਰ ਦੀ ਰਾਹੀ” ਹੁੰਦਾ ਰਿਹਾ, ਪਰ ਅਔਰੇਗਜ਼ੇਬ 
ਨੂੰ ਤਖ਼ਤ ਹਾਸਲ ਕਰਨ ਲਈ ਹੋਰਨਾਂ ਨਾਲੋ ਵਧੀਕ ਖ਼ੂਨ-ਖ਼ਰਾਬ 
ਕਰਨਾ ਪਿਆ ਸੀ, ਕਿਉਕਿ ਇਸ ਦੇ ਸ਼ਰੀਕ ਭਰਾਂ ਤਕੜੇ ਹੱਡ-ਕਾਂ 
ਵਾਲੇ ਸਾਬਤ ਹੋਏ ਸਨ । ਇਸ ਖ਼ੂਨ-ਖ਼ਰਾਬੇ ਦਾ ਬਹੁਤਾ ਭਾਰ ਪੰਜਾ 
ਉਤੇ ਪਿਆ ਸੀ। ਸ਼ਾਹੀ ਫ਼ੌਜਾਂ ਦੀ ਆਵਾ-ਜਾਈ ਦੇ ਕਾਰਨ ਲੋਕਾਂ 
ਵਣਜ-ਵਪਾਰ ਰੁਕ ਗਏ । ਰਾਜ-ਗਰਦੀ ਦੇ ਪਿਛੇ ਪਿਛੇ ਕਾਲ ਨੇ , 
ਆ ਮੂੰਹ ਵਿਖਾਇਆ । ਸੈਨ ੧੬੫੮ ਤੋਂ ਲੈ ਕੇ ਦੋ ਸਾਲ ਤਕ ਪੰਜਾਬ 
ਵਿਚ ਵਣਜ-ਵਪਾਰ ਦੇ ਸਿਲਸਿਲੇ ਰੁਕਣ ਕਰਕੇ _ਅੰਨ ਦੀ ਬੜੀ 
ਥੁੜ ਹੋ ਗਈ । ਸੈਨ ੧੬੬੦ ਵਿਚ ਅੜ ਲੱਗ ਪਈ, ਇਸ ਨੰ ਲੋਕਾਂ 
ਦਾ ਹੌਰ ਵੀ ਲੱਕ ਤੌੜ ਦਿਤਾ । ਰਾਜ-ਗਰਦੀ, ਕਾਲ ਅਤੇ ਅੜ ਉਨ 
ਪੰਜਾਬ-ਵਾਸੀਆਂ ਦੇ ਆਚਰਨ ਨੂੰ ਡੇਗਣ ਵਿਚ ਬਹੁਤ ਮਦਦ ਕੀਤੀ । 
ਰਤ ਸਹਿਮੇ ਹੋਏ ਲੌਕ ਭਰਮਾਂ=ਵਹਿਮਾਂ ਦਾ ਸ਼ਿਕਾਰ ਹੋ ਕੇ ਗੋਰ-ਗ੍ੱਗੇ 
% ਆਦਿਕ ਨੂੰ ਪੂਜਣ ਲੱਗ ਪਏ । ਚੌਰੀ ਬਹੁਤ ਵਧ ਗਈ । ਅਣਖ-ਹੀਣੇ 


੧੮੯ 


ਲੋਕ ਧੀਆਂ ਦਾ ਪੈਸ' ਲੈਣ ਲਗ ਪਏ । ਮਾਲਵੇ ਵਿਚ ਇਕ ਹਰ 
ਅਖਿਆਈ ਭੀ ਸੀ । ਆਲਸੀ ਲੋਕਾਂ ਦੇ ਡੂੰਘੇ ਖੂਹ ਪੁੱਟਣ ਤੋ ਸੈਕੋਚ 
ਦੇ ਕਾਰਨ ਉਪਰਲੀ ਤਹਿ ਦੇ ਖਾਰੇ ਪਾਣੀ ਦੇ ਹੀ ਖੂਹ ਬਹੁਤੇ, ਬਾਈ 
ਸਨ । ਇਸ ਖਾਰੇ ਪਾਣੀ ਨਾਲ ਹੀ ਲੌਕ ਦਿਨ-ਕੱਟੀ ਕਰ ਰਹੇ ਸੇਂਟ । 
ਰਾਜਸੀ ਗੜ-ਬੜ ਨੇ ਲੋਕਾਂ ਦਾ ਜੀਵਨ ਬੇ-ਸੁਆਦਾ ਬਣਾ ਦਿਤ 
ਹੋਇਆ ਸੀ । ਉੱਚੇ ਸੁੱਚੇ ਜੀਵਨ ਵਲੋ ਦਿਲਚਸਪੀ ਆਮ ਤੌਰ ਤੇ 
ਘਟੀ ਹੋਈ ਸੀ । ਅਜਿਹੀ ਨਿਘਰੀ ਹੋਈ ਦਸ਼ਾ ਸਮੇ ਰੋਜ਼ਾਨਾ ਦੁਖਾਂ 
ਕਲੋਸ਼ਾਂ ਨੂੰ ਭੁਲਾਣ ਲਈ ਲੋਕ ਨਸ਼ਿਆਂ ਦਾ ਆਸਰਾ ਲੈਦੇ ਹਨ । 
ਤਮਾਕੂ ਹੋਰ ਸਾਰੇ ਨਸ਼ਿਆਂ ਨਾਲੋ ਸਸਤੀ ਚੀਜ਼ ਹੈ । ਸਾਹ-ਸਤ ਹੀਣੇ 
ਅਤੇ ਆਲਸੀ ਲੋਕ ਆਮ ਤੌਰ ਤੇ ਤਮਾਕੂ ਦੇ ਆਸਰੇ ਵਿਹਲੜਾਂ 
ਵਾਲ਼ਾ ਜੀਵਨ ਗੁਜ਼ਾਰਦੇ ਹਨ । ਇਹੀ ਸੀ ਉਹਨੀ” ਦਿਨੀ` ਪੰਜਾਬ ਦੀ 
ਆਮ ਹਾਲਤ । 

ਜਿਵੇ ਗੁਰੂ ਅਰਜਨ ਸਾਹਿਬ ਨੇ ਕਾਲ ਅਤੇ ਔੜ ਦੇ ਸਮੇ 
ਮਾਝੇ ਵਿਚ ਖ਼ਾਸ ਜੋਰ ਲਾਇਆ ਸੀ, ਤਿਵੇਂ ਗੁਰੂ ਤੇਗ ਬਹਾਦਰ 
ਸਾਹਿਬ ਨੇੰ ਮਾਲਵੇਂ ਅਤੇ ਬਾਂਗਰ (ਕੈਥਲ ਕਰਨਾਲ ਦੇ ਆਸ ਪਾਸ ਦੇ 
ਇਲਾਕੇ) ਵਿਚ ਲੋਕਾਂ ਦੀ ਆਰਥਕ ਅਤੇ ਸਦਾਚਾਰਕ ਹਾਲਤ ਸੁਧਾਰਨ 
ਵਲ ਖ਼ਾਸ ਧਿਆਨ ਦਿੱਤਾ । ਸਿੱਖ ਕੌਮ ਦੀ ਦਸਵੈਧ ਦੀ ਭੇਟਾ ਨੇ ਗਰੀਬ 
ਲੌਕਾਂ ਨੂੰ ਬਹੁਤ ਢਾਰਸ ਦਿੱਤੀ । 


ਮੁਲੋਵਾਲ- 


ਅਨੰਦਪੁਰ ਤੋ“ ਚਲ ਕੇ ਘਨੌਲੀ, ਜੋਪੜ, ਦਾਦੂ ਮਾਜਰਾ-ਨੌ ਲੱਖਾ 
ਲੰਗ ਆਦਿਕ ਪਿੰਡਾਂ ਵਿਚੋ ਦੀ ਹੋ ਕੇ ਸਤਿਗੂਰੂ ਜੀ ਪਿੰਡ ਮੂਲੋਵਾਲ 
ਪਹੁੰਚੇ । ਇਥੇ ਪੰਜ ਦਿਨ ਟਿਕਾਣਾ ਕੀਤਾ । ਪਿੰਡ ਦਾ ਪਾਣੀ ਖਾਰਾ 
ਸੀ । ਸਤਿਗੁਰੂ ਜੀ ਦੀ ਹਿਦਾਇਤ ਤੇ ਮਾਇਕ ਸਹਾਇਤਾ ਦੀ 
ਬਰਕਤ ਨਾਲ ਡੂੰਘੇ ਪੁੱਟੇ ਖੂਹਾਂ ਵਿਚੋ` ਮਿੱਠਾ ਪਾਣੀ ਨਿਕਲਿਆ 1 ੩ 


੨੨੦ 


ਇਥੇ ਹੁਣ ਗੁਰਦੁਆਰਾ ਹੈ, ਜੋ ਮਹਾਰਾਜਾ ਕਰਮ ਸਿੰਘ ਨੇ ਸੈਮਤ ੧੮੮੨ 
(ਸੈਨ ੧੮੨੫) ਵਿਚ ਬਣਵਾਇਆ ਸੀ । 


[ਠੋਵਰੀਏ- 
ਮੁਲੌਵਾਲ ਤੋ ਫ਼ਰਵਾਹੀ, ਹੈਢਾਇਆ, ਭੰਦੇਹਰ, ਖੀਵਾ, ਭੀਖ 

ਆਦਿਕ ਪਿੰਡਾਂ ਵਿਚ ਸਤਿਗੁਰੂ ਜੀ ਨੰ ਲੋੜ ਅਨੁਸਾਰ ਟਿਕਾਣਾ ਕੀਤਾ । 

ਪੰਜਾਬ ਵਿਚ ਜਿਹੜੇ ਹਿੰਦੂ, ਮੁਸਲਮਾਨ ਰੋਣ ਤੋ” ਬਚੇ ਰਹੇ ਸਨ, ਉਹ 
ਕਈ ਮੁਸਲਮਾਨ ਪੀਰਾਂ ਫ਼ਕੀਰਾਂ ਦੇ ਚੇਲੇ ਬਣੇ ਹੋਏ ਸਨ । ਬਹੁਤੀ 
ਗਿਣਤੀ ਸੁਲਤਾਨ ਦੇ ਮੁਰੀਦਾਂ ਦੀ ਸੀ, ਜੋ ਸਰਵਰੀਏ ਅਖਵਾਂਦੇ ਸਨ । 
ਇਹ ਲੋਕ ਆਪਣੇ ਪੀਰ ਸੁਲਤਾਨ ਨੂੰ ਸਖੀ ਸਰਵਰ ਦੇ ਨਾਮ ਨਾਲ ਯਾਦ 
ਕਰਦੇ ਸਨ ! ਸੁਲਤਾਨ ਮੁਸਲਮਾਨ ਫ਼ਕੀਰ ਸੀ, ਮੁਲਤਾਨ ਦੇ ਲਾਗੇ 
ਇਕ ਪਿੰਡ ਦਾ ਰਹਿਣ ਵਾਲਾ । ਆਪਣੇ ਮਸੇਰ ਭਰਾਵਾਂ ਦੇ ਵਿਰੋਧ ਦੇ 
ਕਾਰਨ ਸੁਲਤਾਨ ਉਥੌ' ਵਜ਼ੀਰਾਬਾਦ ਦੇ ਨੌੜੇ ਧੈੱਕਲ ਆ ਗਿਆ। 
ਉਥੋ` ਭੀ ਉਸ ਨੂੰ ਡੇਰਾ ਇਸਮਾਈਲ ਖ਼ਾਂ ਦੇ ਜ਼ਿਲੇ ਵਿਚ ਨ੍ਰਰਪੁਰ ਜਾਣਾ 
ਪੈ ਗਿਆ, ਜਿਥੇ ਉਸ ਦੇ ਮੁੱਢਲੇ ਵੈਰੀਆਂ ਨੰ ਆ ਕੇ ਉਸ ਨੂੰ ਮਾਰ 
ਦਿੱਤਾ ਸੀ। ਭਿਰਾਈ ਲੌਕਾਂ ਦੀ ਰਾਹੀ` ਪੰਜਾਬ ਦੇ ਅਨੌਕਾਂ ਹਿੰਦੂ ਜੱਟ 
ਉਸ ਦੇ ਮੁਰੀਦ ਬਣੇ । 


ਇਹਨਾਂ ਲੋਕਾਂ ਨੂੰ ਇਸਲਾਮੀ _ਅਸਰ ਹੇਠੌ” ਕੱਢਣ ਲਈ 
ਕਰਤਾਰਪੁਰ (ਰਾਂਵੀ ਦੇ ਕੰਢੇ), ਖਡੂਰ, ਗੋਇੰਦਵਾਲ, ਅੰਮ੍ਰਿਤਸਰ 
ਅਤੇ ਕੀਰਤਪੁਰ ਦੇ ਪਰਚਾਰ-ਕੇਂ ਦਰ ਬਣਾਏ ਗਏ ਸਨ। ਗੁਰੂ ਨਾਨਕ 
ਸਾਹਿਬ ਤੌਂ` ਲੈ ਕੇ ਹਰੇਕ ਗੁਰੂ ਸਾਹਿਬ ਨੇ ਇਸ ਕੌਮ ਵਲ ਖ਼ਾਸ 
ਧਿਆਨ ਦਿਤਾ ਸੀ । ਗੁਰੂ ਤੇਗ ਬਹਾਂਦਰ ਸਾਹਿਬ ਜੀ ਨੇ ਭੀ ਮਾਲਵੇ 
ਵਿਚੋਂ ਲੰਘਦਿਆਂ ਇਹਨਾਂ ਲੋਕਾਂ ਨੂੰ ਗੋਰ-ਗੁੱਗਾ ਆਦਿਕ ਪੂਜਣ ਤੱ 
ਵਰਜ ਕੇ ਇਕ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ । 


੨੧ 


ਸਾਬੋਕੀ ਤਲਵੈਡੀ- 

ਭੀਖੀ ਤੋ ਅਗਾਂਹ ਪਿੰਡ ਦਲੇਊ, ਅਲੀਸ਼ੇਰ, ਖਿਆਲਾ, ਮੌੜ, 
ਮਾਈਸਰ ਖਾਨਾ ਆਦਿਕ ਤੋ ਹੁਂਦੇ ਹੋਏ ਸਤਿਗ੍ੂਰੂ ਜੀ _ਸਾਬੋਕੀ 
ਤਲਵੇਡੀ ਅੱਪੜੇ ! ਇਥੇ ਗੁਰਦੁਆਰਾ ਦਮਦਮਾ ਸਾਹਿਬ ਹੈ । ਤਲਵੰਡੀ 


ਵਿਚ ਸਤਿਗੁਰੂ ਜੀ ਕਈ ਦਿਨ ਫਿਕੇ । ਇਥੋਂ ਅਗਾਂਹ ਧਰਮੂ ਦਾ”; 
ਕੋਟ, ਬੱਛੋਆਣਾ, ਗੋਬਿੰਦਪੁਰਾ, ਸੈਘੇੜੀ ਤੇ ਗੁਰਨਾ ਆਦਿਕ ਪਿੰਡਾਂ 


ਵਿਚੋ ਦੀ ਲੰਘੇ । ਜਿੱਥੇ ਜਿੱਥੇ ਭੀ ਸਤਿਗੁਰੂ ਜੀ ਜਾਂਦੇ ਸਨ, ਲੋਕਾਂ ਨੂੰ 
ਮੰਦ ਕਰਮਾਂ ਵਲੋਂ ਰੋਕਦੇ ਸਨ । ਚੋਰੀ ਕਰਨੀ, ਧੀਆਂ ਦਾ ਪੈਸਾ ਲੈਣਾ 
ਅਜਿਹੇ ਕਈ ਕੁਕਰਮਾਂ ਤੋਂ ਬਚਣ ਲਟੀ ਉਪਦੇਸ਼ ਕੀਤਾ । 


ਬਾਂਗਰ ਦੇਸ (ਕਰਨਾਲ ਰੋਹਤਕ ਹਿਸਾਰ ਦੇ ਜ਼ਿਲੋ) 
ਭਾਈ ਮੀਹਾਂ- 


ਕਈ ਪਿੰਡਾਂ ਵਿਚੋ` ਦੀ ਹੈਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ 
ਧਮਧਾਣ ਪਰੂੈਚੇ । ਧਮਧਾਣ ਹੁਣ ਰੇਲ ਦਾ ਸਟੇਸ਼ਨ ਹੈ, ਪਟਿਆਲੇ ਦੀ 
ਤਜੀਲ ਨਰਵਾਣਾ ਵਿਚ । 

ਇਸ ਦੇਸ-ਯਾਤਰਾ' ਵਿਚ ਇਕ ਸਿੱਖ ਭਾਈ ਰਾਮਦੇਵ ਜੱਥੋ 
ਦੇ ਨਾਲ ਰਿਹਾ । ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲਿਆਉਂਦਾ ਤੋਂ 
ਸਭ ਨੂੰ ਪਿਲਾਣ ਅਤੇ ਇਸ਼ਨਾਨ ਦੀ ਸੇਵਾ ਕਰਦਾ ਸੀ । ਲੰਗਰ ਵਿਚ ਭੀ 
ਗਾਗਰਾਂ ਭਰ ਕੇ ਲੈ ਜਾਂਦਾ ਤੇ ਡੇਰੇ ਵਿਚ ਲੌੜ ਅਨੁਸਾਰ ਛਿੜਕਾਉ 
ਭੀ ਕਰਦਾ ਸੀ । ਧਮਧਾਣ ਅੱਪੜ ਕੇ ਸਤਿਗੁਰੂ ਜੀ ਨੇ ਉਸ ਦੀ ਸੇਵਾ 
ਤੋ ਪ੍ਰਸੈਨ ਹੋ ਕੇ ਉਸ ਦਾ ਨਾਮ ਭਾਈ ਮੀਹਾਂ ਰੱਖਿਆ ਅਤੇ ਉਸ ਨੂੰ ਨੂੰ 
ਪੂਰਬ ਦੇਸ ਵਲ ਸਿੱਖ ਧਰਮ ਦਾ ਪਰਚਾਰ ਕਰਨ ਲਈ ਭੇਜ ਦਿੱਤਾ । 
ਸੋ ਮੁਰਾਦਾਬਾਦ, ਲਖਨਊ, ਬਾਰਾਬੋਕੀ, ਨਵਾਬ-ਗੈਜ ਆਦਿਕ ਦੁ 
ਇਲਾਕਿਆਂ ਵਿਚ ਮੀਹਾਂ ਸਾਹਿਬ ਦੇ ਉਪਦੇਸ਼ ਨਾਲ ਬਣੇ ਹੋਏ ਬਥੇਰ 


2੨, 





੧ 


_ਅਤੋਂ ਸਿੱਧ ਵਿਚ ਸਾਧ ਬੇਲਾ ਮੀਹਾਂ ਸ਼ਾਂਹੀਆਂ 


ਸਿੱਖ ਵੱਸਟੇ ਹਨ । ਇਸ ਦੀ ਸੈਪ੍ਰਦਾਇ ਦੇ ਉਦਾਸੀ ਸਾਧੂ ਮੀਹਾਂ 
ਸ਼ਾਹੀ ਅਤੇ ਮੀਹਾਂ ਦਾਸੀਏ ਅਖਵਾਂਦੇ ਹਨ । ਪਟਿਆਲੇ ਵਿਚ ਬਾਵਾ 
ਮਗਨੀ ਰਾਮ ਜੀ ਦਾ, ਲਖਨਊ ਵਿਚ ਬਾਵਾ ਗੁਰ ਨਰਾਇਣ ਜੀ ਦਾ, 


ਦੇ ਪਵਿੱਤਰ 
ਅਸਥਾਨ ਹਨ । 


--“' ਕੁਰਖੇਤ- 


ਧਮਧਾਣ ਤੋ ਸਤਿਗੁਰੂ ਜੀ ਪਿੰਡ ਖਰਕ, ਖਟਕੜ, ਟੋਕ ਹੁੰਦੇ 
ਹੋਏ ਕੈੱਥਲ ਅੱਪੜੇ । ਇਥੋ` ਚਲ ਕੇ ਬਾਰਨੇ ਪਿੰਡ, ਤੇ ਬਾਰਨੇ ਤੋ 
ਬਨੇਸਰ ਸ਼ਹਿਰ ਪਹੰਚੇ । ਲੋਕਾਂ ਨੂੰ ਚੌਰੀ, ਗੋਰ-ਗੁਗੇ ਦੀ ਪੂਜਾ, ਅਤੇ 
ਤਮਾਕੂ ਪੀਣ ਤੋ ਵਰਜ ਕੇ ਖ਼ਲਕਤ ਦੀ ਸੇਵਾ ਤੇ ਪਰਮਾਤਮਾ ਦੀ 
ਭਗਤੀ ਦਾ ਉਪਦੇਸ਼ ਦਿਤਾ । ਭਾਰਤ ਵਿਚ ਤਮਾਕ੍ਹ ਪੀਣ ਦੀ ਮੰਦੀ 
ਬਾਣ ਬਹੁਤ ਵਧ ਰਹੀ ਸੀ । ਇਸ ਦੋਸ ਵਿਚ ਇਹ ਚੀਜ਼ ਅਜੇ ਨਵੀਂ 
ਨਵੀ ਹੀ ਆਈ ਸੀ, ਸਸਤੀ ਭੀ ਸੀ। ਇਸ ਵਾਸਤੇ ਲੋਕ ਇਸ ਨੂੰ 
ਬਹੁਤ ਵਰਤਣ ਲੱਗ ਪਏ ਸਨ । ਹੋਰ ਨਸ਼ਿਆਂ ਤੌ ਇਲਾਵਾ ਇਸ ਨਵੀ' 
ਵਧ ਰਹੀ ਬੁਰਾਈ ਨੂੰ ਰੋਕਣ ਦਾ ਖ਼ਾਸ ਜਤਨ ਕਰਨਾ ਪਿਆ । 
ਗੁਰੂ ਨਾਨਕ ਦੇਵ ਜੀ ਭੀ ਪਹਿਲੀ 'ਉਦਾਸੀ' ਸਮੇ ਥਨੇਸਰ 
ਆਏ ਸਨ । ਸੂਰਜ ਗ੍ਰਹਿਣ ਦੇ ਮੌਕੇ ਤੋਂ ਕੁਰਖੱਤ੍ਰ ਲੱਖਾਂ ਹਿੰਦੂ ਯਾਤਰੂ 
ਆਉਦੇ ਹਨ । ਸਤਿਗੁਰੂ ਜੀ ਗ੍ਰਹਿਣ ਸਮੇ ਹੀ ਪਹੁੰਚੇ ਸਨ । ਗੁਰੂ 
ਤੇਗ ਬਹਾਦਰ ਸਾਹਿਬ ਭੀ ਸੂਰਜ-ਗ੍ਰਹਿਣ ਦੇ ਮੌਕੇ ਤੇ ਹੀ ਗਏ, 
ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ-ਰਸਤਾ ਲੋਕਾਂ ਨੂੰ ਮੁੜ 
ਸਮਝਾਇਓ ਨੇ । 
ਥਨੇਸਰ ਤੋ ਬਨੀ ਬਦਰ, ਕੜਾ ਮਾਣਕਪੁਰ ਪਹੁੰਚੇ । ਕੜੇ 
ਮਾਣਕਪੁਰ ਇਕ ਜੋਗੀਰਾਜ ਮਲੂਕਦਾਸ ਰਹਿੰਦਾ ਸੀ । ਪੰਜ ਦਿਨ ਉਸ 
ਦੇ ਪਾਸ ਰਹੇ । ਉਹ ਸ਼ਰਧਾਵਾਨ ਬਣਿਆ। 
[1 


੨ 


ਚੌਥਾ ਕਾਂਡ ਖਾ 


"੫ 


ਉੱਤਰ ਪ੍ਰਦੇਸ਼ (ਮਥਰਾ, ਕਾਨਪੁਰ, ਪ੍ਰਾਗ, ਕਾਂਸ਼ੀ) 


ਕੜੇ ਮਾਣਕਪੁਰ ਤੋ ਸਤਿਗੁਰੂ ਜੀ ਸਾਰੇ ਸਾਥ ਸਮੇਤ ਮਥਰਾ 
ਪਹੁੰਚੇ । ਮਥਰਾ ਤੋ" ਸ਼ਹਿਰ ਆਗਰੇ ਗਏ । ਉਥੇ ਮਾਈ ਥਾਨ ਦੇ ਕੋਲ 
ਇਸ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ । ਇਥੋ ਨਗਰ 
ਅਟਾਵਾ ਹੈਦੇ ਹੋਏ ਕਾਨਪੁਰ ਗਏ । ਗੈਗਾ ਦੇ ਕੋਢੇ ਡੇਰਾ ਕੀਤਾ, ਉਥੇ 
ਹੁਣ ਇਕ ਗੁਰਦੁਆਰਾ ਹੈ । ਕਾਨਪੁਰ ਤੋਂ" ਗੁਰੂ ਤੇਗ ਬਹਾਦਰ ਸਾਹਿਬ 
ਅਲਾਹਬਾਦ (ਪ੍ਰਯਾਗ) ਪਹੁੰਚੇ । ਆਹੀਆ ਪੁਰ ਦੇ ਮਹੱਲੇ ਵਿਚ 
ਡੌਰਾ ਕੀਤੋਂ ਨੇ ! ਹੁਣ ਉਥੇ ਇਕ ਪੱਕੀ ਸੈਗਤਿ (ਗੁਰਦੁਆਰਾ) ਹੈ । 
ਪ੍ਰਯਾਗ ਹਿੰਦੂਆਂ ਦਾ ਭਾਰਾ ਤੀਰਥ ਹੈ । ਉਥੇ ਤਿੰਨ ਨਦੀਆਂ 
ਮਿਲਦੀਆਂ ਹਨ, ਲੋਕ _ਉਸ ਤਿ੍‌ਬੇਣੀ ਵਿਚ ਇਸ਼ਨਾਨ ਕਰਨ 
ਨੂੰ ਬੜਾ ਮਹਾਤਮ ਸਮਝਦੇ ਹਨ । ਸਤਿਗੁਰੂ ਜੀ ਨੇ ਉਥੇ ਆਏ 
ਜਾਤਰੂਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਹੀ` ਸਮਝਾਇਆ 
ਕਿ ਸਭ ਤੋ` ਸ੍ਸ਼ਟ ਤੀਰਥ ਸਾਧ ਸੈਗਤ ਹੈ, ਸਤਸੈਗ ਵਿਚ ਪ੍ਰਭੂ ਦੀ 
ਸਿਫ਼ਤ-ਸਲਾਹ ਕੀਤਿਆਂ ਪ੍ਰਭੂ ਨਾਲ ਮੇਲ ਹੁੰਦਾ ਹੈ, ਪ੍ਰਭੂ-ਮਿਲਾਪ 
ਹੀ ਪੂਰਾ ਇਸ਼ਨਾਨ ਹੈ । ਰ 

ਪ੍ਰਯਾਗ ਤੌਂ ਚੱਲ ਕੇ ਮਿਰਜਾਪੁਰ ਗਏ, ਗੰਗਾ ਦੇ ਕੌਢੇ ਡੇਰਾ 
ਕੀਤਾ, ਜਿਥੇ ਹੁਣ ਗੁਰੂ ਕੀ ਸੈਗਤਿ” ਹੈ । ਇਥੋਂ” ਕਾਂਸ਼ੀ ਪਹੈਚੇ । ਰੇਸ਼ਮ ਦੇ 
ਮਹੱਲੇ ਟਿਕਾਣਾ ਕੀਤਾ, ਉਥੇ ਗੁਰਦੁਆਰਾ ਹੈ । ਭਾਈ ਗੁਰਦਾਸ ਜੀ 
ਦੇ ਉਦਮ ਨਾਲ ਉਥੇ ਅਨੇਕਾਂ ਸਿੱਖ ਗੁਰੂ ਘਰ ਦੇ ਸ਼ਰਧਾਲੂ ਸਨ । 





"ਉਧਰ ਲੋਕ ਗੁਰਦੁਆਰੇ ਧਰਮਸਾਲ ਨੂੰ 'ਸੋਗਤਿ' ਆਖਦੇ ਹਨ । 
੨੪ 


ਚ 


੫ 


ਪਾ 


24੧ 


ਆ 


ਸੂ 


੭੧ 


ਕਾਂਸ਼ੀ ਤੋਂ ਚਾਲੀ ਕੂ ਮੀਲਾਂ ਦੀ ਵਿੱਥ ਤੇ ਨਗਰ ਜੋਨਪੁਰ ਹੈ । ਜੋਨਪੁਰ ਦੇ 
ਸਿੱਖ ਦਰਸ਼ਨ ਕਰਨ ਲਈ ਆਵੇ। 

` ਬਿਹਾਰ ਪ੍ਰਾਂਤ [ਸਸਰਾਮ, ਗਯਾ, ਪਟਨਾ, ਮੁੰਗੇਰ] 
ਨ ਤਰ ਅਸੀ ਤੋਂ ਪੂਰਬ ਪਾਸੇ ਪੰਜਤਾਲੀ ਕੁ ਮੀਲਾਂ ਦੀ ਵਿੱਥ ਤੇ ਨਗਰ 
_ਸਸਰਾਮ ਹੈ । ਹਮਾਯੂਹ ਨੂੰ ਭਾਂਜ ਦੇਣ ਵਾਲਾ ਸ਼ੋਰਸ਼ਾਹ ਸਸਰਾਮ ਦਾ ਹੀ 
ਜੈਮਿਆ ਪਲਿਆ ਸੀ । ਗੁਰੂ ਤੇਗ ਬਹਾਦਰ ਸਾਹਿਬ ਕਾਂਸ਼ੀ ਤੋ' ਚਲ ਕੇ 
ਸ਼ਹਿਰ ਸਸਰਾਮ ਪਹੁੰਚੇ । ਭਾਈ ਫੱਗੋ ਮਸੈਦ ਦੇ ਉੱਦਮ ਨਾਲ ਉਥੇ 
ਅਗਰੈਰੀ ਬਾਣੀਏ ਬਹੁਤ ਗਿਣਤੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਿੱਖ 
ਚਲੇ ਆ ਰਹੇ ਸਨ । ਉਹਨਾਂ ਦੀ ਔਲਾਦ ਵਿਚੋ ਕਲਕੱਤੇ ਵਿਚ ਬੜੋ ਬੜੋਂ 
ਸ਼ਾਹੂਕਾਰ ਹਨ । ਗੁਰਦੁਆਰਾ ਬੜੀ ਸਿੱਖ ਸੈਗਤ ਅਤੇ ਛੋਟੀ ਸਿੱਖ ਸੈਗਤ 
ਦੀ ਸੇਵਾ ਬੜੇ ਪ੍ਰੰਮ ਨਾਲ ਕਰਦੇ ਹਨ । ਪਰ ਪਰਚਾਰ ਦੀ ਘਾਟ ਦੇ ਕਾਰਨ 
ਬਹੁਤਿਆਂ ਨੇ ਜਨੇਊ ਭੀ ਪਾਏ ਹੋਏ ਹਨ ਤੇ ਕੇਸਾਧਾਰੀ ਭੀ ਹਨ । 


ਰਗਯਾ- 


ਸਸਰਾਮ ਤੋਂ ਪੰਜਾਹ ਕੁ ਮੀਲਾਂ ਦੀ ਵਿੱਥ ਤੇ ਪੁਰਬ ਵੱਲ ਹਿੰਦੂਆਂ 
ਦਾ ਪਰਸਿੱਧ ਤੀਰਥ-ਅਸਥਾਨ ਗਯਾ ਹੈ । ਹਿੰਦੂ ਲੋਕ ਇਥੋ ਆ ਕੇ ਪਿਤਰਾਂ 
ਨਮਿੱਤ ਪਿੰਡ ਭਰਾਂਦੇ ਹਨ । ਜਵਾਂ ਦੇ ਆਟੇ ਦੇ ਪੇੜੇ ਬਣਾਏ ਜਾਂਦੇ ਹਨ, 
ਬਾਹਮਣ ਮੰਤਰ ਆਦਿਕ ਪੜ੍ਹਦਾ ਹੈ, ਉਹ ਆਟਾ ਫਿਰ ਮੱਛੀਆਂ ਆਦਿਕ 
ਨੂੰ ਪਾ ਦਿੱਤਾ ਜਾਂਦਾ ਹੈ । ਪਿੰਡ ਭਰਾਣ ਵਾਲਾ ਆਦਮੀ ਸਮਝਦਾ ਹੈ ਕਿ 
ਇਹ ਖ਼ੁਰਾਕ ਮਰ ਚੁਕੇ ਸੋਬੋਧੀਆਂ ਨੂੰ ਪਿੱਤਰ-ਲੋਕ ਵਿਚ ਪਹੁਂਚ ਗਈ ਹੈ । 
ਗੁਰੂ ਨਾਨਕ ਦੇਵ ਜੀ ਭੀ ਇਥੇ ਆਏ ਸਨ । ਉਹਨਾਂ ਇਸ ਤੀਰਥ ਤੋਂ ਪਿੰਡ 
ਭਰਾਣ ਆਏ ਲੋਕਾਂ ਨੂੰ ਸਮਝਾਇਆ ਸੀ ਕਿ ਅਕਾਲ ਪੁਰਖ ਦਾ ਨਾਮ ਹੀ 
ਜੀਵਾਤਮਾ ਨੂੰ ਚਾਨਣ ਦੇਣ ਵਾਲਾ ਹੈ, ਇਹੀ ਜਿੰਦ ਦੀ ਖ਼ੁਰਾਕ ਹੈ । ਗੁਰੂ 
ਤੇਗ ਬਹਾਦਰ ਸਾਹਿਬ ਭੀ ਜਦੋ` ਗਯਾ ਪਹੁੰਚੇ, ਤਾਂ ਉਥੋਂ ਦੇ ਪਾਂਡਿਆਂ ਨੇ 
ਇਹਨਾਂ ਨੂੰ ਭੀ ਪਿੱਤਰਾਂ ਨਮਿੱਤ ਪਿੰਡ ਭਰਾਣ ਲਈ ਪ੍ਰੰਰਿਆ,ਪਰ ਇਹਨਾਂ ਭੀ 


<੫ 


ਗੁਰੂ ਨਾਨਕ ਦੇਵ ਜੀ ਵਾਲਾ ਉੱਤਰ ਹੀ ਦਿੱਤਾ । 
ਪਟਨਾ- 


ਸ਼ਹਿਰ ਪਟਨਾ ਗਯਾ ਤੋ ਠੀਕ ਉੱਤਰ ਵਲ ਚਾਲੀ ਕੁ ਮੀਲ੍ਾਂ ਦੀ 
ਵਿੱਥ ਤੇ ਹੈ। ਰੇਲਵੇ ਸਟੇਸ਼ਨ ਮੁਗਲਸਰਾਇ (ਜੋ ਬਨਾਰਸ ਤੋ ਥੋੜਾ ਗੀ 
ਅਗਾਂਹ ਹੈ) ਤੋ" ਪੂਰਬ ਨੂੰ ਜਾਣ ਵਾਲੀਆਂ ਦੋ ਲਾਈਨਾਂ ਹੋ ਜਾਂਦੀਆਂ ` 
ਹਨ । ਉੱਤਰੀ ਲਾਈਨ ਪਟਨੇ ਦੇ ਰਸਤੇ ਲੰਘਦੀ ਹੈ ਅਤੇ ਦੱਖਣੀ ਲਾਈਨ 
ਗਯਾ ਦੇ ਰਸਤੇ । ਦੋਵੇ ਲਾਈਨਾਂ ਅਗਾਂਹ ਜਾ ਕੇ ਸਟੇਸ਼ਨ ਲੱਕੀ-ਸਰਾਇ 
ਉਤੇ ਫਿਰ ਮਿਲ ਜਾਂਦੀਆਂ ਹਨ । 
ਗਯਾ ਤੋਂ” ਗੁਰੂ ਤੇਗ ਬਹਾਦਰ ਸਾਹਿਬ ਉੱਤਰ ਵਲ ਰੁਖ ਕਰ ਕੇ 
ਪਟਨੇ ਗਏ । ਪਹਿਲੀ 'ਉਦਾਸੀ' ਸਮੇ ਗੁਰੂ ਨਾਨਕ ਦੇਵ ਜੀ ਪਟਨੇ ਵਿਚ 
ਚਾਰ ਮਹੀਨੇ ਠਹਿਰੇ ਸਨ । ਸਾਲਸ ਰਾਇ ਜੌਹਰੀ ਅਤੇ ਉਸ ਦਾ ਨੌਕਰ 
ਅਧਰਕਾ ਸਿੱਖ ਬਣੇ ਸਨ । ਇੱਥੇ ਸਿੱਖ-ਧਰਮ ਦੇ ਪਰਚਾਰ ਦਾ ਕੇਦਰ 
ਭੀ ਥਾਪਿਆ ਗਿਆ ਸੀ। 
ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਸ਼ਹਿਰ ਤੋਂ ਬਾਹਰ ਇਕ 
ਬਾਗ਼ ਵਿਚ ਉੱਤਰੇ, ਇਕ ਇੰਬਲੀ ਦੇ ਰੁੱਖ ਹੇਠ । ਹੁਣ ਤਕ ਉਹ ਥਾਂ 
ਗੁਰੂ ਕਾ ਬਾਗ ਸਦਾਉ'ਦਾ ਹੈ । ਫਿਰ ਉਥੋ“ ਦਾ ਪਰਸਿੱਧ ਸ਼ਰਧਾਲੂ ਸਿੱਖ 
ਭਾਈ ਜੈਤਾ, ਜੋ ਹਲਵਾਈ ਦਾ ਕੌਮ ਕਰਦਾ ਸੀ, ਉਹਨਾਂ ਨੂੰ ਆਪਣੇ ਘਰ 
ਲੈ ਗਿਆ । ਕੁਝ ਦਿਨ ਸਤਿਗੁਰੂ ਜੀ ਪਟਨੇ ਵਿਚ ਟਿਕੇ । ਫਿਰ ਪਰਵਾਰ 
ਨੂੰ ਇੱਥੇ ਛੱਡ ਕੇ ਆਪ ਅਗਾਂਹ ਆਸਾਮ ਵੱਲ ਚੱਲ ਪਏ । 
ਮੁੰਗੋਰ- 
ਬਿਹਾਰ ਪ੍ਰਾਂਤ ਦੇ ਵਿਚ ਹੀ ਪਟਨੇ ਤੋ ਸੱਤਰ ਅੱਸੀ ਮੀਲਾਂ ਦੀ 
ਵਿੱਥ ਤੇ ਮੰਗੇਰ ਸ਼ਹਿਰ ਹੈ, ਗੈਗਾ ਦੇ ਕਢੇ 'ਤੇ । ਸਤਿਗੁਰੂ ਜੀ ਪਟਨੇ 
ਰਿ ਪਹੌਚੇ । ਅਗਾਂਹ ਪੂਰਬ ਵਲ ਨਗਰ ਭਾਗਲਪੁਰ ਗਏ, ਜੋ ਮੁੰਗੇਰ 
ਪੰਝੀ ਕੁ ਮੀਲਾਂ ਤੇ ਹੈ । ਇਥੋ” ਰਾਜ ਮਹਲ ਪਹੰਚੇ । ਰਾਜ ਮਹਲ 


੬ 


੭) 


ਭਾਗਲਪੁਰ ਤੋ ਪੂਰਬ ਵਲ ਚਾਲੀ ਕੁ ਸੀਲਾਂ ਦੀ ਵਿੱਥ ਤੇ ਹੈ । 
ਬੋਜਾਲ ਨ 
ਅਗਾਂਹ ਬੇਗਾਲ ਪ੍ਰਾਂਤ ਦੀ ਹੱਦ ਆ ਗਈ । ਸਤਿਗੁਰੂ ਜੀ ਨੇ ਨਗਰ 
ਭਓਿਦਾ ਵਿਚ ਡੇਰਾ ਜਾ ਕੀਤਾ । ਇਥੋ” ਦੱਖਣ ਵਲ ਦਾ ਰੁਖ਼ ਕਰ ਕੇ 
ਪੰਜਾਹ ਕੁ ਮੀਲਾਂ ਤੇ ਮੁਰਸ਼ਿਦਾਬਾਦ ਪਹੁੰਚੇ । ਇਸ ਸਾਰੇ ਇਲਾਕੇ ਵਿਚ 
ਰੇਸ਼ਮ ਦੀ ਘਰੇਲੂ ਦਸਤਕਾਰੀ ਬਹੁਤ ਸੀ । ਰੇਸ਼ਮ ਬੌਣੇ ਬਹੁਤ ਲੌਕ 
ਗੁਰੂ-ਘਰ ਦੇ ਸ਼ਰਧਾਲੂ ਸਨ । 


ਦਣਾਕੰ'- 


ਮੁਰਸ਼ਿਦਾਬਾਦ ਤੋ ਸਵਾ ਕੁ ਸੌ ਮੀਲ ਪੂਰਬ ਵਲ ਪੂਰਬੀ 
ਬੈਗਾਲ ਦਾ ਵੱਡਾ ਉੱਘਾ ਸ਼ਹਿਰ ਢਾਕ' ਹੈ । ਗੁਰੂ ਨਾਨਕ ਦੇਵ ਜੀ 
ਭੀ ਪਹਿਲੀ 'ਉਦਾਸੀ' ਸਮੇ ਉਥੋਂ ਗਏ ਸਨ । ਢਾਕੇ ਦੀ ਬਰੀਕ ਮਲਮਲ 
ਤੇ ਰੇਸ਼ਮੀ ਕਪੜੇ ਦੀ ਦਸਤਕਾਰੀ ਸਾਰੇ ਭਾਰਤ ਵਿਚ ਪਰਸਿੱਧ ਸੀ । ਗੁਰੂ. 
ਨਾਨਕ ਦੇਵ ਜੀ ਨੇ ਬੈਗਾਲ ਵਿਚ ਪਰਚਾਰ ਕਰਨ ਲਈ ਢਾਕੇ ਨੂੰ ਕੱਦਰ 
ਥਾਪਿਆ ਸੀ । ਜਦੋਂ ਗੁਰੂ ਤੇਗ ਬਹਾਦਰ ਸਾਹਿਬ ਢਾਤੇ ਪਹੁੰਚੇ ਤਦ” ਭਾਈ 
ਬਲਾਕੀ ਦਾਸ ਮਸੈਦ ਪਰਚਾਰਕ ਸੀ । ਆਸਾਮ ਤੇ ਬਗਾਲ ਵਿਚ ਸਿੱਖ- 
ਧਰਮ ਦਾ ਪਰਚਾਰ ਕਰਨ ਲਈ ਢਾਕ' ਇਕ ਉੱਘਾ ਕੇਦਰੀ ਅਸਥਾਨ ਸੀ। 

ਸਤਿਗੁਰੂ ਜੀ ਅਜੇ ਢਾਕੇ ਵਿਚ ਹੀ ਸਨ, ਜਦੋ ਪਟਨੇ ਤੋ” ਗੁਰੂ 
ਗੋਬਿੰਦ ਸਿੰਘ ਜੀ ਦੇ ੨੬ ਦਸੈਥਰ ਸੈਨ ੧੬੬੬ ਨੂੰ ਜਨਮ ਲੈਣ ਦੀ ਖ਼ਬਰ 
ਆਈ । ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੈਗਤ ਨੂੰ ਧੈਨਵਾਦ ਦੰ) 
ਚਿੱਠੀ ਲਿਖੀ ਕਿ ਸੈਗਤ ਨੇ ਉਹਨਾਂ ਦੇ ਪਰਵਾਰ ਦੀ ਸੇਵਾ ਆਦਿਕ ਦਾ 
ਪੂਰਾ ਧਿਆਨ ਰੱਖਿਆ । ਅਗਾਂਹ ਨੂੰ ਭੀ ਅਜੇ ਧਿਆਨ ਰਖਣ ਦੀ ਤਾਕੀਦ 
ਲਿਖੀ ਅਤੇ ਆਪ ਢਾਕੇ ਤੋਂ ਆਸਾਮ ਪ੍ਰਾਂਤ ਵਲ ਚੱਲ ਪਏ । 


ਆ (2) 


੨੧੨੭ 


ਪੰਜਵਾਂ ਕਾਂਡ ` % 


ਇ 
ਆਸਾਮ ਪ੍ਰਾਂਤ ਦੀ ਭੂਗੋਲਿਕ ਜਾਣ-ਪਛਾਣ ਇਿ 


ਨਕਸ਼ੇ ਤੋਂ ਵੇਖੋ । ਆਸਾਮ ਇਕ ਤਿਕੌਨ ਜਹੀ ਸ਼ਕਲ ਵਾਲਾ 
ਪ੍ਰਾਂਤ ਹੈ। [ਇਸ ਦੀ ਉੱਪਰਲੀ ਬਾਹੀ ਹਿਮਾਲਾ ਪਰਬਤ ਦੇ ਨਾਲ 
ਨਾਲ ਸ਼ਹਿਰ ਸਦੀਆ' ਤੋ ਲੈ ਕੇ ਸਿੱਧੀ ਪੱਛਮ ਵਲ ਚਾਰ ਸੋ ਮੀਲਾਂ 
ਤਕ 'ਕੂਚ ਬਿਹਾਰ' ਤੇ ਆ ਮੁੱਕਦੀ ਹੈ । ਬਾਕੀ ਦੋਵੇ ਤਿਰਛੀਆਂ 
ਬਾਹੀਆਂ 'ਸਦੀਆ' ਤੋ ਅਤੇ 'ਕੂਚ ਬਿਹਾਰ ਤੋਂ ਚੱਲ ਕੱ ਲੌਸ਼ਾਈ 
ਪਹਾੜੀਆਂ ਦੇ ਹੇਠ-ਵਾਰ ਮਿਲ ਕੇ ਨੁੱਕਰ ਬਣਾ ਦੇ'ਦੀਆਂ ਹਨ । 

ਆਸਾਮ ਦੇ ੧੩ ਜ਼ਿਲੇ ਹਨ-ਸਦੀਆ, ਲਖੀਮਪੁਰ (ਡਿਬਰੂ 
ਗੜ੍ਹ), ਦਰਾਂਗ, ਤੇਜਪੁਰ, ਕਾਮਰੂਪ (ਗੋਹਾਟੀ) ਅਤੇ ਗੁਆਲਪਾੜਾ- 
ਇਹ ਛੇ ਜ਼ਿਲੋ ਉੱਪਰਲੀ ਬਾਹੀ ਦੇ ਨਾਲ ਨਾਲ ਹਨ । ਸਦੀਆ ਧੁਰ 
ਪੂਰਬ ਦੀ ਗੁੱਠੇ ਹੈ ਅਤੇ ਗੁਆਅਪਾੜਾ ਕੂਚ ਬਿਹਾਰ ਦੇ ਨਾਲ-ਲਗਵਾਂ 
ਹੈ 1 ਬਾਕੀ ਦੇ ਸੱਤ ਜ਼ਿਲੇ ਦੂਜੀਆਂ ਬਾਹੀਆਂ ਦੇ ਨਾਲ ਹਨ । 


ਦਰਿਆ ਬ੍ਰਹਮ ਪੁੱਤਰ- 


ਹਿਮਾਲਾ ਪਰਬਤ ਦੀ ਹਜ਼ਾਰਾਂ ਮੀਲ ਲੈਮੀ ਧਾਰਾ ਭਾਰਤ ਦੀ 
ਧੁਰ ਉੱਤਰ-ਪੂਰਬੀ ਗੁੱਠ ਵਲ ਜਾ ਕੇ ਪਾਟਦੀ ਹੈ, ਜਿਥੋ” ਦੀ ਤਿੱਬਤ 
ਦੀਆਂ ਉੱਚੀਆਂ ਪਰਬਤੀ ਪੱਧਰਾਂ ਦੇ ਪਾਣੀ ਵਹਿ ਕੇ ਹਿੰਦੁਸਤਾਨ 
ਵਿਚ ਦਾਖ਼ਲ ਹੁੰਦੇ ਹਨ । ਇਹਨਾਂ ਦੇ ਹੇਠਲੇ ਪਾਸੇ ਗਾਰੋ, ਖਾਸੀ, 
ਜੈੱਤੀਆਂ ਅਤੇ ਨਾਗਾ ਪਹਾੜੀਆਂ ਦੀ ਕੋਧ ਦੀ _ਕਧ ਬੋਣੀ ਹੋਈ ਹੈ, 
ਜੋ ਪਾਣੀ ਦੇ ਉਹਨਾਂ ਹੜ੍ਹਾਂ ਨੂੰ ਦੱਖਣ ਵਲ ਨਹੀਂ ਲੈਘਣ ਦੇਂਦੀ । ਉਹ __#. 


੨੮ 


ਅਸਗਾਹ ਪਾਣੀ ਡੂੰਘੀ ਚੌੜੀ ਨਦੀ ਦੀ ਸ਼ਕਲ ਵਿਚ 'ਸਦੀਆ ਤੌ 
ਸ਼ਹਿਰ ਧੂਬਰੀ ਤਕ ਚਾਂਰ ਸੌ ਮੀਲ ਲਹਿੰਦੇ ਵਲ ਵਹਿੰਦਾ ਜਾਂਦਾ ਹੈ, 
ਅਤੋਂ ਧੂਬਰੀ ਤੋਂ` ਸਿੱਧਾ ਦੱਖਣ ਵਲ ਪੈਂ ਕੇ ਗੋਲੰਡੋ ਦੇ ਪਾਸ ਦਰਿਆ ਗੈਗਾ 
ਵਿਚ ਆ ਰਲਦਾ ਹੈ । ਇਹ ਹੈ ਦਰਿਆ ਬ੍ਰਹਮ ਪੁੱਤਰ । 


` ਹੋਰ ਨਦੀਆਂ-- 


ਹਿਮਾਲਾ ਪਰਬਤ ਦੀਆਂ ਬੋਅੰਤ ਬਾਰਸ਼ਾਂ ਦੇ ਕਾਰਨ ਮੀ'ਹ ਦਾ 
ਅਸਗਾਹ ਪਾਣੀ ਪਰਬਤ ਤੋ ਹੇਠ-ਵਾਰ ਆਸਾਮ ਵਲ ਕਈ ਡ੍ਰੰਘੀਆਂ 
ਪਹਾੜੀ ਨਦੀਆਂ ਬਣਾਂਦਾ ਆਉਂਦਾ ਹੈ । ਬ੍ਰਹਮ ਪੁੱਤਰ ਦੇ ਉੱਤਰੀ 
ਪਾਸੇ ਭੀ ਆਸਾਮ ਪ੍ਰਾਂਤ ਦਾ ਬਹੁਤ ਸਾਰਾ ਹਿੱਸਾ ਹੈ। ਇਹ ਹਿੱਸਾ 
ਹਿਮਾਲਾ ਪਰਬਤ ਵਲੋ” ਆਉਣ ਵਾਲੀਆਂ ਨਦੀਆਂ ਨੇ ਕਈ 
ਹਿੱਸਿਆਂ ਵਿਚ ਕੱਟ ਦਿਤਾ ਹੈ । ਉਹਨਾਂ ਵਿਚੋ ਮਸ਼ਹੂਰ ਨਦੀਆਂ 
ਇਹ ਹਨ-(ਪੂਰਬ ਵਲੋਂ ਸ਼ੁਰੂ ਕਰ ਕੇ) ਭੜਾਲੀ ਬਾੜ ਨਦੀ, ਮੋਨਾਸ 
ਅਤੇ ਸੂਨ ਕੋਸ਼ੀ । ਦਰਿਆ ਸੂਨ ਕੌਸ਼ੀ ਤੋਂ ਲਹਿੰਦੇ ਪਾਸੇ ਕੂਚ ਬਿਹਾਰ ਹੈ 
ਅਤੇ ਚੜ੍ਹਦੇ ਪਾਸੇ ਆਸਾਮ । 


ਬਰਮਾ ਦੀ ਹੱਦ- 

ਆਸਾਮ ਦੇ ਪੂਰਬ ਵਲ ਬਰਮਾ ਦੇਸ ਹੈ । ਦੋਹਾਂ ਦੇ ਵਿਚਕਾਰ 
ਨਾਗਾ ਪਹਾੜੀਆਂ _ਅਤੇਂ _ਪਟਕੌੋਈ ਪਹਾੜੀਆਂ _ਦੀ ਕਰਦਰਤੀ 
ਹੱਦ ਹੈ । 
ਆਸਾਮ ਦੀ ਕੁਦਰਤੀ ਰਾਖੀ- 

ਆਸਾਮ ਦੇ ਉੱਤਰ ਪੂਰਬ ਅਤੇ ਦੱਖਣ ਵਲ ਪਹਾੜ ਹੀ 


ਪਹਾੜ ਹਨ । ਇਹਨਾਂ ਦੇ ਪੈਰਾਂ ਵਿਚ ਜਾਂਗਲੀ ਕਬੀਲੇ ਵੱਸਦੇ ਹਨ । 
ਇਹਨਾਂ ਪਾਸਿਆਂ ਤੌ ਆਸਾਮ ਉਤੇ ਕੋਈ ਵੈਰੀ-ਦੇਸ ਚੜ੍ਹਾਈ ਨਹੀ" 


੨੯ 


ਸੀ ਕਰ ਸਕਦਾ । ਪੱਛਮੀ ਪਾਸਾ ਢਲਦਾ ਢਲਦਾ ਉੱਤਰੀ ਬੈਗਾਲ ਦੈ 
ਮੈਦਾਨਾਂ ਨਾਲ ਪੱਧਰਾ ਹੋ ਕੇ ਜਾ ਮਿਲਦਾ ਹੈ । ਪਹਿਲੀ ਹੀ ਨਾਲ-ਲਗਵੀ' 
ਰਿਆਸਤ ਕੂਚ ਬਿਹਾਰ ਹੈ । ਇਹੀ ਪਾਸਾ ਹੈ, ਜਿਥੋਂ" ਦੀ ਬ੍ਰਹਮ ਪੁੱਤਰ ਦੇ 
ਉੱਤਰੀ ਆਸਾਮ ਉਤੇ ਹਮਲੇ ਹੁੰਦੇ ਰਹੇਂ ਹਨ । 

ਆਸਾਮ ਉੱਤੇ ਹਮਲਾ ਕਰਨ ਦਾ ਇਕ ਹੋਰ ਪਾਸਾ ਭੀ ਹੈ, 
ਜੋ ਕਦੇ ਕਦੇ ਕਿਸੇ ਮਨਚਲੇ ਨੇ ਹੀ ਵਰਤਿਆ ਹੈ, ਉਹ ਹੈ ਰੀ 
ਬੈਗਾਲ ਦੇ ਪਰਸਿੱਧ ਸ਼ਹਿਰ ਢਾਕੇ ਤੋਂ । ਬ੍ਰਹਮ ਪੁੱਤਰ ਦੀ ਖੱਬੀ ਬਾਹੀ 
ਦੇ ਨਾਲ ਨਾਲ ਗਾਰੋ ਪਹਾੜੀਆਂ ਦਾ ਪੱਛਮੀ ਪਾਸਾ ਲੰਘ ਕੇ ਢਾਕੰ 
ਪਹੁਚੀਦਾ ਹੈ । ਪਰ ਇਸ ਪਾਸੇ ਵਲੋ“ ਦੱਖਣੀ ਆਸਾਮ ਉੱਤੇ ਹਮਲਾਂ 
ਕਰਨਾ, ਹੈ ਬੜਾ ਖ਼ਤਰਨਾਕ । ਜੈਗੀ ਬੋੜੀਆਂ ਦੀ ਮਦਦ ਨਾਲ ਹੀ 
ਇਹ ਮੁਹਿੰਮ ਅਰੈੜੀ ਜਾ ਸਕਦੀ ਹੈ । ਜੇ ਦਰਿਆ ਬ੍ਰਹਮ ਪੁੱਤਰ ਦਾ 
ਕਬਜ਼ਾ ਖੁੱਸ ਜਾਏ ਤਾਂ ਉਤਲੇ ਪਾਸਿਓ” ਆਸਾਮੀਆਂ ਦੀ ਦਰਿਆਈ 
ਤਾਕਤ ਅਤੇ ਹੇਠਾਂ ਦੱਖਣੀ ਪਹਾੜੀਆਂ ਦੇ ਜਾਂਗਲੀ ਲੋਕ-ਇਹਨਾਂ ਵਿਚ 
ਫਸ ਕੇ ਹਮਲਾ-ਆਵਰ ਘੁਣ ਵਾਂਗ ਪਿਸ ਜਾਂਦਾ ਹੈ । 


ਅਹੋਮੀ ਕਬੀਲਾ- 


ਆਸਾਮ ਦਾ ਨਕਸ਼ਾ ਵੇਖੋ । ਜ਼ਿਲਾ ਸਦੀਆ ਅਤੇ ਸਿਬ 
ਸਾਗਰ ਦਾ ਇਲਾਕਾ ਉੱਤਰੀ ਬਰਮਾ ਦੇ ਨਾਲ ਲਗਦਾ ਹੈ । ਦੋਹਾਂ ਨੂੰ 
ਪਟਕੋਈ ਪਹਾੜੀਆਂ _ਨਿਖੌੜਦੀਆਂ ਹਨ । ਉੱਤਰੀ ਬਰਮਾ ਵਿਚ 
ਸ਼ਾਨ ਕੌਮ ਦਾ ਅਹੋਮ ਕਬੀਲਾ ਵੱਸਦਾ ਸੀ । ਤੇਰ੍ਹਵੀਂ ਸਦੀ ਵਿਚ ਇਕ 
ਅਹੋਮ ਸਰਦਾਰ ਕੁਝ ਮਨ-ਚਲੇ ਸਾਥੀਆਂ ਨੂੰ ਨਾਲ ਲੈ ਕੇ ਪਟਕੋਈ 
ਪਹਾੜੀਆਂ ਲੰਘ ਕੇ ਬ੍ਰਹਮ ਪੁੱਤਰ ਤੌਂ ਹੇਠ-ਵਾਰ 'ਸਦੀਆ' ਦੇ ਇਲਾਕਂ 
ਵਿਚ ਆ ਵੱਜਿਆ । ਸਹਿਜੇ ਸਹਿਜੇ ਅਹੋਮੀਆਂ ਨੇ ਪੱਛਮ ਵਲ 
ਵਧਣਾ ਸ਼ੁਰੂ ਕਰ ਦਿੱਤਾ । ਸਾਰਾ ਸਿਬ ਸਾਗਰ ਆ ਮੱਲਿਓ ਨੇ । 
ਇਧਰ ਦੇ ਵਸਨੀਕ ਭੀ ਇਹਨਾਂ ਦੇ ਭਰਾ-ਭਾਈ ਹੀ ਸਨ 1 ਰਲਵੀ' 


੨੦ 


ਆ 


#. 


੭ 


ਤਕੜੀ ਤਾਕਤ ਬਣ ਗਈ । ਕਾਮਰੂਪ ਤੱਕ ਅਪੜ ਗਏ, ਉੱਤਰ 
ਪੱਛਮ. ਵਿਚ ਬਾੜ ਨਦੀ ਤਕ ਅਤੇ ਦੱ੩ਣ-ਪੱਛਮ ਵਿਚ ਕੱਲਾਂਗ ਦਰਿਆ 
ੜਕ । ਪਹਿਲਾਂ ਤਾਂ ਇਹ ਜਾਂਗਲੀ ਹੀ ਸਨ, ਪਰ ਕੂਚ-ਥਿਹਾਰ ਨਾਲ 


_.' ਨਾਤੇ-ਰਿਸ਼ਤੇ ਹੋਣ ਕਰਕੇ ਇਹਨਾਂ ਭੀ ਹਿੰਦੂ-ਮਤ ਗੁਹਿਣ ਕਰ ਲਿਆ। 


ਸ਼ੈਕਰਦੇਵ ਦੇ ਪਰਚਾਰੇ ਵੈਸ਼ਨਵ ਮੱਤ ਨੌ ਇਥੇ ਪੱਕੀਆਂ ਨੀਹਾਂ ਗੱਡ 
ਲਈਆਂ । ਅਹੋਮੀਏ ਪੱਕੇ ਹਿੰਦੂ ਬਣ ਗਏ, ਨਾਮ ਭੀ ਪੱਕੇ ਹਿੰਦੂਆਂ 
ਵਾਲੇ ਹੀ ਰੱਖਣ ਲੱਗ ਪਏ । 


ਅਹੋਮੀਆਂ ਅਤੇ ਮੁਗ਼ਲਾਂ ਦੀ ਨਿੱਕੀ ਜਿਹੀ ਟੱਕਰ-- 


ਜਹਾਂਗੀਰ ਦੇ ਵੇਲੇ ਮੁਗ਼ਲ ਹਕੂਮਤ ਨੇ ਕਾਮਰੂਪ ਉਤੇ ਕਬਜ਼ਾ 
ਕਰ ਲਿਆਂ । ਕਾਮਰੂਪ ਦੇ ਇਕ ਰਾਜਕੁਮਾਰ ਨੇ ਅਹੋਮੀਆਂ ਦੀ ਸ਼ਰਨ 
ਜਾ ਲਈ, ਕਿਉਕਿ ਕਾਮਰੂਪ ਦੇ ਚੜ੍ਹਦੇ ਪਾਸੇ ਬਾਤ ਨਦੀ ਤੋ" ਪਾਰ 
ਅਹੋਮੀਆਂ ਦਾ ਇਲਾਕਾ ਸੀ । ਮੁਗਲ ਹਕ੍ਰਮਤ ਨੂੰ ਅਹੋਮੀਆਂ ਨਾਲ ਭੀ 
ਜਾ ਟੱਕਰ ਲਈ । ਸ਼ਾਹ ਜਹਾਨ ਦੇ ਵੇਲੋਂ ਸੈਨ ੧੬੩੮ ਵਿਚ ਦੋਹੀ” 
ਧਿਰੀ` ਰਾਜ਼ੀ-ਨਾਮਾ ਹੋ ਗਿਆ, ਜਿਸ ਅਨੁਸਾਰ ਬਾੜ ਨਦੀ ਤੋ ਪੱਛਮ 
ਵਲ ਦਾ ਇਲਾਕਾ ਮੁਗ਼ਲ ਰਾਜ ਦਾ ਪੱਕਾ ਹੋ ਗਿਆ । ਇਹ ਰਾਜੀ-ਨਾਮਾ 
ਸੈਨ ੧੬੫੯ ਤਕ ੨੧ ਸਾਲ ਟਿਕਿਆ ਰਿਹਾ । 

ਕੂਚ ਬਿਹਾਰ ਨੂੰ ਹੇਠਲੇ ਪਾਸਿਓ” ਬੈਗਾਲ ਦੇ ਪਠਾਣ ਹਾਕਮਾਂ ਦਾ 
ਅਤੇ ਪੂਰਬ ਵਲੋ ਕਾਮਰੂਪ ਦੇ ਰਾਜਿਆਂ ਦਾ ਡਰ ਰਹਿੰਦਾ ਸੀ, ਇਸ 
ਵਾਸਤੇ ਉਹ ਸਦਾ ਮੁਗ਼ਲ ਸਰਕਾਰ ਦੇ ਵਫ਼ਾਦਾਰ ਰਹਿੰਦੇ ਸਨ । 

ਮੋਨ ੧੬੫੭ ਵਿਚ ਜਦ” ਔਰੈਗਜ਼ੇਬ ਦਾ ਭਰਾ ਸ਼ੁਜਾਹ ਫ਼ੌਜ ਲੋ 
ਕੇ ਬੋਗਾਲ ਵਲੋ" ਚਲਾ ਗਿਆ, ਕੂਚ ਬਿਹਾਰ ਦੇ ਰਾਜੇ ਨੇ ਕਾਮਰੂਪ 
ਦੇ ਮੁਗ਼ਲ ਹਿੱਸੇ ਉਤੇ ਹੱਲਾ ਬੋਲ ਦਿੱਤਾ । ਉਧਰੋਂ ਅਹੌਮੀਆਂ ਨੇ 
ਦਰਿਆ ਕਲਾਂਗ ਉਤੋਂ ਪੁਲ ਬੈਨ੍ਹ ਲਿਆ, ਉਹ ਭੀ ਕਾਮਰੂਪ ਵਲ 
ਵਧੇ । ਗੋਹਾਟ) (ਕਾਮਰੂਪ) ਦਾ ਫ਼ੌਜਦਾਰ ਦ੍ਰ-ਪਾਸੀ ਹੱਲਾ ਵੇਖ ਕੇ 


੨੧ 


ਬੋੜੀਆਂ ਰਾਹੀ ਢਾਕੇ ਨੂੰ ਭੱਜ ਗਿਆ । ਅਹੋਮੀਆਂ ਨੇ ਸਾਰੇ ਕ'ਮਰੂਪ 
ਉਤੇ ਹੀ ਕਬਜ਼ਾ ਕਰ ਲਿਆ । ਉਹਨਾਂ ਦੀ ਹੱਦ ਕਾਲੀ ਬਾੜੀ ਤੱਕ ਹੋ 
ਗਈ, ਜੋ ਢਾਕੇ ਤੋ` ਸਿਰਫ਼ ਪੰਜ ਦਿਨਾਂ ਦਾ ਰਾਹ ਹੈ । ਇਹ ਜ਼ਿਕਰ 


ਸੈਨ ੧੬੫੮ ਦਾ ਹੈ । ਸੈਨ ੧੬੬੦ ਤਕ ਅਹੋਮੀ ਮੌਜ ਵਿਚ ਕਿ 


ਟਿਕੇ ਰਹੇਂ । 


ਸ਼ਾਹੀ ਫ਼ੌਜ ਦਾ ਹਮਲਾ ਅਤੇ ਦਰਗਤਿ-- 


ਔਰੈਗਜ਼ੇਬ ਨੇ ਮੀਰ ਜੁਮਲਾ ਨੂੰ ਬੈਗਾਲ ਦਾ ਗਵਰਨਰ ਬਣਾ ਕੇ 
ਭੋਜਿਆ। ਫ਼ੌਜ ਅਤੇ ਦਰਿਆਈ ਬੋੜਾ ਲੈ ਕੇ ਮੀਰ ਜੁਮਲਾ ੧ ਨਵੋਬਰ 
ਸੈਨ ੧੬੬੧ ਨੂੰ ਢਾਕੇ ਤੋਂ ਚੱਲ ਪਿਆ । ਪਹਿਲਾਂ ਉਸ ਨੇ ਕੂਚ 
ਬਿਹਾਰ ਸਰ ਕੀਤਾ । ਫਿਰ ਆਸਾਮ ਉਤੇ ਹਮਲਾ ਕਰਨ ਲਈ 
੪ ਜਨਵਰੀ ੧੬੬੨ ਨੂੰ ਮੀਰ ਜੁਮਲਾ ਰੋਗਾ-ਮਾਟੀ ਪਹੁੰਚਿਆ । 
ਰੈਗਾਂ-ਮਾਟੀ ਕਾਮਰੂਪ ਦੀ ਪੱਛਮੀ ਸਰਹੱਦ ਉਤੇ ਹੈ । ਢਾਈ ਮਹੀਨਿਆਂ 
ਵਿਚੋ ਹੀ ਮੁਗ਼ਲ ਫ਼ੌਜ ਨੇ ਅਹੋਮੀਆਂ ਤੋ ਸਾਰੇ ਇਲਾਕੇ ਖੋਹ ਕੇ ਉਨ੍ਹਾਂ 
ਦੀ ਆਪਣੀ ਰਾਜਧਾਨੀ ਗੜ੍ਹਗਾਉ' ਨੂੰ ਭਜਾ ਦਿੱਤਾ । ਅਹੇਮੀ ਰਾਜਾਂ ਬਾੜ 
ਗੁਹੇਣ ਆਸਾਮ ਦੀ ਆਖ਼ਰੀ ਗੁੱਠੇ ਕਾਮਰੂਪ ਵਿਚ ਜਾ ਲੁਕਿਆ । 


ਹੁਣ ਉੱ”ਤੋ` ਵਰਖਾ ਰੁੱਤ ਆ ਗਈ । ਅਹੋਮੀਏ ਫਿਰ ਉੱਠ 
ਪਏ । ਮੁਗ਼ਲ ਘੇਰੇ ਵਿਚ ਆ ਗਏ । ਅਗਸਤ ਵਿਚ ਮਲੋਰੀਆ ਤਾਪ 
ਟੁੱਟ ਕੇ ਆ ਪਿਆ। ਜੋਗ ਦੇ ਕਾਰਨ ਕਾਲ ਪੈ ਗਿਆ । ਸਤੋਬਰ ਦੇ 
ਤੀਜੇ ਹਫ਼ਤੇ ਵਿਚ ਕੁਝ ਠੰਢ-ਠਢੋਰਾ ਹੋਇਆ । ਜੈਗ, ਕਾਲ ਅਤੇ ਮਰੀ 
ਦੇ ਕਾਰਨ ਅਹੋਮੀਆਂ ਦਾ ਭੀ ਲੱਕ ਟੁੱਟ ਗਿਆ ਸੀ । ਦੋਵੇਂ` ਧਿਰਾਂ ਹੈਭ 
ਗਈਆਂ ਸਨ । ਮੁਗ਼ਲ ਫ਼ੌਜੀ ਉਸ ਦੇਸ਼ ਦੇ ਹੜ੍ਹਾਂ, ਭੇਚਾਲਾਂ, 
ਬੀਮਾਰੀਆਂ ਅਤੇ ਜਾਦੂ ਤੋ` ਤੋਗ ਸਨ । ਦੁਵੱਲੀ ਸੁਲਹ ਦੀ ਮੰਗ ਹੋਈ । 
ਸ਼ਰਤਾਂ ਤੈਅ ਹੋ ਗਈਆਂ । ਇਹ ਜ਼ਿਕਰ ਜਨਵਰੀ ੧੬੬੩ ਦਾ ਹੈ। 


੩੨ 


ਮੁਗ਼ਲਾ ਦੇ! ਬੋ-ਕੋ&।- 
ਮੀਰ :ਜੁਮਲਾ ਉੱਥੋਂ” ਵਾਪਸੀ ਤੇ _ਮਲੇਰੀਏ ਤਾਪ ਨਾਲੋ 
੩੦ ਮਾਰਚ ਸੈਨ ੧੬੬੩ ਨੂੰ ਫ਼ੌਤ ਹੋ ਗਿਆ 1 ਉੱਸ ਦੇ ਪਿਛੋ' 
2 ਸਥ'ਨਕ.ਮੁਗ਼ਲ ਹਾਕਮਾਂ ਨੇ ਸੁਲਹ ਦੀਆਂ ਸ਼ਰਤਾਂ ਭੈਨ ਦਿੱਤੀਆਂ । 
ਕੂਚੁ-ਬਿਹਾਰ ਦੇ ਲੋਕਾਂ ਦੂੰ ਬਹੁਤ ਔਖਾ ਕਰਨ ਲੱਗ ਪਏਂ । ਆਖ਼ਰ 
_“ਵੰਚ ਬਿਹਾਰ ਮੁਗ਼ਲਾਂ ਦੇ ਹੱਥੋਂ ਨਿਕਲ ਗਿਆ । ਅਰੋਮੀ ਨਵਾਂ ਰਾਜਾਂ 
. ਚੱਕੂਧ੍ਜ ਭੀ, ਜੋ ਨਵੈਬਰ ੧੬੬= ਵਿਚ ਗੱਦੀ ਤੇ ਬੈਠਾ ਸੀ, ਮੁਗ਼ਲ 
ਹਾਕਮਾਂ ਦੀ ਬਦ-ਸਲੂਕੀ ਤੋ ਬਹੁਤ ਤੰਗ ਆ ਗਿਆਂ । ਆਂਢ-ਗੁਆਂਢ 
ਦੇ ਛੋਟੇ ਵੱਡੇ ਸਰਦਾਰਾਂ ਨਾਲ ਮੇਲ ਕਰ ਕੈ ਅਹੋਮੀਆਂ ਨੇ ਮੁਗ਼ਲਾਂ ਦੇ 
ਮੱਲੋ ਹੋਏ ਆਸਾਮੀ ਇਲਾਕੇ ਉਤੇ ਹੱਲਾ ਕਰ ਦਿਤਾ । ਇਕੋ ਹੀ ਹੱਲੇ 
ਨਾਲ ਅਰੋਮੀ ਗੋਹਾਟੀ ਤਕ ਆ ਪਹੁੰਚੇ, ਉਹਨਾਂ ਦੀ ਹੱਦ ਮੋਨਾਸ ਦਰਿਆ 
ਤੱਤ ਆ ਪਹੁੰਚੀ । ਇਹ ਜ਼ਿਕਰ ਨਵੈਬਰ ੧੬੬੭ ਦਾ ਹੈ। 
ਇਹ ਸਨ ਰਾਜਸੀ ਹਾਲਾਤ, ਜਦੋਂ'' ਗੁਰੂ ਤੇਗ ਬਹਾਦਰ ਸਾਹਿਬ 
ਆਸਾਮ ਵਿਚ ਗਏ । 


੩੩੨ 


<%, ਸੱ 
ਛੱਵਾਂ ਕਾਂਡ ਹਕ 
ਰਾਜਾ ਰਾਮ ਸਿੰਘ ਆਸਾਮ ਨੂੰ- ਉਆ 


ਅੰਰੇਗਜ਼ੇਬ ਦਾ ਇਤਬਾਰੀ ਸਿਆਣਾ _ਤਜਰਬੇਕਾਰ ਜਰਨੈਲ 
ਮੀਰ ਜੁਮਲਾ ਆਸਾਮ ਦੀ ਮੁਹਿੰਮ ਵਿਚ ੩੦ ਮਾਰਚ ੧੬੬੩ ਨੰ 


ਮਲੇਰੀਏ ਨਾਲ ਮਰ ਗਿਆ 1 ਉਸ ਦੀ ਮੌਤ ਮੁਗ਼ਲ ਹਕੂਮਤ ਵਾਸਤੇ 
ਇਕ ਕਾਰੀ ਸੱਟ ਸੀ । ਸੈਨ ੧੬੬੨ ਦੀਆਂ ਗਰਮੀਆਂ ਵਿਚ ਔਰੈਗਜ਼ੇਬ 
ਸਖਤ ਬੀਮਾਰ ਹੋ ਗਿਆ ਸੀ । ਉਸ ਤੋਂ'` ਪਿਛੋ ਸ਼ਾਹੀ ਹਕੀਮਾਂ ਦੇ 
ਮਸ਼ਵਰੇ ਤੇ ਉਹ ਕਸ਼ਮੀਰ ਗਿਆ, ਜਿਥੋਂ ੧੬ ਜਨਵਰੀ ਸੈਨ ੧੬੬੪ 
ਨੂੰ ਉਹ ਵਾਪਸ ਦਿੱਲੀ ਪਹੁੰਚਿਆ ਸੀ । 


ਉੱਤਰੀ ਆਸਾਮ ਦੇ ਨਿੱਕੇ ਜਿਹੇ ਅਹੋਮ ਕਬੀਲੇ ਨੇ ਆਪਣੇ 
ਦੇਸ਼ ਦੇ ਭੂਗੋਲਿਕ ਹਾਲਾਤ ਦੀ ਮਦਦ ਨਾਲ ਇਤਨੀ ਵੱਡੀ ਮੁਗ਼ਲ 
ਹਕੂਮਤ ਨੂੰ ਚੈਗੇ ਹੱਥ ਵਿਖਾਏ ਸਨ । ਫਿਰ ਦੋਹਾਂ ਧਿਰਾਂ ਨੇ ਜੈਗ 
ਦੀ ਤਬਾਹੀ ਤੋ ਥੱਕ-ਅੱਕ ਕੇ ਆਖ਼ਰ ਸੁਲਹ ਕਰ ਲਈ ਸੀ । ਪਰ 
ਸਥਾਨਕ ਮੁਗ਼ਲ ਹਾਕਮਾਂ ਦੀ ਹੈੱਕੜ ਨੇ ਇਹ ਸੁਲਹ ਬਹੁਤਾ ਚਿਰ 
ਟਿਕੀ ਨਾ ਰਹਿਣ ਦਿੱਤੀ । ਸੈਨ ੧੬੬੭ ਵਿਚ ਕੂਚ ਬਿਹਾਰ ਆਕੀ 
ਹੋ ਗਿਆ, ਅਤੇ ਅਹੋਮੀਆਂ ਨੇ ਭੀ ਦਰਿਆ ਮੋਨਾਸ ਤਕ ਦੇ ਇਲਾਕੇ 
ਉੱਤੇ ਕਬਜ਼ਾ ਕਰ ਲਿਆ । ਉਸ ਵਕਤ ਅਹੋਮੀ ਕਬੀਲੇ ਦਾ ਰਾਜਾ 
` ਚੱਕਧਰਜ ਸੀ । 


ਮੁਗ਼ਲ ਸਰਦਾਰ ਮੀਰ ਜੁਮਲੈ ਦਾ ਅਤੇ ਉਸ ਦੀ ਫ਼ੌਜ ਦਾ 
ਹਸ਼ਰ ਸੁਣ ਵੇਖ ਚੁਕੇ ਸਨ । ਵਸੋਂ ਵਸੈ ਕੋਈ ਭੀ ਉਧਰ ਮੂੰਹ 


੩੬ 


ਕਰਨ ਨੂੰ ਤਿਆਰ ਨਹੀ ਸੀ । ਔਰੋਗਜ਼ੇਬ ਨੇ ਦਸੈਬਰ ਸੈਨ ੧੬੬੭ 
ਇੰ ਨ ਮਿਰ ਰਾਜਾ ਜੈ ਸਿੰਘ ਦੇ ਪੁੱਤਰ ਰਾਂਜਾ ਰਾਮ ਸਿੰਘ ਨੂੰ ਆਸਾਮ 
ਣ ਦਾ ਹੁਕਮ ਦਿੱਤਾ । ਅਸਲ ਵਿਚ ਰਾਮ ਸਿੰਘ ਨੂੰ ਇਹ ਸਜ਼ਾ 
ਰਿ ਬਿ ਰਿ ਰਿ ਵਿ 
ਤੀ ਰੀ ਸੀ। ਸੇਵਾ ਜੀ ਆਗਰੋਂ ਦੇ ਕਿਲ੍ਹੇ ਵਿਚੋ ਨਿਕਲ ਗਿਆ ਸੀ, 
ਔਰੇਗਜ਼ੇਬ ਨੂੰ ਸ਼ੱਕ ਸੀ ਕਿ ਉਸ ਦੇ ਨੱਸਣ ਵਿਚ ਰਾਜਾ ਰਾਮ ਸਿੰਘ ਦਾ 
ਭੀ ਹੱਥ ਸੀ । ਰਾਜਾ ਰਾਮ ਸਿੰਘ ਨੂੰ ਆਪਣੇ ਹੀ ਤਨਖ਼ਾਹਦਾਰ ਚਾਰ 
ਹਜ਼ਾਰ ਰਾਜਪੂਤ ਲੈ ਜਾਣੇ ਪਏ ਸਨ । ਮੁਗ਼ਲ ਫ਼ੌਜ ਦੇ ਸਿਰਫ਼ ਪੰਦਨ੍ਹਾਂ ਸੌ 
ਸਿਪਾਹੀ ਹੀ ਉਸ ਨੂੰ ਮਦਦ ਵਾਸਤੋ ਮਿਲੇ ਸਨ । 
ਰਾਜਾ ਰਾਮ ਸਿੰਘ ਬੜੇ ਟੁੱਟੇ ਹੋਏ ਦਿਲ ਨਾਲ ਆਸਾਮ 
ਵੱਲ ਆ ਰਿਹਾ ਸੀ । ਪਰ ਜਦੋ ਉਸ ਨੂੰ ਇਹ ਪਤਾ ਲੱਗਾ ਕਿ ਗੂਰੂ 
ਤੇਗ ਬਹਾਦਰ ਸਾਹਿਬ ਆਸਾਮ ਵਿਚ ਗਏ ਹੋਏ ਹਨ, ਤਾਂ ਉਸ ਨੂੰ 
ਕੁਝ ਢਾਰਸ ਮਿਲਦੀ ਰਹੀ । ਫ਼ਰਵਰੀ ਸੈਨ ੧੬੬੯ ਵਿਚ ਰਾਮ ਸਿੰਘ 
ਰੋਗਾਮਾਟੀ ਪਹੁੰਚਿਆ, ਜੋ ਕਾਮਰੂਪ ਦੀ ਪੱਛਮੀ ਸਰਹੱਦ ਉਤੋਂ ਹੈ । 
ਅਹੋਮੀ ਕੌਮ ਦੀ ਕੌਮ ਹੀ ਉਠ ਖਲੋਤੀ । ਦਰਿਆਈ ਤਾਕਤ ਭੀ 
ਅਹੋਮੀਆਂ ਦੇ ਹੱਥ ਸੀ । ਨਾਗਾ ਕਬੀਲਾ ਭੀ ਉਹਨਾਂ ਦੇ ਨਾਲ ਰਲ 
ਗਿਆ। ਰਾਜਾ ਰਾਮ ਸਿੰਘ ਨੂੰ ਇਕ ਹੋਰ ਘਾਟਾ ਭੀ ਰਿਹਾ । ਗੋਹਾਟੀ 
ਦਾ ਮੁਗਲ ਫ਼ੌਜਦਾਰ ਰਸ਼ੀਦ ਖ਼ਾਂ ਉਸ ਦਾ ਹੁਕਮ ਨਹੀ ਸੀ ਮੰਨਦਾ 1 
ਦੋਹਾਂ ਦੀ ਖਟਪਟੀ ਹੀ ਲੱਗੀ ਰਹੀ । 


ਸ਼ਾਹੀ ਦਲ ਅਤੇ ਅਹੋਮੀਆਂ ਦੀ ਟੱਕਰ- 
ਰੋਗਾਮਾਟੀ ਨੂੰ ਪੈਂਤੜਾ ਬਣਾ ਕੇ ਰਾਮ ਸਿੰਘ ਬ੍ਰਹਮ ਪੁੱਤਰ ਦੇ 


ਉੱਤਰੀ ਕੋਢੇ ਦੇ ਨਾਲ ਨਾਲ ਵਧਿਆ । ਅਹੋਮੀਏ ਪਿਛਾਂਹ ਹਟਦੇ 
ਗਏ, ਬਾੜ ਨਦੀ ਤਕ । ਇਥੋਂ ਟਾਕਰਾ ਹੋਇਆ । ਰਾਮ ਸਿੰਘ ਨੂੰ 
ਕਾਮਯਾਬੀ ਨਾ ਹੋਈ । ਚਾਰ ਮਹੀਨੇ ਪਰਸਪਰ ਝੜਪਾਂ ਹੈਦੀਆਂ 


& ਰਹੀਆਂ । 


ਗੁਰੂ ਤੇਗ ਬਹਾਦਰ ਉੱਤਰੀ ਆਸਾਮ ਵਿਚ- 


ਗੁਰੂ ਤੇਗ ਬਹਾਦਰ ਸਾਹਿਬ ਦੱਖਣੀ ਆਸਾਮ. ਵਲੋਂ ਹੋ ਕੇ ਰਚ 
ਉਹਨੀ' ਦਿਨੀ' ਉੱਤਰੀ ਆਸਾਮ ਵਿਚ ਪਹੁੰਚੇ । ਰਾਜਾ ਢਮ ਸਿੰਘ ੧. 
ਲੜਾਈ ਤੋਂ ਤੇਗ ਆ ਚੁੱਕਾ ਸੀ । ਅਹੋਮੀਏ ਭੀ ਹੈਭਂ ਹੋਟ`ਸ੍ਨ । 
ਸਤਿਗੁਰੂ ਜੀ ਨੇ ਵਿਚ ਪੈ ਕੇ ਦੋਹਾਂ ਧਿਰਾਂ ਨੂੰ ਸਮਝਾਇਆ । ਰਾਜੋਂ੧_ 
ਚੱਕ੍ਧ੍ਰਜ ਅਤੇ ਰਾਜਾ ਰਾਮ ਸਿੰਘ ਦੇ ਵਿਚਕਾਰ ਸੁਲਹ ਦੀ ਗੱਲ-ਬਾਤ 
ਸ਼ੁਰੂ ਹੋਈ । ਰਮ ਸਿੰਘ ਨੇ ਤਜਵੀਜ਼ ਕੀਤੀ ਕਿ ਦੋਵੇ' ਧਿਰਾਂ ਆਪਣੀਆਂ 
ਪੁਰਾਣੀਆਂ ਹੱਦਾਂ ਤੇ ਟਿਕ ਜਾਣ । ਇਸ ਤਰ੍ਹਾਂ ਦੋਹਾਂ ਧਿਰਾਂ ਦੀ ਰਹਿ 
ਆਈ ਅਤੇ ਖ਼ੂਨ-ਖਰਾਬਾ ਬੈਦ ਹੋਇਆ । ਇਹ ਜਿਕਰ ੧੬੭੦ 
ਦਾ ਹੈ । 


ਜਿੱਖਇਤਿਹਾਸ ਲਿਖਦਾ ਹੈ ਕਿ ਦਰਿਆ ਬ੍ਰਹਮ ਪੁੱਤਰ ਦੇ 
ਪੁਰਬਲੇ ਕੈਢੇ ਉੱ “ਤੇ ਵੱਸਦੇ ਸ਼ਹਿਰ ਧੁਬਰੀ ਦੇ ਪਾਸ ਦੋਹਾਂ ਪਾਸਿਆਂ ਦੀ 
ਫ਼ੌਜ ਦੇ ਹਰੇਕ ਸਿਪਾਹੀ ਨੇ ਮਿੱਟੀ ਪੁੱਟ ਕੇ ਆਪੋ ਆਪਣੀ ਢਾਲ ਵਿਚ 
ਲਿਆ ਕੇ ਉੱਥੇ ਇਕ ਉੱਚਾ ਦਮਦਮਾ ਤਿਆਰ ਕਰ ਦਿੱਤਾ, ਜੋ ਹੁਣ 
ਤਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੋਗ ਬਹਾਦਰ ਸਾਹਿਬ ਦੀ ਯਾਦ 
ਵਿਚ ਕਾਇਮ ਹੈ। 


ਹਿੰਦੂ ਕੌਮ ਉਤੇ ਵਧੀਕੀਆਂ- 


ਮੁਗ਼ਲ ਰਾਜ ਦੀਆਂ ਜੜ੍ਹਾਂ ਅਕਬਰ ਦੇ ਵੇਲੇ ਹੀ ਭਾਰਤ ਵਿਚ 
ਪੱਕੀਆਂ ਹੋਈਆਂ ਸਨ । ਉਸ ਦੀ ਰਾਜਨੀਤੀ ਠਰ੍ਹੇਮੇਂ ਤੇ ਸ਼ਾਂਤੀ ਵਾਲੀ 
ਸੀ, ਆਪ ਜੀਵੋ ਤੇ ਦੂਜਿਆਂ ਨੂੰ ਜੀਉਣ ਦਿਓ । ਅਕਬਰ ਗ਼ੈਰ 
ਮੁਸਲਿਮ ਲੌਕਾਂ ਦੀਆਂ ਧਾਰਮਿਕ ਰੀਤਾਂ-ਰਸਮਾਂ ਵਿਚ ਕੋਈ ਦਖ਼ਲ 
ਨਹੀ ਦੇਂਦਾ ਸੀ, ਹਰੇਕ ਨੂੰ ਆਪੇ ਆਪਣੇ ਅਕੀਦੇ-ਵਿਸ਼ਵਾਸ ਦੀ 
ਖੁਲ੍ਹ ਸੀ । ਕੱਟੜ ਕਾਜ਼ੀ ਅਕਬਰ ਦੀ ਇਸ ਨੀਤੀ ਨਾਲ ਸੋਤੁਸ਼ਟ 


ਨਹੀ ਸਨ । ਉਹ ਜ਼ੋਰੀ` ਇਸਲਾਮ ਦਾਂ ਦਬਾਉ ਪਾਣਾ ਚਾਹੁੰਦੇ ਜਨਮੈ 
੩੬ 


ਲੇ 


੩) ਸਾਰੀ ਹੀ ਬਾਣੀ ਹਿੰਦੀ ਲਫ਼ਜ਼ਾਂ ਨਾਲ ਭਰਪੂਰ ਹੈ । 
(੪) ਗੁਰਿਆਈ ਦੀ ਜ਼ਿਮੇਵਾਰੀ ਸਾਂਭਦਿਆੰਂ-ਸਾਰ ਹੀ ਗੁਰੂ 
ਤੇਗ ਬਹਾਦਰ ਸਾਹਿਬ ਪੂਰਬ ਦੇਸ਼ ਵਲ ਚਲੇ ਗਏਂ ਸਨ । ਉੱਤਰ- 
` ਪ੍ਰਦੇਸ਼, ਬਿਹਾਰ, ਬੈਗਾਲ ਤੋਂ ਆਸਾਮ ਵਿਚ ਪੰਜ ਸਾਲਾਂ ਦਾ ਦੌਰਾ ਕਰ ਕੇ 
ਵਾਪਸ ਮੁੜੇ ਸਨ । ੍ 
(੫) ਜਦੋ ਔਰੇਗਜ਼ੇਬ ਨੇ ਖੁਲ੍ਹਮ-ਖੁਲ੍ਹਾ ਹਿੰਦੂ-ਮੰਦਰ ਢਾਹੁਣੇ 
ਸ਼ੁਰੂ ਕਰ ਦਿਤੇ, ਹਿੰਦੂਆਂ ਨੂੰ ਬਦੋ ਬਦੀ ਮੁਸਲਮਾਨ ਬਣਾਣ ਦੇ ਹੁਕਮ 
ਜਾਰੀ ਕਰ ਦਿਤੇ ਤੇ ਕਸ਼ਮੀਰ ਦੇ ਬ੍ਰਾਹਮਣ ਸਤਿਗੁਰੂ ਜੀ ਪਾਸ ਸਹਾਇਤਾ 
ਲਈ ਆਏ, ਤਦੌ' ਭੀ ਗੁਰੂ ਤੇਗ ਬਹਾਦਰ ਸਾਹਿਬ ਮੁੜ ਦੂਜੀ ਵਾਰੀ 
ਪੂਰਥ ਦੇਸ਼ ਵਲ ਹੀ ਚੱਲ ਪਏ, ਨਗਰਾਂ ਤੋ ਪਿੰਡਾਂ ਵਿਚ ਇਕ ਸਾਲ ਦਾ 
ਚੱਕਰ ਲਾ ਕੇ ਆਖ਼ਰ ਆਗਰੇ ਪਹੁੰਚ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ 
ਲਈ ਪੇਸ਼ ਕਰ ਦਿੱਤੇ ਨੇ । 
ਇਥੋ ਸਾਫ਼ ਦਿਸ ਰਿਹਾ ਹੈ ਕਿ ਸਤਿਗੁਰੂ ਜੀ ਨੂੰ ਔਰਗਜ਼ੇਬ ਦੀ 
ਚੋਟ ਦਾ ਖ਼ਤਰਨਾਕ ਅਸਰ ਪੂਰਬ ਦੇਸ਼ ਦੇ ਹਿੰਦੂਆਂ ਉਤੇ ਪੈੱਦਾ ਜਾਪ 
ਰਿਹਾ ਸੀ । ਪੰਜਾਬ ਵਿਚ ਪਹਿਲੇ ਅੱਠ ਗੁਰ-ਵਿਅਕਤੀਆਂ ਦੀ ਹਿੰਮਤ, 
ਦਲੋਰੀ ਤੇ ਕੁਰਬਾਨੀ ਨਾਲ ਹਿੰਦੂ ਕੌਮ ਦੇ ਦਿਲਾਂ ਵਿਚੋ” ਮੁਗ਼ਲਾਂ ਦਾ 
ਸਹਿਮ ਦੂਰ ਹੋ ਚੁਕਿਆ ਹੋਇਆ ਸੀ, ਇਥੋਂ ਤਕ ਕਿ ਗੁਰੂ ਹਰਿ 
_ਗੋਬਿੰਦ ਸਾਹਿਬ ਦੀ ਕਮਾਨ ਹੇਠ ਪੰਜਾਬ-ਨਿਵਾਸੀਆਂ ਨੇ ਮੁਗ਼ਲਾਂ ਦੋਂ 
ਮੁਕਾਬਲੇ ਤੇ ਤਲਵਾਰ ਫੜ ਲਈ ਸੀ 1 ਸੋ ਗੁਰੂ ਤੇਗ ਬਹਾਦਰ 
ਸਾਹਿਬ ਨੰ ਆਪਣਾ ਸਾਰਾ ਜ਼ੋਰ ਪੂਰਬ ਦੋਸ਼ ਦੇ ਹਿੰਦੂਆਂ ਵਿਚ ਦਲੇਰੀ 
ਤੇ ਨਿਰਭੈਤਾ ਪੈਂਦਾ ਕਰਨ ਲਈ ਲਾਇਆ । ਦਰੋਪਤੀ, ਗਜ, ਅਜਾਮਲ 
ਧੁ ਆਦਿਕ ਦੀਆਂ ਜਿਹੜੀਆਂ ਸਾਖੀਆਂ ਉਹ ਬ੍ਰਾਹਮਣਾਂ ਪਾਸੋ 
ਸੁਣਦੇ ਆ ਰਹੇ ਸਨ, ਉਹਨਾਂ ਦਾ ਹੀ ਮੁੜ ਮੁੜ ਹਵਾਲਾ ਦੇ(ਕੇ ਸਹਿਮੇ 
ਹੋਏ ਹਿੰਦੂਆਂ ਨੂੰ ਸਮਝਾ ਰਹੇ ਹਨ ਕਿ ਜੇ ਨਿਤ ਸਤਿਸੈਗ ! ਵਿਚ 
ਆ ਕੋ ਪਰਮਾਤਮਾ ਦਾ ਆਸਰਾ ਲਵੌਗੇ, ਤਾਂ ਤੁਹਾਡੇ ਅੰਦਰ ਭੀ ਇਸ 


੬੧ 


ਜਾ 


ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰਭੂ ਹਿੰਮਤ ਪੈਦਾ ਕਰ ਦੇਵੇਗਾਂ । 
ਸਤਿਸੈਗ ਦੀ ਬਰਕਤ ਨਾਲ ਪੌਦਾ ਹੋਈ ਜੱਥੋਬੋਦੀ ਜਾਬਰ ਦਾ ਮੂੰਹ 
ਭਵਾ ਦੇਵੇਗੀ । 

ਸੌ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਹੇਠ-ਲਿਖਿਆ 
ਖ਼ਾਸ ਲੀਹਾਂ ਉਤੇ ਉਪਦੇਸ਼ ਤੇ ਚੇਤਾਵਨੀ ਹੈ : 


(੧) ਜਗਤ ਦੀ ਅਨ-ਸਥਿਰਤਾ- 


ਇਹ ਸਰੀਰ ਸਦਾ ਟਿਕਿਆ ਨਹੀ ਰਹਿ ਸਕਦਾ । ਮੌਤ ਹਰੇਕ 
ਨੂੰ ਆ ਦਬਾਏਗੀ । ਧਨ, ਦੌਲਤ, ਇਸਤੀ ਤੇ ਪੁੱਤਰ ਕਿਸੇ ਨਾਲ ਭੀ 
ਸਦਾ ਦਾ ਸਾਥ ਨਹੀ' ਹੈ । ਜੋ ਬੜਾ ਹਿਤ-ਪਿਆਰ ਕਰਦੇ ਹਨ, ਮੌਤ 
ਆਇਆਂ ਸਭ ਪਰੇ ਹਟ ਜਾਂਦੇ ਹਨ ਤੇ ਮਿਰਤਕ ਸਰੀਰ ਨੂੰ ਅੱਗ ਵਿਚ 
ਸਾੜ ਆਉਦੇ ਹਨ । ਫਿਰ, ਜੋ ਮੌਤ ਹਰੇਕ ਉੱਤੇ ਆਉਣੀ ਹੈ, ਉਸਦਾ 
ਇਤਨਾ ਸ਼ਹਿਮ ਕਿਉ” 7 


(੨) ਦੁਖ ਸੁਖ ਦਾ ਚੱਕਰ- 


ਦੁਖ ਸੁਖ ਹਰੇਕ ਨੂੰ ਵਾਪਰਦੇ ਹਨ, ਕਦੇ ਸੁਖ ਹੈ, ਕਦੇ ਦੁਖ ਹੈ । 
ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਵਾਸਤੇ ਧਿਰ ਧਿਰ ਦੀ 
ਖੁਸ਼ਾਮਦ ਕੀਤਿਆਂ ਲੋਕਾਂ ਦੀਆਂ ਨਜ਼ਰਾਂ ਵਿਚ ਸ਼ਰਮਸਾਰ ਭੀ ਹੋਵੀਦਾ 
ਹੈ ਤੇ ਖੱਜਲ-ਖੁਆਰ ਭੀ । ਵੇਖੋ, ਸੁਖ ਦੁਖ ਤੋਂ ਨਿਰਲੇਪ ਪ੍ਰਭੂ ਤੁਹਾਡੇ 
ਅੰਦਰ ਵੱਸਦਾ ਹੈ, ਉਸ ਦੀ ਯਾਦ ਵਿਚ ਜੁੜੋ ਤਾਂ ਸੁੱਖਾਂ ਦੁੱਖਾਂ ਵਲੋ” 
ਬੇ-ਪਰਵਾਹੀ ਹੋ ਜਾਏਗੀ । 


(੩) ਮੌਤ ਦਾ ਡਰ-ਸਹਿਮ ਦੂਰ ਕਰੋ- 


ਜਿਸ ਪਰਮਾਤਮਾ ਨੇ ਅਨਾਥ ਦਰੋਪਤੀ ਦੀ ਲਾਜ ਅਹੈਕਾਰੀ 
ਕੌਰਵਾਂ ਦੀ ਸਭਾ ਵਿਚ ਰੱਖ ਲਈ ਤੇ ਉਸ (ਨੂੰ ਨਗਨ ਹੋਣ ਤੋ 


੬੨ 


,' ਸਤਿਗੁਰੂ ਜੀ ਅੰਮ੍ਰਿਤਸਰ ਸਰੀ ਹਰਿਮੰਦਰ ਸਾਹਿਬ ਦੇ ਦਰਸ਼ਨ 
ਕਰਨ ਆਏ। ੩੪ ਸਾਲਾਂ ਤੋਂ ਬੈਠੇ ਸੇਵਕ ਪੁਜਾਰੀਆਂ ਨੇ ਆਪਣੀ 


“ਫੋਜੀ ਦਾ ਵਸੀਲਾ ਹੀ ਇਸ ਥਾਂ ਨੂੰ ਬਣਾ ਲਿਆ ਹੋਇਆ ਸੀ । 


੮੩” 


-. 


“" ਜੀ ਹਰਿਮੰਦਰ ਸਾਹਿਬ ਨੂੰ ਜੈਦਰੇ ਮਾਰ ਕੇ ਉਹਨਾਂ ਸਤਿਗੁਰੂ ਜੀ ਦੀ 


ਨਿਰਾਦਰੀ ਪੁੱਜ ਕੇ ਕੀਤੀ ਸੀ। ਪਰ ਇਸ ਨਿਰਾਦਰੀ ਤੋ` ਭੀ ਗੂਰੂ 
ਤੋਗ ਬਹਾਦਰ ਸਾਹਿਬ ਨੇ ਰਤਾ ਭਰ ਮੱਥੋ ਉਤੇ ਵੱਟ ਨਹੀ” ਪੈਣ 
ਦਿਤਾ । ਭਾਈ ਮੱਖਣ ਸ਼ਾਹ, ਜੋ ਬਕਾਲੇਂ ਤੋ ਨਾਲ ਹੀ ਆਇਆ ਸੀ, 
ਕੁਝ ਖਰ੍ਹਵਾ ਹੋਣ ਲੱਗਾ, ਤਾਂ ਸਤਿਗੁਰੂ ਜੀ ਨੇ ਧੀਰਜ ਨਾਲ ਉਸ 
ਵਰਜ ਦਿੱਤਾ । 

ਜਦੋਂ ਸਤਿਗੁਰੂ ਜੀ ਕਰਤਾਰਪੁਰ ਗਏ ਤਾਂ ਸ਼ਰੀਕ ਸੋਢੀਆਂ ਨੂੰ 
ਜਾਇਦਾਦ ਦੀ ਮਲਕੀਅਤ ਵਲ” ਕੁਝ ਤੌਖਲਾ ਪਿਆ । ਹੱਕ ਹੁੰਦਿਆਂ 
ਭੀ ਆਪ ਨੇ ਕੋਈ ਹੱਕ ਨਹੀ" ਜਤਾਇਆ । ਸ਼ਰੀਕਾਂ ਦੀ_ਪੂਰੀ 
ਨਿਸਚਿੰਤਤਾ ਦੀ ਖ਼ਾਤਰ ਸਤਿਗੁਰੂ ਜੀ ਨੇ ਉਹ ਨਗਰ ਹੀ ਛੱਡ ਦਿੱਤਾ, 
ਤੇ ਓਥੋਂ ਪਰੇ ਕਹਿਲੂਰ ਰਿਆਸਤ ਵਿਚ ਇਕ ਪਿੰਡ ਦੀ ਕੁਝ ਜ਼ਮੀਨ 


ਮੁੱਲ ਲੈ ਕੇ ਨਵਾਂ ਨਗਰ ਵਸਾਂ ਲਿਆ । 


॥21੨ 


ਖਲਕਤ ਨਾਲ ਪਿਆਰ- 


ਬਿਗਾਨੇ ਰਾਜ ਵਿਚ ਹਿੰਦੂ ਜਨਤਾ ਦਿਨੋ ਦਿਨ ਦੁੱਖਾਂ ਦੇ ਮੂੰਹ 
ਪੈਂਦੀ ਜਾ ਰਹੀ ਸੀ। ਉਹਨਾਂ ਦੁਖੀਆਂ ਨੂੰ ਕੋਈ ਸਹਾਰਾ ਨਹੀ” ਸੀ 
ਦਿੱਸ ਰਿਹਾ । ਸਤਿਗੁਰੂ ਜੀ ਆਸਾਮ ਤਕ ਲੌਮੇ ਦੌਰੇ ਤੇ ਗਏ । ਪੰਜ 
ਜਾਲਾਂ ਦਾ ਸਫ਼ਰ ਝਾਗਿਓ ਨੇ । ਮਾਲਵੇ ਦੇ ਬਾਂਗਰ ਵਿਚ ਲੌਕਾਂ ਨੂੰ 
ਪਾਣੀ ਦੀ ਬਹੁਤ ਕਿੱਲਤ ਸੀ 1 ਰਸਤੇ ਵਿਚ ਸ਼ਰਧਾਲੂ ਸੇਵਕ ਜੋ ਮਾਇਆ 
ਭੇਟ ਕਰਦੇ ਰਹੇ, ਸਤਿਗੁਰੂ ਜੀ ਉਹ ਸਾਰੀ ਹੀ ਪਾਣੀ ਖੁਣੋਂ ਔਖੇ ਲੌਕਾਂ 
ਦੇ ਕਸ਼ਟ ਕੱਟਣ ਲਈ ਵਰਤਦੇ ਗਏ ਤੇ ਲੌੜ ਅਨੁਸਾਰ ਖੂਹ ਤੇ 
ਬਾਉਲੀਆਂ ਲਵਾਂਦੇ ਗਏ । 


੫੯ 


ਜਦੋ ਆਪ ਆਸਾਮ ਵਿਚ ਸਨ, ਤਾਂ ਔਰੇਗਜ਼ੇਬ ਨੇ ਮਿਰਜ਼ਾ 
ਰਾਜਾ ਰਾਮ ਸਿੰਘ ਨੂੰ ਆਸਾਮੀਆਂ ਦੇ ਵਿਰੁੱਧ ਫ਼ੌਜ ਦੇ ਕੇ ਭੇਜਿਆ । 

ਜੰਗਾਂ ਦੇ ਮੌਕੇ ਤੇ ਲੁੱਟ ਮਾਰ, ਸਾੜ ਫੂਕ, ਕਤਲਾਮ ਤੇ ਇਸਤ੍ਰੀਆਂ ਦੀ 
ਬੋ-ਪਤੀ ਤਾਂ ਹੋਣੀ ਹੀ ਹੋਈ । ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ` 
ਪੂਰਾ ਰਸੂਖ਼ ਦੌਹੀ ਪਾਸੀ ਵਰਤ ਕੇ ਸੁਲਹ ਕਰਾਈ ਤੇ ਖ਼ਲਕਤ ਨੂੰ 
ਬਿਪਤਾ ਤੋ ਬਚਾਇਆ । ਹਰ ਥਾਂ ਆਪ ਨੇ ਇਹੀ ਸਿੱਖਿਆ ਦਿੱਤੀ ਕਿ 
ਜੀਉਣ ਦੇਵੋ ਤੇ ਜੀਵੇ, ਨਾ ਕਿਸੇ ਨੂੰ ਡਰਾਵੇ ਤੇ ਨਾ ਕਿਸੇ ਤੋ ਡਰੋ। 

ਜਦੋ ਔਰੈਗਜ਼ੇਬ ਦੀ ਕੁਟਿਲ ਰਾਜਨੀਤੀ ਦੇ ਕਾਰਨ ਸਾਰੇ 
ਭਾਰਤ ਵਿਚ ਜ਼ੁਲਮ ਦੀ ਅੱਗ ਮੱਚ ਪਈ, ਹਿੰਦੂ ਲੋਕ ਸਹਿਮ ਗਏ, 
ਨਿਤਾਣੇ ਜਿਹੇ ਹੋ ਕੇ ਹਰ ਕਿਸਮ ਦੀ ਮਾਰ ਤੇ ਨਿਰਾਦਰੀ ਅੱਗੋ ਇਉ” 
ਸਿਰ ਨਿਵਾਣ ਲੱਗ ਪਏ ਕਿ ਉਹਨਾਂ ਦੇ ਅੰਦਰੋ ਮਨੁੱਖਤਾ ਦਾ 
ਅਹਿਸਾਸ ਮੁੱਕਣ ਲੱਗ ਪਿਆ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ 
ਕਮਾਲ ਦਰਜੇਂ ਦੀ ਸੂਰਬੀਰਤਾ ਵਿਖਾ ਕੇ ਉੱਚੇ ਤੋਂ ਉੱਚੇ ਦਰਜੇ ਦੀ 
ਮਨੁੱਖਤਾ ਦਾ ਆਦਰਸ਼ ਸਿਖਾਇਆ । ਦੁਨੀਆ _ਦੇ ਲੋਕ ਆਪਣੇ 
ਵਾਸਤੇ ਜੀਉ ਰਹੇ ਸਨ, ਸਤਿਗੁਰੂ ਜੀ ਨੇ ਆਪਣੀ ਜਿੰਦ ਭੇਟਾ ਕਰ ਕੇ 
ਇਹ ਪੂਰਨੇ ਪਾਏ ਕਿ ਦੂਜਿਆਂ ਵਾਸਤੇ ਜੀਉਣਾ-ਮਰਨਾ ਹੀ ਅਸਲ 
ਮਨੁੱਖਤਾ ਹੈ । 
ਤਾਲੀਮ, ਉਹਨਾਂ ਦੀ ਬਾਣੀ ਵਿਚੋਂ- 

ਗੁਰੂ ਤੋਗ ਬਹਾਦਰ ਸਾਹਿਬ ਦੀ ਬਾਣੀ ਦੀ ਤਾਲੀਮ ਸਮਝਣ 
ਵਾਸਤੇਂ ਹੇਠ-ਲਿਖੀਆਂ ਗੱਲਾਂ ਨੂੰ ਆਪਣੇ ਸਾਹਮਣੇ ਰੱਖਣਾ ਪਏਗਾ- 

(੧) ਉਹਨਾਂ ਦੇ ਸਾਰੇ ਹੀ ੬੦ ਸ਼ਬਦਾਂ ਵਿਚ ਕੋਈ ਇਕ 
ਲਫ਼ਜ਼ ਭੀ ਫ਼ਾਰਸੀ ਅਰਬੀ ਦਾ ਨਹੀ' ਹੈ । 

(੨) ਕਿਤੇ ਭੀ ਉਹਨਾਂ ਇਸਲਾਮ ਦਾ ਰਤਾ ਭਰ ਜ਼ਿਕਰ 
ਨਹੀ” ਕੀਤਾ । 


੬੦ 


`ਦਢ 


(੫) ਬੜੀ ਸੈਗਤ (ਸਸਰਾਮ, ਬਿਹਾਰ ਪ੍ਰਾਂਤ) 1 
(੬) ਪਟਨਾ=ਗੁਰੂ ਕਾ ਬਾਗ਼ । 
ਸ਼ਹੀਦੀ ਸਮੇ ਆਗਰੇ ਨੂੰ ਜਾਂਦਿਆਂ- 
(੧) ਲੱਖਣ ਮਾਜਰਾ (ਜ਼ਿਲਾ ਰੁਹਤਕ) । 
(੨) ਰੁਹਤਕ । 
(੩) ਆਗਰਾ । 
(੪) ਗੁਰਦੁਆਰਾ ਸੀਸ ਗੈਜ, ਦਿੱਲੀ । 
(੫) ਗੁਰਦੁਆਰਾ ਰਕਾਬ ਗੈਜ, ਨਵੀ” ਦਿੱਲੀ। 


੫੭ 


੧੧ਵਾਂ ਕਾਂਡ 
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖ਼ਸੀਅਤ 


(੧) ਕੋਮਲਤਾ, ਨਿਰਵੈਰਤਾ ਤੇ ਵੈਰਾਗ 


ਸਤਿਗੁਰੂ ਜੀ ਦੇ ਜੀਵਨ-ਇਤਿਹਾਸ ਵਿਚ ਅਸੀ ਫੇਖ ਚੁਕੇ ਹਾਂ 
ਕਿ ਉਹਨਾਂ ਦਾ ਹਿਰਦਾ ਕਿਤਨਾ ਕੌਮਲ ਤੇ ਨਿਰਵੈਰ ਸੀ, ਦੁਨੀਆ 
ਦੀਆਂ ਮੱਲਾਂ ਮੱਲਣ ਵਲੌ' ਉਹਨਾਂ ਨੰ ਨੂੰ ਹੱਦ ਦਰਜੇ ਦੀ ਉਪਰਾਮਤਾ ਸੀ । 

ਗੁਰਿਆਈ ਦੀ ਜ਼ਿਮੇਵਾਰੀ ਦੇ ਜਾਇਜ਼ ਤੇ ਯੋਗ ਵਾਰਸ 
ਹੁੰਦਿਆਂ ਭੀ ਜਦੋ` ਉਹਨਾਂ ਇਹ ਵੇਖਿਆ ਕਿ ਕੁਝ ਸੁਆਰਥੀ ਸ਼ਖਸ 
ਮਾਨ-ਪ੍ਰਤਿਸ਼ਟਾ ਤੇ ਮਾਇਆ ਹਾਸਲ ਕਰਨ ਲਈ ਜ਼ੋਰੋ-ਜੋਰੀ _ਕਬਜ਼ਾ 
ਕਰਨਾਂ ਚਾਹੁੰਦੇ ਹਨ, ਤਾਂ ਗੁਰੂ ਅਮਰਦਾਸ ਜੀ ਵਾਂਗ ਇਹਨਾਂ ਨੇ ਭੀ 
ਇਕਾਂਤ ਵਿਚ ਟਿਕੇ ਰਹਿਣਾ ਪਸੈਦ ਕੀਤਾ । ਪਰ ਜਦੋ” ਸੁਆਰਥੀਆਂ 
ਦਾ ਪਾਜ ਉਹਨਾਂ ਦੇ ਆਪਣੇ ਹੀ ਹੌਲੇ ਜੀਵਨ ਦੀ ਰਾਹੀ' ਉੱਘੜ 
ਗਿਆ,, ਤੇ ਜਦੋ ਬਾਬਾ ਧਰਮਲ ਤੇ ਉਸ ਦੇ ਮਸੈਦ ਨੇ ਇਹ ਬਾਜ਼ੀ 
ਹੱਥੋਂ ਜਾਂਦੀ ਵੇਖ ਕੇ ਸਤਿਗੁਰੂ ਜੀ ਉੱਤੇ ਮਾਰੂ ਵਾਰ ਕਰ ਕੇ 
ਘਰ-ਘਾਟ ਭੀ ਲੁੱਟ ਲਿਆ, ਤਦੋ` ਭੀ ਗੁਰੂ ਤੇਗ ਬਹਾਦਰ ਸਾਹਿਬ 
ਸ਼ਾਂਤ-ਚਿਤ ਅਡੋਲ ਟਿਕੇ ਰਹੇ, ਦਿਲ ਵਿਚ ਰਤਾ ਭਰ ਭੀ ਮੈ ਮੈਲ ਨਾ 
ਆਉਣ ਦਿੱਤੀਓ ਨੇ । ਇਥੋ" ਤਕ ਕਿ ਜਦੋ ਭਾਈ ਮੱਖਣ ਸ਼ਾਹ 
ਸਾਥੀਆਂ ਦੀ ਸਹਾਇਤਾ ਨਾਲ ਉਹ ਲੁੱਟਿਆ ਹੋਇਆ ਮਾਲ ਮੌੜ 
ਲਿਆਇਆ ਤੇ ਆਦਿ ਬੀੜ” ਭੀ ਖੌਹ ਲਿਆਇਆ, ਤਾਂ ਸਤਿਗੁਰੂ 
ਜੀ ਨੇ ਉਸ ਵੇਲੇ ਸਭ ਕੁਝ ਮੋੜ ਭੇਜਿਆ । 


੫੮ 


ਪਾ ਦਸਵਾਂ ਕਾਂਤ 


ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ- 


ਗੁਰੂ ਤੇਗ ਬਹਾਦਰ ਸਾਹਿਬ ਦੇ ਲਿਖੋ ਹੋਏ ੫੯ ਸ਼ਬਦ ਅਤੇ 
੫੭ ਸਲੋਕ ਹਨ । ਸਝੋਕ ਤਾਂ ਸਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ 
ਦਰਜ ਹਨ, ਸ਼ਕਦ ਹੇਠ-ਲਿਖੇ ੧੫ ਰਾਗਾਂ ਵਿਚ ਹਨ । 


ਗਉੜੀ ੨ ਤਿਲੰਗ 





੩ 
ਆਸਾ ੧ ਬਿਲਾਵਲੁ ੩ 
ਦੇਵ ਗੈਧਾਰੀ ੩ - ਰਾਮਕਲੀ _ ੩ 
ਬਿਹਾਂਗੜਾਂ ੧ ਮਾਰੂ ੩ 
ਸੋਰਠਿ ੧੨ ਬਸਤ ੫ 
ਧਨਾਸਰੀ ੪ ਸਾਰਗ ੪ 
ਜੈਤਸਰੀ ੩ ਜੈਜਾਵੈਤੀ _ ੪ 
ਟੋਡੀ ੧. ਜੋੜ ੫੯ 


ਨੋਟ-ਜੈਜਾਵੇਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ 
ਵਰਤਿਆ ਹੈ, ਹੋਰ ਕਿਸੇ ਗੁਰ-ਵਿਅਕਤੀ ਦੀ ਬਾਣੀ ਇਸ ਰਾਗ 
ਵਿਚ ਨਹੀ” ਹੈ । ਗੁਰੂ ਅਰਜਨ ਸਾਹਿਬ ਦੀ ਲਿਖਵਾਈ 'ਆਦਿ ਬੀੜ 
ਵਿਚ ਸਿਰਫ਼ ੩੦ ਰਾਗ ਹਨ । ਇਕੱਤੀਵਾਂ ਰਾਗ ਜੈਜਾਵੇਤੀ ਗੁਰੂ ਤੇਗ 
ਬਹਾਦਰ ਸਾਹਿਬ ਦੇ ਸਮੇ ਤੋ` ਨਵੇਂ ਉਤਾਰਿਆਂ ਵਿਚ ਦਰਜ ਹੋਣਾ 


੫੫ 


ਸ਼ੌਰੂ ਹੋਇਆ । 


ਗੁਰੂ ਸਾਹਿਬ ਦੀ ਸਾਰੀ ਬਾਣੀ ਹਿੰਦੀ ਵਿਚ ਹੈ । ਚ 


ਪ੍ਰਸਿੱਧ ਗੁਰਦੁਆਰੇ ੧ 


(੧) ਜਨਮ ਅਸਥਾਨ-'ਗੁਰੂ ਕਾ ਮਹਲ' ਆੰ ਮ੍ਿਤਸਰ 
(ਸੰਨ ੧੬੨੧) । 

(੨) ਬਾਬਾ ਬਕਾਲਾ ਜਿਲਾ ਅੰਮ੍ਰਿਤਸਰ-ਪਰਗਟ ਹੋਏ 
(ਸੈਨ ੧੬੬੪) । 

(੩) ਥੜਾ ਸਾਹਿਬ ਆੰਮ੍ਰਿਤਸਰ-ਸ੍ਰੀਂ ਅਕਾਲ ਤਖ਼ਤ ਤੋਂ 
ਪੰਜਾਹ ਕੁ ਗਜ਼ਾਂ ਦੀ ਵਿੱਥ ਤੇ ਉੱਤਰ ਵਲ । ਸੈਨ 
੧੬੬੬ ਵਿਚ ਸੀ ਹਰਿਮੰਦਰ ਸਾਹਿਬ ਦਾ ਦਰਸਨ 
ਕਰਨ ਆਏ ਇਥੋ ਠਹਿਰੇ ਸਨ । 

(੪) ਕੋਠਾ ਸਾਹਿਬ (ਪਿੰਡ ਵੱਲਾ, ਜ਼ਿਲਾ ਅੰ ਮ੍ਰਿਤਸਰ)। 
ਅੰਮ੍ਰਿਤਸਰ ਤੋਂ ਵਾਪਸੀ ਤੇ ਇਸ ਪਿੰਡ ਟਿਕੇ ਸਨ । 

(੫) ਅਨੰਦਪੁਰ ਸਾਹਿਬ 1 


ਪੂਰਬ ਦੇਸ ਦਾ ਦੌਰਾ- 


੫੬ 


(੧) ਮੰਜੀ ਸਾਹਿਬ(ਸਾਬੋਂ ਕੀ ਤਲਵੰਡੀ ਰਿਆਸਤ ਪਟਿਆਲਾ)। 
(੨) ਕੜਾ ਮਾਣਕ ਪੁਰ (ਜਮਨਾ ਤੋ ਪਾਰ) 1 

(੩) ਪ੍ਰਯਾਗ (ਮਹੱਲਾ ਅਹੀਆਪੁਰ) । 

(੪) ਗੁਰਦੁਆਰਾ ਬੜੀ ਸੈਗਤ (ਕਟੜਾਂ ਰੇਸ਼ਮ, ਬਨਾਰਸ) 


ਚ 


ਹੁਣ ਇਹ ਥਾਂ ਨਵੀ' ਦਿੱਲੀ ਵਿਚ ਹੈ । ਇਥੇ ਭੀ ਗੁਰਦੁਆਰਾ 
ਹੈ, ਜਿਸ ਦਾ ਨਾਮ ਗੁਰਦੁਆਰਾ ਰਕਾਬ ਗਜ ਹੈ । ਇਹ ਭੀ ਸਰਦਾਰ 
ਬਘੇਲ ਸਿੰਘ ਨੇ ਹੀ ਸੈਨ ੧੭੯੦ ਵਿਚ ਬਣਵਾਇਆ ਸੀ । 


ਗੁਰੂ ਕੇ ਬੇਟੇ- 


ਭਾਈ ਜੈਤਾ ਗੁਰੂ ਤੋਗ ਬਹਾਦਰ ਸਾਹਿਬ ਦਾ ਸੀਸ ਲੈ ਕੈ 
ਸਵਾ ਦੋ ਸੌ ਮੀਲਾਂ ਦਾ ਪੈੱਡਾ ਮੁਕਾਣ ਲਈ ਦਿਨ ਰਾਤ ਇਕ ਕਰੀ ਜਾਂ 
ਰਿਹਾ ਸੀ । ਪਰ ਉਸ ਨੂੰ ਰਸਤੇ ਵਿਚ ਲੋਕਾਂ ਦੀ ਨਜ਼ਰ ਭੀ ਬਚਾਣੀ 
ਪੈ ਰਹੀ ਸੀ । 

ਧੜ ਦਾ ਸਸਕਾਰ ਕਰ-ਕਰਾ ਕੇ ਭਾਈ ਉਂਦਾ ਭੀ ਵਾਹੋ-ਦਾਹੀ 
ਅਨੰਦਪੁਰ ਨੂੰ ਚੱਲ ਪਿਆ । ਭਾਈ ਜੈਤੋਂ ਨੂੰ ਕੀਰਤਪੁਰ ਜਾ ਮਿਲਿਆ । 
ਦੋਵੇਂ ਰਲ ਕੇ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਪਹੇਚੇ । 
ਸਤਿਗੁਰੂ ਜੀ ਨੰ ਦੋਹਾਂ ਦੀ ਕ੍ਰਬਾਨੀ ਦੀ ਕਦਰ ਕੀਤੀ । ਭਾਈ ਜੈਤੋ ਨੂੰ 
ਗਲ ਨਾਲ ਲਾ ਕੇ ਬਚਨ ਕੀਤੋ ਨੇ, 'ਰੈਘਰੇਟੇ ਗੁਰੂ ਕੇ ਬੇਟੇ । ਭਾਈ 
ਜੈਤਾ ਪੱਛੜੀ ਹੋਈ ਸ਼੍ਰੇਣੀ ਵਿਚੋਂ” ਸੀ । ਜਦੋਂ ਸੈਨ ੧੬੯੯ ਵਿਚ ਗੂਰੂ 
ਗੋਬਿੰਦ ਸਿੰਘ ਜੀ ਨੇ 'ਖ਼ਾਲਸਾ' ਸਜਾਇਆ ਸੀ, ਤਾਂ ਇਹਨਾਂ ਦੋਹਾਂ ਨੰ 
ਭੀ ਅੰਮ੍ਰਿਤ ਛਕ ਲਿਆ ਸੀ । ਭਾਈ ਜੈਤਾ 'ਜੀਊਣ ਸਿੰਘ ਅਤੇ 
ਭਾਈ ਉਦਾ 'ਉਦੈ ਸਿੰਘ ਬਣ ਗਿਆਂ ਸੀ । ਭਾਈ ਜੀਉਣ ਸਿੰਘ 
ਚਮਕੌਰ ਸਾਹਿਬ ਦੇ ਜੁੱਧ ਵਿਚ ਸ਼ਹੀਦ ਹੋਇਆ ਸੀ । 


ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਅਨੰਦਪੁਰ 
ਵਿਚ ਕੀਤਾ ਗਿਆ । ਉਥੇ ਹੁਣ ਗੁਰਦੁਆਰਾ ਸੀਸ ਗੌਜ ਹੈ। 


੫੩ 


ਜੀਵਨ-ਸੋਖੇਪ- 


ਜਨਮ-ਅਸਥਾਨ : ਅੰਮ੍ਰਿਤਸਰ, ਗੁਰੂ ਕੇ ਮਹਲ । ਸਿ 
ਜਨਮ-ਤਰੀਕ : ੫ ਵੈਸਾਖ ਸੈਮਤ ੧੬੭੮ (੧ ਅਪ੍ਰੈਲ 
ਸੈਨ ੧੬੨੧)। ਰ 
ਗੁਰਿਆਈ : ਅਪ੍ਰੈਲ ੧੬੬੪ । (ਪ੍ਰਗਟੇ, ਸਾਵਣ ਦੀ ` 
ਪੂਰਨਮਾਸ਼ੀ ਪਿੰਡ ਬਾਬੇ ਬਕਾਲੇ ਵਿਚ) । ਅੰਮ੍ਰਿਤਸਰ 
ਤੋਂ ਹੋ ਕੇ ਬਕਾਲੇਂ ਦੇ ਰਸਤੇ ਕੀਰਤਪੁਰ ਗਏ । 
ਅਨੰਦਪੁਰ ਵਸਾਇਆ : ੧੬੬੫ ਵਿਚ 1 
ਪੂਰਬ ਦੇਸ ਦਾ ਦੌਰਾ : ਪੰਜ ਸਾਲ ਸੈਨ ੧੬੬੫ ਤੋ 
੧੬੭੦ ਤਕ | 
ਵਾਪਸ ਅਨੰਦਪੁਰ ਆ ਕੇ ਤਿੰਨ-ਚਾਰ ਸਾਲ ਟਿਕੇ । 


ਹਿੰਦੂ ਜਨਤਾ ਨੂੰ ਤੁਰਕਾਂ ਦੇ ਨਵੇ ਜਾਰੀ ਕੀਤੇ ਜ਼ੁਲਮ ਦੇ ਸਹਿਮ 
ਤੋ` ਬਚਾਣ ਲਈ ਦੇਸ-ਰਟਨ ੧੬੭੪-੭੫ । 


ਗ੍ਰਿਫ਼ਤਾਰੀ-ਔਰੈਗਜ਼ੇਬ ਦੇ ਹੁਕਮ ਨਾਲ ਆਗਰੇ ਗ੍ਰਿਫ਼ਤਾਰੀ । 
ਸ਼ਹੀਦੀ ਦਿੱਲੀ ੧੧ ਨਵੇਬਰ ਸੈਨ ੧੬੭੫। 


੫੬ 


ਵੈਗਾਰਨਾ ਅੰਤੇ ਫਿਰ ਸ਼ਾਂਤ-ਚਿੱਤ ਰਹਿ ਕੇ ਹੱਸਦੇ-ਮੱਥੇ ਮੌਤ ਦਾ 
ਸਾਹਮਣਾ ਕ਼ਰਨਾ-ਇਹ ਕੋਈ _ਸਧਾਰਨ ਜਿਹੀ ਗੱਲ ਨਹੀ” ਸੀ । 
- ਆਪਣੇ ਸਰਮ ਦੀ ਖ਼ਾਤਰ ਤਾਂ ਲੌਕ ਕੁਰਬਾਨੀਆਂ ਦੇਦੇ ਆਏ, ਪਰ 
ਇਜ਼/ਇਕ ਅਲੌਕਿਕ ਖੈਡ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ 
ਜਵ ਤਿਲਕ ਆਦਿਕ ਦੀ ਰਾਖੀਂ ਲਈ ਸੂਰਮਿਆਂ ਵਾਂਗ ਸਿਰ ਦੇ_ ਰਹੇਂ 
ਸਨ ਜਿਸ ਵਿਚ ਉਹਨਾਂ ਦੀ ਆਪਣੀ ਕੋਈ ਸ਼ਰਧਾ ਨਹੀ" ਸੀ, ਜਿਸ ਦੇ 
ਵਿਰੁੱਧ ਸਗੋ ਉਹ ਆਪ ਹੀ ਪਰਚਾਰ ਕਰਦੇ ਸਨ । ਪਰ ਲੌਕ ਨੂੰ 
ਕਿਸੇ ਭੁਲੇਖੇ ਵਿਚੋਂ ਕੱਢਣ ਲਈ ਧੀਰਜ ਨਾਲ ਪਿਆਰ ਨਾਲ 
ਸਮਝਾਣਾ ਹੋਰ ਗੱਲ ਹੈ ਤੇ ਮੌਤ ਦੇ ਡਰਾਵੇ ਦੇ ਦੇ ਕੇ ਹਟਾਣਾ ਹੋਰ 
ਗੱਲ ਹੈ । 
ਸੁਰਮਿਆਂ ਵਾਲੀ ਅਦੁੱਤੀ ਸ਼ਹੀਦੀ ਵੇਖ ਕੇ ਲੋਕਾਂ ਦੇ 
ਦਿਲ ਹਿੱਲ ਗਏ । ਚੁਫੇਰੇ ਹਾਹਾਕਾਰ ਮਚ ਗਈ । ਜਿਤਨੇ ਮੂੰਹ 
ਉਤਨੀਆਂ ਗੱਲਾਂ । ਉਸ ਹਫੜਾ-ਤਫੜੀ ਵਿਚ ਭਾਈ ਜੌਤੇ ਨੂੰ ਸੌਕਾ ਮਿਲ 
ਗਿਆ । ਸਤਿਗੁਰੂ ਜੀ ਦਾ ਸੀਸ ਉਥੇ" ਚੁੱਕ ਕੇ ਉਹ ਸਿੱਧਾ ਅਨੰਦਪੁਰ 
ਨੌ ਚੱਲ ਪਿਆ । ਦਿੱਲੀ ਤੋੱ` ਅਨੌਦਪੁਰ ਉੱਤਰ ਵੱਲ ਦੋ ਕੁ ਸੌ ਮੀਲਾਂ 
ਦੀ ਵਿੱਥ ਤੇ ਹੈ । 





ਰਕਾਬਗੈਜ, ਲੱਥੀ ਵਣਜਾਰਾ- 


ਸਤਿਗੁਰੂ ਜੀ ਦਾ ਸੀਸ ਚੱਕਿਆ ਗਿਆ ਵੇਖ ਕੇ ਮੁਗ਼ਲ 

ਹਾਕਮਾਂ ਨੇ ਧੜ ਕੌਲ ਪਹਿਰਾ ਲਵਾ ਦਿੱਤਾ । ਗੁਰੂ ਤੇਗ ਬਹਾਦਰ ਸਾਹਿਬ 
ਦੇ ਨਾਲ ਆਉਣ ਵਾਲੇ ਪੰਜਾਂ ਸਿੱਖਾਂ ਵਿਚੋ” ਭਾਈ ਉਦਾ ਦਿੱਲੀ ਵਿਚ 
ਹੀ ਮੁਸਲਮਾਨੀ ਭੇਸ ਵਿਚ ਫਿਰ ਰਿਹਾ ਸੀ ਤੋਂ ਗੁਰੂ ਸਾਹਿਬ ਦੇ ਸਰੀਰ 
ਨੂੰ ਉਥੋਂ' ਚੁੱਕ ਲੈ ਜਾਣ ਵਾਸਤੇ ਵਿਉ'ਤ ਸੋਚ ਰਿਹਾ ਸੀ । ਇਤਨੇ ਨੂੰ 
ਇਕ ਵਪਾਰੀ ਛੇ ਸਤ ਸੌ ਬਲਦ ਲੈ ਕੇ ਉਥੋ' ਦੀ ਲੰਘਿਆ । ਲੱਖੀ ਇਸ 
ਦਾ ਨਾਮ ਸੀ । ਇਹ ਜਾਤ ਦਾ ਲਬਾਣਾ ਸੀ, ਚੂਨੇ ਕਲੀ ਦਾ ਵਪਾਰ 


੫੧ 


ਕਰਦਾ ਸੀ । ਲੱਖੀ ਗੁਰੂ ਕਾ ਸਿੱਖ ਸੀ। ਅਨੇਕਾਂ ਲਬਾਣੇ' ,ਗੁਹੂ ਨਾਨਕ 
ਦੇਵ ਜੀ ਦੇ ਵੇਲੋ ਤੋਂ ਸਿੱਖ ਬਣੇ ਚਲੋ ਆ ਰਹੇਂ ਹਨ । ਨਖ੍ਰਨੌਲ” ਤੋ 
ਲੱਖੀ ਵਣਜਾਰਾ ਕਲੀ ਚੂਨੇ ਦੇ ਛੇ ਸਤ ਸੌ ਬਲਦ ਲੱਦ ਕੇ ਲਿਜਾਇਆ 
ਸੀ, ਤੇ ਦਿੱਲੀ ਦੇ ਕਿਲ੍ਹੇ ਵਿਚ ਸੁੱਟ ਕੇ ਵਾਪਸ ਆਪਣੇ ਪਿੰਡ ਨੂੰਦ੍ਜਾ 
ਰਿਹਾ ਸੀ । ਦਿਨ ਡੁੱਬਣ ਵਾਲਾ ਹੀ ਸੀ । ਭਾਈ ਉਦੇ ਨੇ ਆਪਣੇ ਸੀ 
ਦਾ ਦੁੱਖ ਉਸ ਨੂੰ ਦੱਸਿਆ । ਦੋਹਾਂ ਨੇ ਸਲਾਹ ਮੋਲੀ । ਲੱਖੀ ਆਪਣੇ 
ਬਲਦਾਂ ਨੂੰ ਚਾਂਦਨੀ ਚੌਕ ਵਿਚੋ' ਦੀ ਲੈ ਤੁਰਿਆ । ਉਹਨਾਂ ਦੇ ਪੈਰਾਂ 
ਨਾਲ ਉੱਡ ਉੱਡ ਕੇ ਘੱਟੇ ਦਾ ਤ੍ੁਫ਼ਾਨ ਜਿਹਾ ਉੱਠ ਖਲੋਤਾ । 
ਪਹਿਰੇਦਾਰ ਪਰੇ ਦੁਰੇਡੇ ਹਟ ਖਲੋਤੇ । ਮੌਕਾ ਤਾੜ ਕੇ ਭਾਈ ਉਦੋ ਨੰ 
ਸਤਿਗੁਰੂ ਜੀ ਦਾ ਧੜ ਇਕ ਬਲਦ ਉਤੇ ਲੱਦ ਲਿਆ । ਸ਼ਹਿਰੋ` ਤਿੰਨ 
ਕੁ ਮੀਲਾਂ ਤੇ ਲੱਖੀ ਦਾ ਪਿੰਡ ਸੀ, ਰਕਾਬ ਗੈਜ । ਅੱਪੜਦੇ ਨੰ ਹੀ ਧੜ 
ਆਪਣੇ ਮਕਾਨ ਵਿਚ ਰਖ ਕੇ, ਸਣੇ ਸਾਰੇ ਅਸਬਾਬ ਦੇ ਘਰ ਨੂੰ ਅੱਗ 
ਲਾ ਦਿੱਤੀ । 





ਚਾਂਦਨੀ ਚੌਕ ਵਿਚੋ ਸਾਰੇ ਬਲਦ ਲੰਘ ਜਾਣ ਤੇ ਜਦੋ ਗਰਦਾ 
ਮੱਠਾ ਪਿਆ, ਤਾਂ ਪਹਿਰੇਦਾਰਾਂ ਨੇ ਆ ਕੇ ਵੇਖਿਆ ਕਿ ਸਤਿਗੁਰੂ ਜੀ 
ਦਾ ਧੜ ਭੀ ਉਥੋਂ ਗ਼ੈਬ ਸੀ । ਭਾਲ ਸ਼ੁਰੂ ਹੋਈ । ਕੁਝ ` ਸਿਪਾਹੀਆਂ ਨ 
ਬਲਦਾਂ ਦਾ ਭੀ ਪਿੱਛਾ ਕੀਤਾ । ਪਰ ਰਕਾਬ ਗੋਜ ਅੱਪੜ ਕੇ ਉਹਨਾਂ 
ਵੇਖਿਆ ਕਿ ਲੱਖੀ ਵਣਜਾਰੇ ਦਾ ਸਾਰਾ ਘਰ ਸੜ ਰਿਰਾ ਸੀ ਅਤੇ 
ਲੱਖੀ ਕੋਲ ਖਲੋਤਾ 'ਲੁੱਟੇ ਗਏ, ਮਾਰੇ ਗਏ ਦਾ ਰੌਲਾ ਪਾਈ ਜਾ 
ਰਿਹਾ ਸੀ । ਇਸ ਤਰ੍ਹਾਂ ਲੱਖੀ ਉਤੇ ਕੋਈ ਸ਼ੱਕ ਨਾ ਪੈਣ ਕਰਕੇ ਸਿਪਾਹੀ 
ਵਾਪਸ ਮੁੜ ਗਏ । 


“ਦਿੱਲੀ ਤੋ ਸੱਤਰ ਕੁ ਮੀਲ ਦੱਖਣ-ਪੱਛਮ ਵੱਲ ਹੈ, ਤੇ ਹੁਣ ਦਿੱਲੀ 
ਤੋ ਅਜਮੇਰ ਜਾਣ ਵਾਲੀ ਰੇਲਵੇ-ਲਾਈਨ ਉੱਤੇ ਰੀਵਾੜੀ ਤੋ ਅਗਾਂਹ 
ਵੀਹ ਕੂ ਮੀਲਾਂ ਦੀ ਵਿੱਥ ਤੇ ਰੇਲ ਦਾ ਸਟੇਸ਼ਨ ਹੈ । 


੫੨ 


ਨ ਨਵਾਂ ਕਾਂਡ 


.“ਕੈਂਦ ਤੇ ਸ਼ਹੀਦੀ- 


ਪੰਜਾਂ ਸਿੱਖਾਂ ਸਮੇਤ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ 
ਗਿਆ ਅਤੇ ਦਿੱਲੀ ਲਿਆਂਦਾ ਗਿਆ 1 ਔਰੈਗਜ਼ੇਬ ਦੇ ਭੇਜੇ ਹੁਕਮ 
ਅਨੁਸਾਰ [ਸਥਾਨਕ ਹਾਕਮਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ 
ਮੁਸਲਮਾਨ ਬਣਾਣ ਲਈ ਲਾਲਚ ਪੰਸ਼ ਕੀਤੇ, ਮੌਤ ਦੇ ਡਰਾਵੇ ਭੀ 
ਦਿੱਤੇ । ਇਰ ਭੀ ਆਖਿਆ ਗਿਆ ਕਿ ਤੁਸੀ ਹਿੰਦੂਆਂ ਦਾ ਸਾਥ ਛੱਡ ` 
ਦਿਉ । ਪਰ ਨਾ ਕਿਸੇ ਲਾਲਚ ਦਾ ਤੇ ਨਾ ਕਿਸੇ ਡਰਾਵੇਂ ਦਾ ਸਤਿਗੁਰੂ 
_ ਜੀ ਉਤੇ ਕੋਈ ਅਸਰ ਹੋ ਸਕਿਆ । ਦੁਖੀਆਂ ਦੀ ਬਾਂਹ ਫੜਨੀ ਭੀ 
ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਅਨੁਸਾਰ ਹੀ ਸੀ, ਇਸ ਦੇ ਛੱਡਣ 
ਤੋ” ਭੀ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ । ਉਹਨਾਂ ਦੇ ਸਾਹਮਣੇ 
ਤਾਂ ਨਿਸ਼ਾਨਾ ਇਹ ਸੀ ਕਿ ਨਿਡਰਤਾ ਨਾਲ ਮੌਤ ਦਾ ਸਾਹਮਣਾ ਕੀਤਿਆਂ, 
ਸਹਿਮੇ ਹੋਏ ਲੋਕਾਂ ਦੀਆਂ ਅੱਖਾਂ ਅਗੇ ਇਕ ਉਹ ਦ੍ਰਿਸ਼ ਖੜਾ ਹੋ 
ਜਾਏਗਾ, ਜਿਸ ਦੇ ਆਸਰੇ ਉਹ ਮਰਦਾਂ ਵਾਂਗ ਮੌਤ ਨਾਲ ਖੇਡਣ ਦੀ 
ਜਾਚ ਸਿੱਖ,ਲੈਣਗੇ ਅਤੇ ਔਰੈਗਜ਼ੇਬ ਦੀ ਜ਼ੁਲਮ ਦੀ ਤਲਵਾਰ ਖੁੰਢੀ 
ਹੋ ਜਾਏਗੀ । ਰ 


ਭਿਆਨਕ ਮੌਤ ਦੇ ਡਰਾਵੇ- 


ਇਤਨੇ ਨੂੰ ਔਰੈਗਜ਼ੇਬ ਦਾ ਦੂਜਾ ਹੁਕਮ ਆ ਗਿਆਂ ਕਿ (ਗੁਰੂ) 
ਤੇਗ ਬਹਾਦਰ (ਜੀ) ਨੂੰ ਕਤਲ ਕਰ ਦਿੱਤਾ ਜਾਏ । ਸੈਰੁਲ ਮਤਾਖ਼ਰੀਨ 
$ ਦਾ ਲਿਖਾਰੀ ਲਿਖਦਾ ਹੈ ਕਿ-ਬਾਅਦ ਚੋਦ ਰੋਜ਼ ਹੁਕਮਿ ਦੀਗਰ ਦਰ 


੪੯ 


ਬਾਰਾਏ ਤੇਗ ਬਹਾਦਰ ਰਸੀਦ ਕਿ ਉਰਾ ਕੁਸ਼ਤਹ ਵਜੂਦਸ਼ ਰਾ ਚੈਦ 
ਹਿੱਸਾ ਨਮੂਦਹ ਅਤਰਾਫ਼ੇ ਸ਼ਹਿਰ ਬਿਆਵੋਜ਼ੈਦ । ਭਾਵ, ਗੁਰੂ ਤੇਗ 
ਬਹਾਦਰ ਨੂੰ ਕਤਲ ਕੀਤਾ ਜਾਏ, ਉਸ ਦੇ ਜਿਸਮ ਦੇ ਟੋਟੇ ਕਰ ਕੇ ਸ਼ਹਿਰ - 
ਦੇ ਸਭਨੀ" ਪਾਸੀ" ਲਟਕਾ ਦਿੱਤੇ ਜਾਣ । 

ਭਿਆਨਕ ਮੌਤ ਦੇ ਡਰਾਵੇ ਦੇਣ ਲਈ ਤੁਰਕ ਹਾਕਮਾਂ 
ਸਤਿਗੁਰੂ ਜੀ ਦੇ ਸਾਹਮਣੇ ਪਹਿਲਾਂ ਭਾਈ _ਮਤੀਦਾਸ ਜੀ 
ਜੀਉ'ਦਿਆਂ ਹੀ ਆਰੇ ਨਾਲ ਚਿਰਾਇਆ, ਫਿਰ ਭਾਈ ਦਿਆਲੇ 
ਉਬਲਦੇ ਪਾਣੀ ਦੀ ਦੇਗ ਵਿਚ ਪਾ ਕੇ ਮਾਰਿਆ । ਪਰ ਉਹਨਾਂ 
ਡਰਾਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਨਿਸਚੈ ਤੋ ਡੋਗ ਨਾਂ, 
ਸਕੇ । ਆਖ਼ਰ ੧੧ ਨਵੇਬਰ ਸੈਨ ੧੬੭੫ ਨੂੰ ਸਤਿਗੁਰੂ ਜੀ ਨੂੰ 
ਤਲਵਾਰ ਨਾਲ ਸ਼ਹੀਦ ਕੀਤਾ ਗਿਆ । ਦਿਨ ਵੀਰਵਾਰ ਸੀ । ਦੇਸੀ 
ਸਮੇਤ ੧੭੩੨ ਮੱਘਰ ਦੀ ੧੧ ਤਰੀਕ ਸੀ । ਚੈਨ ਦੇ ਹਿਸਾਬ ਮੱਘਰ 
ਸੁਦੀ ੫ ਸੀ । ਅਰਬ ਦੇਸ ਦੇ ਹਿਜਰੀ ਸਾਂਲ ਦੇ ਮਹੀਨਾ ਰਮਜ਼ਾਨ ਦੀ _ 
੩ ਤਰੀਕ । ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ 
ਸੀ, ਉਥੇਂ ਚਾਂਦਨੀ ਚੌਕ ਵਿਚ ਹੁਣ ਗੁਰਦੁਆਰਾ ਹੈ, ਜਿਸ ਦਾ ਨਾਮ 
ਸੀਸ-ਗੋਜ ਹੈ । ਇਹ ਗੁਰਦੁਆਰਾ ਸੈਨ ੧੭੯੦ ਵਿਚ ਸ: ਬਘੇਲ ਸਿੰਘ 
ਕਰੋੜ-ਸਿੰਘੀਏ ਨੇ ਬਣਵਾਇਆ ਸੀ । 


(00 ॥21੨॥20੨ ਇੱ 


ਭਾਈ ਜੈਤੇ ਦੀ ਹਿੰਮਤ-- 


ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਾਣ ਤੋ` ਪਹਿਲੇ ਦਿਨ 
ਤੁਰਕ ਹਾਕਮਾਂ ਵਲੋਂ” ਸ਼ਹਿਰ ਵਿਚ ਮੁਨਾਦੀ ਕਰਾਈ ਗਈ ਸੀ । ੧੧ 
ਨਵੇਬਰ ਨੂੰ ਸਵੇਰੇ ਦਿੱਲੀ ਦੇ ਚਾਂਦਨੀ ਚੌਕ ਵਿਚ ਵੇਖਣ ਵਾਲਿਆਂ ਦੀ 
ਭੀੜ ਲੱਗ ਗਈ, ਜਿਸ ਵਿਚ ਮੁਸਲਮਾਨ, ਸਿੱਖ, ਹਿੰਦੂ ਸਭੇ ਹੀ ਸਨ । 

ਦੁਖੀ ਲੋਕਾਂ ਦੀ ਖ਼ਾਤਰ ਆਪਣੇ ਆਪ ਨੂੰ ਪੋਸ਼ ਕਰਨ, ਸਹਿਮੇ 
ਹੋਏ ਬਦਿਆਂ ਨੂੰ ਹੌਸਲਾ ਦੇ ਕੇ ਇਤਨੀ ਵੱਡੀ ਮੁਗ਼ਲ ਹਕ੍ਹਮਤ ਨੂੰ & 


੫੦ 


੫ 


ਤੁਰਕਾਂ ਦੇ ਜ਼ੁਲਮ ਤੋ" ਡਰ ਗਏ ਸਨ । ਸਤਿਗੁਰੂ ਜੀ ਨੇ ਡਰੇ ਹੋਏ 
ਮਸੈਦਾਂ ਨੂੰ ਭੀ ਹੌਸਲਾ ਦਿੱਤਾ । 


ਤਰਕ ਹਾਕਮਾਂ ਵਲੋ ਰਪੋਟਾਂ- 


& ਨ 
ਪੀ ਜਿਸ ਜਿਸ ਇਲਾਕੇ ਵਿਚ ਗੁਰੂ ਤੋਗ ਬਹਾਦਰ ਸਾਹਿਬ ਗਏ 
ਅਨੌਕਾਂ ਹਿੰਦੂਆਂ ਸਿੱਖਾਂ ਦੀ ਭੀੜ ਬਣਨ ਲੱਗ ਪਈ । ਲੌਕਾਂ ਦੇ ਦਿਲ 
ਵਿਚੋ' ਮੁਗਲਾਂ ਦਾ ਡਰ ਦੂਰ ਹੋਣ ਲਗ ਪਿਆ । ਸੁੱਤੇ ਹੀ ਉਹਨਾਂ ਦੀ 
ਜੱਥੇਬੈਦੀ ਭੀ ਬਣਦੀ ਗਈ । ਤੁਰਕ ਹਾਕਮਾਂ ਨੂੰ ਲੋਕਾਂ ਦੀ ਇਹ 
ਬਦਲਦੀ ਦਸ਼ਾ ਕਿਵੇਂ ਚੈਗੀ ਲੱਗ ਸਕਦੀ ਸੀ ? ਉਹਨਾਂ ਔਰੇਗਜ਼ੇਬ 
ਪਾਸ ਰਪੋਟਾਂ ਭੋਜਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਤੰਗ ਬਹਾਦਰ 
ਆਪਣੇ ਨਾਲ ਲੁਟੇਰੇ ਧਾੜਵੀ ਲੈ ਕੇ ਹਿੰਦੂਆਂ ਨੂੰ ਡਰਾ ਡਰਾ ਕੇ ਉਨ੍ਹਾਂ 
ਦਾ ਧਨ-ਮਾਲ ਲੁੱਟ ਰਿਹਾ ਹੈ । ਇਹੀ ਇਲਜ਼ਾਮ ਇਕ ਮੁਸਲਮਾਨ ਸੂਫ਼ੀ 
ਫ਼ਕੀਰ ਹਾਫ਼ਿਜ਼ ਆਦਮ ਉਤੇ ਲਾਇਆ ਗਿਆ ਕਿ ਉਹ ਮੁਸਲਮਾਨਾਂ ਨੂੰ 
ਲੁੱਟ ਰਿਹਾ ਹੈ । ਉਹਨੀ' ਦਿਨੀ” ਸਤਿਗੁਰੂ ਜੀ ਹਾਂਸੀ ਰੁਹਤਕ ਦੇ ਇਲਾਕੇ 

ਵਿਚੋ` ਦੀ ਅਗਾਂਹ ਦੱਖਣ ਪੂਰਬ ਵੱਲ ਜਾ ਰਹੇਂ ਸਨ । 


ਗ੍ਰਿਫ਼ਤਾਰੀ ਦਾ ਹੁਕਮ- 


ਅੰਹੈਗਜ਼ੋਬ ਹਸਨ ਅਬਦਾਲ ਵਾਲੋਂ ਪਾਸੇ ਗਿਆ ਹੋਇਆ ਸੀ । 
ਉਸ ਪਾਸ ਤੁਰਕ ਹਾਕਮਾਂ ਦੀਆਂ ਰਪੰਟਾਂ ਪਹੁੰਚੀਆਂ, ਕਸ਼ਮੀਰੀ ਬ੍ਰਾਹਮਣਾਂ 
ਦੀ ਅਰਜ਼ੀ ਭੀ ਅੱਪੜੀ । ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੇ 
ਹੁਕਮ ਜਾਰੀ ਕੀਤੇ ਗਏ । ਨਾਲ ਹੀ ਆਖਿਆ ਗਿਆ ਕਿ ਉਹਨਾਂ ਨੂੰ 
ਮੁਸਲਮਾਨ ਬਣਾਣ ਦਾ ਜਤਨ ਕੀਤਾ ਜਾਏ । ਇਤਨਂ ਨੂੰ ਸਤਿਗੁਰੂ ਜੀ 
ਆਗਰੇਂ ਦੇ ਇਲਾਕੇ ਵਿਚ ਪਹੁੰਚ ਚੁਕੇ ਸਨ, ਅਤੇਂ ਉਹਨਾਂ ਦੇ ਨਾਲ 
ਉੱਪਰ ਲਿਖੇ ਪੰਜ ਸਿੱਖ ਹੀ ਸਨ । 

ਸੈਰੁਲ-ਮਤਾਖ਼ਰੀਨ ਦਾ ਲਿਖਾਰੀ ਲਿਖਦਾ ਹੈ ਕਿ “ਆਲਮਗੀਰ 
ਬਾਅਦ ਇਸਤਮਾਏ ਈ" ਖ਼ਬਰ ਬ-ਹਾਕਮ ਲਾਹੌਰ ਨਵਿਸ਼ਤ ਕਿ ਤੇਗ਼ 

੪੭ 


ਬਹਾਦਰ ਰਾ ਗ੍ਰਿਫ਼ਤਾਰ ਮੁਕੇਦੋ ਮਹਬੂਬ ਦਾਰੋਦ । ਚੁਨਾਂਚਿ ਹਸਬੁਲ 
ਹੁਕਮ ਬ-ਅਮਲ ਆਮਦ । -ਭਾਵ, ਔਹੈਗਜ਼ੇਬ ਨੇ ਲਾਹੋਰ ਦੇ ਹਾਕਮ 
ਨੂੰ ਲਿਖਿਆ ਕਿ (ਗੁਰੂ) ਤੇਗ ਬਹਾਦਰ ਨੂੰ ਕੈਦ ਕਰ ਕੇ ਬੇਦੀ ਵਿਚ 
ਰੱਖਿਆ ਜਾਏ । ਇਸ ਹੁਕਮ ਉਤੇ ਅਮਲ ਕੀਤਾ ਗਿਆ। _ 

ਸਿੱਖ ਇਤਿਹਾਸ ਨੇ ਸਤਿਗੁਰੂ ਜੀ ਦੀ ਗ੍ਰਿਫ਼ਤਾਰੀ ਬਾਰੇ ਇਉ” 
ਲਿਖਿਆ ਹੈ-ਆਂਗਰੇ ਵਿਚ ਇਕ ਬੁੱਢਾ ਤੋਂ ਗ਼ਰੀਬ ਸੱਯਦ ਰਹਿੰਦਾ ਸੀ?.. ਛੇ 
ਜਿਸ ਦਾ ਨਾਮ ਹਸਨ ਅਲੀ ਸੀ । ਉਸ ਨੂੰ ਪਤਾ ਲੱਗਾ ਕਿ ਗੁਰੂ ਤੋਗ 
ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਚੁਕੇ ਹਨ । ਚ੍ਰੋਕਿ 
ਸਤਿਗੁਰੂ ਜੀ ਅਨੰਦਪੁਰ ਤੋ ਪੂਰਬ ਦੇਸ ਵਲ ਆ ਗਏ ਹਨ, ਉਹਨਾਂ ਨੂੰ 
ਫੜਾਣ ਵਾਲੇ ਨੂੰ ਇਕ ਹਜ਼ਾਰ ਰੁਪਏ ਦਾ ਇਨਾਮ ਮਿਲੇਗਾ । ਸੋ, ਇਹ 
ਹਸਨ ਅਲੀ ਆਪਣੇ ਮਨ ਵਿਚ ਹੀ ਅਰਜ਼ੋਈ ਕਰਦਾਂ ਸੀ ਕਿ ਹੈ 
ਸਤਿਗੁਰੂ ! ਜੇ ਤੁਸਾਂ ਗ੍ਰਿਫ਼ਤਾਰ ਹੀ ਹੋਣਾ ਹੈ ਤਾਂ ਮੇਰੀ ਰਾਹੀ” ਹੋਣਾ, 
ਤਾਂਕਿ ਮੋਰੀ ਗ਼ਰੀਬੀ ਦੀ ਬਿਪਤਾ ਕੱਟੀ ਜਾਏ । 


ਗੁਰੂ ਤੇਗ ਬਹਾਦਰ ਸਾਹਿਬ ਸ਼ਹਿਰ ਆਗਰੇ ਤੋਂ` ਬਾਂਹਰ ਉਸ 
ਬਾਗ਼ ਦੇ ਕੋਲ ਜਾ ਉੱਤਰੇ ਜਿਥੇ ਹਸਨ ਅਲੀ ਦਾ ਪੰਤਰਾਂ ਬਕਰੀਆਂ 
ਚਾਰ ਰਿਹਾ ਸੀ । ਸਤਿਗੁਰੂ ਜੀ ਨੇ ਉਸ ਨੂੰ ਇਕ ਸੋਨੇ ਦੀ ਮੁੰਦਰੀ ਤੋ 
ਦੁਸ਼ਾਲਾ ਦਿੱਤਾ ਅਤੇ ਆਖਿਆ ਕਿ ਆਪਣੇ ਬਾਬੇ ਨੂੰ ਨਾਲ ਲੈ ਕੇ ਇਹ 
ਮੁੰਦਰੀ ਗਹਿਣੇ ਪਾ ਦੇਣੀ ਤੇ ਦੁਸ਼ਾਲੇ ਵਿਚ ਦੇ ਰੁਪਇਆਂ ਦੀ ਮਿਠਾਈ 
ਲੈ ਆਉਣੀ । ਇਹ ਇਕ ਅਨੌਖੇ ਤਰੀਕੇ ਦਾ ਸੌਦਾ ਸੀ । ਪੁਲਸ ਨੇ ਬਾਬੇ 
ਪੌਤਰੇ ਨੂੰ ਫੜ ਲਿਆਂ । ਉਹ ਪੁਲਸ ਨੂੰ ਆਪਣੇ ਨਾਲ ਉਸ ਬਾਗ ਵਿਚ 
ਲੈ ਗਏ ਜਿਥੇ ਸਤਿਗੁਰੂ ਜੀ ਬੈਠੇ ਹੋਏ ਸਨ । ਸਤਿਗੁਰੂ ਜੀ ਨੇ ਇਹ 
ਕੌਤਕ ਰਚਿਆ ਹੀ ਆਪਣੀ ਗ੍ਰਿਫ਼ਤਾਰੀ ਵਾਸਤੋਂ ਸੀ । 

ਸਤਿਗੁਰੂ ਜੀ ਨੂੰ ਅਨੰਦਪੁਰ ਤੋ ਚਲਿਆਂ ਇਕ ਸਾਲ ਹੋ 
ਚੱਕਾ ਸੀ ਤੇ ਹੁਣ ੧੬੭੫ ਸੀ ਜਦੋ” ਆਂਗਰੇ ਦੀ ਪੁਲਸ ਨੇ ਉਹਨਾਂ ਨੂੰ 
ਗ੍ਰਿਫ਼ਤਾਰ ਕੀਤਾ । 


੬੮ 


੯ 1 ੪ 
ਅੰਠਵਾ ਕਾਂਡ 
ਸਤਿਗੁਰੂ ਜੀ ਦਾ ਦੇਸ-ਰਟਨ 

_ਜੈਫ਼ਾਬਾਦ, ਸਮਾਣਾ- 


ਵੀ 


ਅਨੰਦਪੁਰ-ਵਾਸੀਆਂ ਨੂੰ ਅਤੇ ਪਰਵਾਰ ਨੂੰ, ਸਭ ਨੂੰ ਇਹ ਭਾਸ 
ਰਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੁੜ ਇਥੇ ਵਾਪਸ ਨਹੀ” 
ਆਉਣਗੇ । ਸਤਿਗੁਰੂ ਜੀ ਨੇ ਸਭ ਨੂੰ ਹੌਸਲਾ ਦਿੱਤਾ ਅਤੇ ਸਮਝਾਇਆਂ 
ਕਿ ਦੁਖੀਆਂ ਦੀ ਬਾਂਹ ਫੜਨਾ ਇਨਸਾਨੀ ਜੀਵਨ ਦਾ ਇਕ ਉੱਚਾ 
ਆਦਰਸ਼ ਹੈ। ਫਿਰ ਆਪ ਸੈਨ ੧੬੭੬ ਵਿਚ ਅਨੰਦਪੁਰ ਤੋਂ" ਚੱਲ 
ਪਏ । ਕਈ ਸਿੱਖ ਨਾਲ ਹੋ ਤੁਰੇ, ਕਿਉਕਿ ਅਜੇ ਦੇਸ ਵਿਚ ਸਹਿਮੇ ਹੋਏ 
ਲੋਕਾਂ ਨੂੰ ਨਿਡਰਤਾ ਦਾ ਪਰਚਾਰ ਕਰਨ ਹੀ ਤੁਰੇ ਸਨ । 

ਅਨੰਦਪੁਰ ਤੋ` ਕੀਰਤਪੁਰ ਆਏ । ਇਥੋ ਰੋਪੜ ਨਨਹੋੜਾਂ 
ਆਦਿਕ ਪਿੰਡਾਂ ਵਿਚੋ ਸਿੱਧੇ ਦੱਖਣ ਵੱਲ ਆਉ'ਦੇ ਹੋਏ ਸੈਫ਼ਾਬਾਦ 
ਪਹੁੰਚੇ, ਜੋ ਰੋਪੜ ਤੋ` ਚਾਲੀ ਕੁ ਮੀਲ ਦੱਖਣ ਵੱਲ ਅਤੇ ਪਟਿਆਲੋਂ ਤੱ 
ਪੰਜ ਕੁ ਮੀਲ ਉੱਤਰ ਵਲ ਹੈ । ਇਥੋ ਦਾ ਰਹਿਣ ਵਾਲਾ ਸੱਯਦ ਸੈਫ਼ 
ਅਲੀ ਖ਼ਾਂ ਦਰਸ਼ਨ ਕਰਨ ਆਇਆ । ਜਦੋ' ਉਸ ਨੇ ਸੁਣਿਆ ਕਿ ਗੁਰੂ 
ਤੇਗ ਬਹਾਦਰ ਜੀ ਦੁਖੀ ਪਰਜਾ ਨੂੰ ਹੌਸਲਾ ਧੀਰਜ ਦੇਣ ਅਤੇ ਅੰਰੇਗਜ਼ੇ 
ਵਲੋਂ ਜਾਰੀ ਕੀਤੇ ਜ਼ੁਲਮਾਂ ਦਾ ਮਰਦਾਂ ਵਾਂਗ ਜਾਂਤ-ਚਿੱਤ ਰਹਿ ਕੇ ਟਾਕਰ 
ਕਰਨ ਦਾ ਉਪਦੇਸ਼ ਕਰਨ ਲਈ, ਮਜ਼ਲੂਮਾਂ ਦੀ ਖ਼ਾਤਰ ਆਪਣੇ ਆਪ £ 
ਖ਼ਤਰੇ ਵਿਚ ਪਾਣ ਲਈ ਤੁਰੇ ਹਨ, ਅਤੇ ਕਸ਼ਮੀਰੀ ਬ੍ਰਾਹਮਣਾਂ ਵਾਸ: 
ਆਪਣੇ ਆਪ ਨੂੰ ਪੇਸ਼ ਭੀ ਕਰ ਚੂਕੇ ਹਨ, ਤਾਂ ਸੈਫ਼ ਅਲੀ ਖ਼ਾਂ ਉਤੇਂ ਬਣ 
ਡੂੰਘਾ ਅਸਰ ਪਿਆ। ਉਸ ਦੇ ਪ੍ਰੈਮ ਦੇ ਖਿੱਚੇ ਹੋਏ ਸਤਿਗੁਰੂ ਜੀ ਦੋ ” 
ਮਹੀਨੇ ਉਸ ਦੇ ਪਾਸ ਟਿਕੇ । 

ਸੈਫ਼ਾਬਾਦ ਤੋਂ` ਸਮਾਣੇ ਆਏ । ਮੁਹੈਮਦ ਬਖ਼ਸ਼ ਮੜ੍ਹਲ ਰਾਜ 
ਸਮਾਣੇ ਦਾ ਤੁਰਨੇ-ਸਿਰ ਚੌਧਰੀ ਸੀ । ਸੱਯਦ ਸੈਫ਼ ਅਲੀ ਖ਼ਾਂ ਪਾਸ ਇ 


੧ 


8੫੧ 


ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ, ਅਤੇ ਸੇਫ਼ ਅਲੀ ਖ਼ਾਂ ਵਾਂਗ 
ਹੀ ਸ਼ਰਧਾਲੁ ਬਣ ਚੁਕਾ ਸੀ । ਮੁਹੈਮਦ ਬਖ਼ਸ਼ ਚਾਹੰਦਾ ਸੀ ਕਿ ਸਤਿਗੁਰੂ 


ਜੀ ਉਥੇ ਉਸ ਦੇ ਪਾਸ ਰਹਿਣ, ਪਰ ਉਹ ਉਹਨਾਂ ਨੂੰ ਪ੍ਰਰਨ ਵਿਚ 
ਕਾਮਯਾਬ ਨਾ ਹੋ ਸਕਿਆ । 


ਕੌਥਲ, ਲੱਖਣ ਮਾਜਰਾ, ਰੁਹਤਕ - ਰ 

ਸਮਾਣੇ ਤੋ ਦੱਖਣ ਵਲ ਚੱਲ ਕੇ ਸਤਿਗੁਰੂ ਜੀ ਕੈਥਲ, ਲੱਖਣ 
ਮਾਜਰੇ ਦੇ ਰਸਤੇ ਰੁਹਤਕ ਆਏ । ਕੈਥਲ ਕਰਨਾਲ ਤੋ” ੧੬ ਕੋਹ ਪੱਛਮ 
ਵੱਲ ਹੈ । ਉਥੇ ਗੁਰੂ ਤੇਗ ਬਹਾਦਰ ਜੀ ਦੇ ਦੋ ਗੁਰਦੁਆਰੇ ਹਨ-ਇਕ 
ਠੰਢਾਰ ਤੀਰਥ ਉੱਤੇ, ਦੂਜਾ ਸ਼ਹਿਰ ਵਿਚ । ਲੱਖਣ ਮਾਜ਼ਰੇ ਅਤੇ ਰੁਹਤਕ 
ਭੀ ਉਹਨਾਂ ਦੀ ਯਾਦਗਾਰ ਵਿਚ ਸੈਦਰ ਗੁਰਦੁਆਰੇ ਬਣੇ ਹੋਏ ਹਨ । 
ਰੁਹਤਕ ਦੇ ਸੀਤਲਾ ਦਰਵਾਜ਼ੇ ਤੋਂ` ਬਾਹਰ ਗੁਰਦੁਆਰਾ ਹੈ, ਜੌ ਰੇਲਵੇ 
ਸਟੇਸ਼ਨ ਤੋ ਢਾਈ ਮੀਲ ਦੇ ਕਰੀਬ ਹੈ । 

ਰਸਤੇਂ ਵਿਚ ਜਿਥੇ ਜਿਥੇ ਪਾਣੀ ਦੀ ਘਾਟ ਕਰਕੇ ਲੌਕਾਂ ਨੂੰ 
ਅਔਖਿਆਈ ਸੀ, ਉਥੇ ਉਥੇ ਖੂਹ ਤੇ ਬਾਉਲੀਆਂ ਲਵਾਂਦੇ ਗਏ ਅਤੇ ਘਾਬਰੇ 
ਹਿੱਦੂ ਲੋਕਾਂ ਨੂੰ ਵਲੋਰੀ ਦੇ'ਦੇ ਗਏ । ਸਤਿਗੁਰੂ ਜੀ ਨੇ ਆਪਣੇ ਨਾਲ ਖ਼ਾਸ 
ਸੇਵਕ ਤਾਂ ਪੰਜ ਹੀ ਰੱਖੇ ਸਨ-ਭਾਈ ਮਤੀ ਦਾਸ, ਭਾਈ ਦਿਆਲਾ, ਭਾਈ 
ਗੁਰਦਿੱਤਾ, ਭਾਈ ਉਦਾ ਅਤੇ ਭਾਈ ਜੈਤਾ-ਪਰ ਇਲਾਕਿਆਂ ਵਿਚ ਜਿਉ 
ਜਿਉ' ਲੋਕਾਂ ਨੂ ਸਤਿਗੁਰੂ ਜੀ ਦੇ ਇਸ ਦੇਸ-ਰਟਨ ਦਾ ਕਾਰਨ ਸੁਣਿਆ, 
ਤਿਉ” ਤਿਉ” ਲੋਕ ਹੁੰਮ-ਹੁਮਾ ਕੇ ਦਰਸ਼ਨ ਲਈ ਇਕੱਨੌ ਆ ਹੈਦੇ ਅਤੇ 
ਆਪ ਆਪਣੇ ਵਿਤ ਅਨੁਸਾਰ ਭੇਟਾ ਪੇਸ਼ ਕਰਦੇ ਰਹੇ । ਇਸ ਤਰ੍ਹਾਂ ਇਕੱਠੀ 
ਹੋ ਰਹੀ ਬੇ-ਅੰਤ ਮਾਇਆ ਸਤਿਗੁਰੂ ਜੀ ਉਸੇ ਉਸੇ ਇਲਾਕੇ ਵਿਚ ਲੋਕਾਂ 
ਦੀ ਸਾਂਝੀ ਭਲਾਈ ਵਾਸਤੇ ਖ਼ਰਚ ਕਰਦੇ ਗਏ । ਉਧਰ ਪਾਣੀ ਦੀ ਬੜੀ 
ਕਿੱਲਤ ਸੀ । ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ 
ਬਾਉਲੀਆਂ ਤੇ ਖੂਹ ਲਵਾਏ । ਇਹ ਕੌਮ ਆਮ ਤੌਰ ਤੇ ਇਲਾਕੇ ਦੇ 
ਮਸੈਦਾਂ ਦੀ ਰਾਹੀ ਕਰਾਇਆ ਜਾ ਰਿਹਾ ਸੀ । ਪਰ ਕਿਤੇ ਕਿਤੇ ਕਈ ਮਸੈਦ 


੪੬ 


ਦੇ ਦਿਲਾਂ,ਵਿਚੋਂ ਮੌਤ ਦਾ ਸਹਿਮ ਦੂਰ ਕੀਤਾ ਜਾਵੇ । 
੨੧ % __ <੬ <<, << 
ਔਰੰਗੁਖ਼ੋਬ ਹਸਨ ਅਬਦਾਲ ਦੇ ਇਲਾਕੇ ਵਿਚ- 


ਹਿੰਦੁਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਸਰਹੱਦੀ ਇਲਾਕੇ 
ਵਿਚ ਕਈ ਪਠਾਣ ਕਬੀਲੇ ਵੱਸਦੇ ਹਨ, ਜੋ ਅੱਜ ਤੋ” ਨੰ ਦਸ ਸਦੀਆਂ 
ਪਹਿਲਾਂ ਅਸੱਭਜ ਗਿਣੇ ਜਾਂਦੇ ਸਨ । ਲੁੱਟ-ਮਾਰ ਕਰਨਾ ਇਹਨਾਂ ਦਾ 
ਕਿੱਤਾ ਸੀ । ਇਸਲਾਮ ਕਬੂਲ ਕਰ ਕੇ ਭੀ ਇਹਨਾਂ ਦੇ ਸੁਭਾਵ 
ਆਚਰਨ ਵਿਚ ਬਹੁਤਾ ਫ਼ਰਕ ਨਾ ਪਿਆ । ਇਹ ਲੌਕ ਬੜੇ ਦਲੇਰ 
ਸਨ, ਪਰ ਵਖ ਵਖ ਕਬੀਲੇ ਸਦਾ ਆਪੋ ਵਿਚ ਲੜਦੇ ਰਹਿੰਦੇ ਸਨ, 
ਜਿਸ ਕਰਕੇ ਇਹਨਾਂ ਦੀ ਕਦੇ ਮਿਲਵੀ' ਤਕੜੀ ਤਾਕਤ ਨਾ ਬਣ ਸਕੀ । 
ਇਹਨਾਂ ਵਿਚੋ` ਉੱਘੇ ਚਾਰ ਕਬੀਲੇ ਹਨ-ਅਫ਼ਰੀਦੀ, ਸ਼ਿਨਵਾਰੀ, 
ਯੁਸਫ਼-ਜ਼ਈ ਅਤੇ ਖਟਕ । 


ਇਹਨਾਂ ਦੇ ਆਪਣੇ ਪਹਾੜੀ ਇਲਾਕੇ ਵਿਚ ਇਹਨਾਂ ਦੀ 
ਵਧਦੀ ਵੱਸੋ ਵਾਸਤੇ ਕਾਫ਼ੀ ਅੰਨ ਪੈਦਾ ਨਹੀ” ਹੁੰਦਾ । ਸੋ, ਹਿੰਦੁਸਤਾਨ 
ਤੇ ਕਾਬਲ ਵਿਚਕਾਰ ਹੋ ਰਹੇ ਵਣਜ-ਵਪਾਰ ਉੱਤੇ ਇਹ ਲੋਕ 
ਮਨ-ਮੰਨਿਆ ਮਸੂਲ ਲਾਂਦੇ ਚਲੋਂ ਆ ਰਹੇਂ ਸਨ । ਮੁਗ਼ਲ-ਹਕੂਮਤ 
ਨੇ ਇਹਨਾਂ ਦਾ ਇਹ ਹੱਕ ਅਮਲੀ ਤੌਰ ਤੇ ਮੰਨਿਆ ਹੋਇਆ ਸੀ । 
ਫਿਰ ਭੀ ਮੁਗ਼ਲਾਂ ਨਾਲ ਇਹਨਾਂ ਦਾ ਇੱਟ-ਖੜੱਕਾ ਕਦੇ ਕਦੇ ਲੱਗ ਹੀ 
ਜਾਂਦਾ ਸੀ । 

ਅਕਬਰ ਦੇ ਵੇਲੇ ਮੁਗ਼ਲ ਹਕੂਮਤ ਦਾ ਟਾਕਰਾ ਯੂਸਫ-ਜ਼ਈਆਂ 
ਨਾਲ ਹੋ ਪਿਆ ਸੀ । ਯੂਸਫ਼-ਜ਼ਈ ਸਵਾਤ ਤੇ ਬਜੌਰ ਦੀਆਂ ਵਾਦੀਆਂ 
ਵਿਚ ਅਤੇ ਪਿਸ਼ੌਰ ਤੋਂ` ਉੱਤਰ ਦੇ ਇਲਾਕੇ ਵਿਚ ਵੱਸਦੇ ਹਨ । ਸੈਨ, 
੧੫੮੬ ਵਿਚ ਜਿਹੜੇ ਅੱਠ ਹਜ਼ਾਰ ਮੁਗ਼ਲ ਫ਼ੌਜੀ ਬੀਰਬਲ ਦੀ ਕਮਾਨ 
ਹੇਠ ਭੇਜੇ ਗਏ ਸਨ, ਉਹ ਬੀਰਬਲ ਸਮੇਤ ਤਕਰੀਬਨ ਸਾਰੇ ਹੀ ਮਾਰੇ 


ਗਏ ਸਨ । 


੪੨ 


&= 
2= 


ਜ਼ਈਆਂ ਨੇ ਫਿਰ ਸਿਰ ਚੱ“ਕਿਆਂ । ਸਹਿਜੇ ਸਹਿਜੇ ਕਈ ਹੋਰ. ਛੋਟੇ 
ਵੱਡੇ ਕਬੀਲੇ ਭੀ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਗਏ । ਪਰ ੧੬ 
ਵਿਚ ਰਾਠੌਰ ਰਾਜਪੂਤਾਂ ਨੇ ਆ ਕੇ ਇਹਨਾਂ ਨੂੰ ਦਬਾ ਲਿਆ । ਅਗਲੇ 
ਸਾਲ ਅਫ਼ਰੀਦੀਆਂ _ਨਾਲ ਟੱਕਰ ਹੋ ਪਈ । ਫਿਰ ਖਟਕਾਂ ਨਾਲ । 
ਖਟਕ ਜ਼ਿਲਾ ਕੋਹਾਟ ਅਤੇ ਬੈਨੂੰ ਦੇ ਇਲਾਕੇ ਵਿਚ ਅਤੇ ਜ਼ਿਲਾ ਪਿਸ਼ੋਰ 
ਦੇ ਦੱਖਣੀ ਇਲਾਕੇ ਵਿਚ ਵੱਸਦੇ ਹਨ । ਸਾਰੇ ਹੀ ਪਠਾਣ ਕਬੀਲੇ 
ਇਕੱਠੇ ਹੋ ਗਏ । ਉੱਤਰੀ ਆਸਾਮ ਦੇ ਅਹੋਮ ਕਬੀਲੇ ਨੇ ਜੋ ਭੁਗਤ 
ਮੀਰ ਜੁਮਲਾ ਦੀ ਸਵਾਰੀ ਸੀ, ਉਹੀ ਉਸ ਦੇ ਪੁੱਤਰ ਮੁਹੈਮਦ ਅਮੀਨ 
ਖ਼ਾਂ ਦੀ ਇਹਨਾਂ ਪਠਾਣਾਂ ਨੇ ਸਵਾਰੀ । 

ਆਖਰ ਔਰੈਗਜ਼ੇਬ ਨੂੰ ਆਪ ਜਾਣਾ ਪਿਆਂ। ਔਰਗਜ਼ੇਬ ੨੬ 


ਵੱ 


ਜੁਨ ਸੈਨ ੧੬੭੪ ਨੂੰ ਹਸਨ ਅਬਦਾਲ ਜਾ ਪਹੈਚਿਆ, ਅਤੇ ਡੇਢ 


ਔਰੰਗਜ਼ੇਬ ਦੇ ਵੇਲੋ ਸੈਨ _੧੬੬੭ ਦੇ ਸ਼ੁਰੂ ਵਿਚੋਂ, ਯੂਸਫ਼” 


ਰੇ 


ਸਾਲ ਉਥੇ ਟਿਕਿਆ ਰਿਹਾ । ਜਦੋਂ ਉਥੋ` ਦੇ ਕੁਝ ਹਾਲਾਤ ਸੁਧਰੇ, 
ਤਾਂ ਸੈਨ ੧੬੭੫ ਦੇ ੨੩ ਦਸੈਬਰ ਨੂੰ ਹਸਨ ਅਬਦਾਲ ਤੋ ਚੱਲ ਕੇ 
ਮਰੈਗਜ਼ੇਬ ੨੯ ਮਾਰਚ ਸੈਨ ੧੬੭੬ ਦਿੱਲੀ ਵਾਪਸ ਪਰੰਚਿਆ । 
ਹਿਜਰੀ ਸਾਲ ਦਾ ਮਹੀਨਾ ਸਵਾਲ ਦੀ ੧੫ ਤਰੀਕ ਨੂੰ ਔਰੈਗਜ਼ੇਬ ਹਸਨ 
ਅਬਦਾਲ ਤੋ ਚੱਲਿਆ ਤੇ ਮਹੀਨਾ ਮੁਹੱਰਮ ਦੀ ੨੨ ਤਰੀਕ ਨੂੰ ਦਿੱਲੀ 
ਪਹੁੰਚਿਆ ਸੀ । 


ਨੂ 
ਨੂ 


6੨੭੧ 


ਲੱ, 


_. ਕਿਲੋ ਜਿਰ-ਫਿਰੇ ਹਾਕਮ ਦੀ ਵਧੀਕੀ ਦੇ ਕਾਰਨ ਇਹਨਾਂ 
ਲਾਲ ਝਗੜਾ ਬਣ ਖਲੋਤਾ, ਜੋ ਇਤਨਾ ਵਧਿਆ ਕਿ ਮਈ ੧੬੭੦ 
ਵਿਚ ਸਾਰੇ ਦਾ ਸਾਰਾ ਸਤਨਾਮੀ ਫ਼ਿਰਕਾ ਉੱਠ _ਖੜਾਂ ਹੋਇਆ । 
ਜ਼ਹਿਰ ਨਾਰਨੌਲ ਤੇ ਕਬਜ਼ਾ ਕਰ ਕੇ ਸਤਨਾਮੀਏ ਦਿੱਲੀ ਵੱਲ ਭੀ ਵਧ 
ਤੁਰੇ । ਪਰ ਗ਼ਰੀਬ ਸਤਨਾਮੀਏ ਮਾਮੂਲੀ ਹਥਿਆਰਾਂ ਨਾਲ ਕਦ ਤੱਕ 
ਮੁਗ਼ਲ-ਹਕ੍ਹਮਤ ਦਾ ਟਾਕਰਾ ਕਰਦੇ ? ਅਗਲੇ _ਸਾਲ ਦੇ ਮਾਰਚ 
ਮਹੀਨੇ ਵਿਚ ਬੜੀ ਬੇ-ਰਹਿਮੀ ਨਾਲ ਉਹਨਾਂ ਨੂੰ ਮਾਰ ਮੁਕਾਇਆ 
ਗਿਆ । 

ਇਹ ਲੱਛਣ ਦੱਸ ਰਹੇ ਸਨ ਕਿ ਮੁਗਲ-ਹਕੂਮਤ ਕੌਝੀ 
ਰਾਜਨੀਤੀ ਦੇ ਰਸਤੇ ਪੈ ਗਈ ਸੀ। ਪਰ ਹਕ੍ਹਮਤ ਤੇ ਤਾਕਤ ਦੇ ਨਸ਼ੇ ਨੇ 
ਇਹ ਸੂਝ ਨਾ ਆਉਣ ਦਿੱਤੀ । 
ਕਸ਼ਮੀਰੀ ਪੰਡਿਤ- 

ਸਾਰੇ ਉੱਤਰੀ ਤੇ ਪੂਰਬੀ ਭਾਰਤ ਵਿਚ ਹੀ _ਔਰੇਗਜ਼ੇਬ ਦੇ 
ਹੁਕਮ ਨਾਲ ਸਖ਼ਤੀ ਦੀ ਇਹ ਲਹਿਰ ਚਲਾਈ ਗਈ । ਇਹ ਆਮ 
ਪਰਸਿੱਧ ਗੱਲ ਸੀ ਕਿ ਕਸ਼ਮੀਰ ਵਿਚ ਬੜੇ ਬੜੇ ਵਿਦਵਾਨ ਪੰਡਿਤ 
ਰਹਿੰਦੇ ਸਨ। ਕਸ਼ਮੀਰ ਪੰਡਿਤਾਂ ਦਾ ਗਾ ਸੀ । ਉਹਨੀ` ਦਿਨੀ 
ਬਾਦਸ਼ਾਹ ਵਲੋਂ ਸ਼ੇਰ ਅਫ਼ਗ਼ਨ ਖ਼ਾਂ ਉਥੇ ਸੂਬੇਦਾਰ ਸੀ । ਉਸ ਨੇ ਭੀ 
ਤਲਵਰ ਦੇ ਜੋਰ ਨਾਲ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਨਾ 
ਸ਼ੁਰੂ ਕਰ ਦਿੱਤਾ। ਇਹ ਖ਼ਬਰਾਂ ਭੀ ਸਾਰੀ ਹਿੰਦ ਜਨਤਾ ਤਕ ਪਹੈਚ 
ਚੁਕੀਆਂ ਹੋਈਆਂ ਸਨ ਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਉਹਨਾਂ 
ਦੇ ਜਾ-ਨਸ਼ੀਨ ਗੁਰੂ ਆਪੋ ਆਪਣੇ ਸਮੇ ਕਮਜ਼ੋਰ ਗ਼ਰੀਬ ਲੋਕਾਂ ਵਿਚ 
ਸੋਮਾਣ ਪੈਦਾ ਕਰਨ ਦੇ ਜਤਨ ਕਰਦੇ ਆ ਰਹੇ ਸਨ । ਗੁਰੂ ਅਰਜਨ 
ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਤਲਵਾਰ 
ਤੋਂ ਕਸ਼ਮੀਰੀ ਲੋਕ ਚੈਗੀ ਤਰ੍ਹਾਂ ਜਾਣੂੰ ਸੋਨ, ਕਿਉਕਿ ਗੁਰੂ ਹਰਿਗੋਬਿੰਦ 


8% 


ਸਾਹਿਬ ਆਪ ਭੀ ਕਸ਼ਮੀਰ ਵਿਚ ਆਏ ਹੋਏ ਸਨ । ਸੌ, ਕਸ਼ਮੀਰੀ 
ਪੰਡਿਤਾਂ ਨੰ ਮੁਗ਼ਲਾਂ ਦੀ ਤਲਵਾਰ ਅਗੇ ਝੁਕਣ ਤੋ ਪਹਿਲਾਂ,ਗੁਰੂ ਤੇਗ 
ਬਹਾਦਰ ਸਾਹਿਬ ਦਾ ਆਸਰਾ ਲਿਆ । ਕੁਝ ਸਿਆਣੇ ਸਿਆਣੇ ਪੰਡਿਤਾਂ 
ਨੇ ਅਨੰਦਪੁਰ ਆ ਕੇ ਸਤਿਗੁਰੂ ਜੀ ਪਾਸੋ ਸਹਾਇਤਾ ਮੰਗੀ, ਜਿਸ ਕਰਕੇ 
ਇਸ ਮੁਸੀਬਤ ਤੋ' ਬਚਿਆ ਜਾ ਸਕੇ । 


ਕੁਰਬਾਨੀ ਦੇ ਪੂਰਨੇ- 


ਸਹਿਮ ਨਾਲ ਨਿਤਾਣੇਂ ਹੋਏ ਲੋਕ ਕੁਰਬਾਨੀ ਦੇ ਨਿਰੇ ਚੱਸੋ 
ਹੋਏ ਰਾਹ ਉਤੇ ਨਹੀ ਤੁਰ ਸਕਦੇ ਸਨ । ਗੁਰੂ ਤੇਗ ਬਹਾਦਰ ਸਾਹਿਬ 
ਨੇਂ ਇਹ ਜ਼ਰੂਰੀ ਸਮਝਿਆ ਕਿ ਕਮਜ਼ੋਰਾਂ ਵਿਚ ਜਿੰਦ ਪਾਣ ਲਈ 
ਉਹਨਾਂ ਦੀ ਖ਼ਾਤਰ ਜ਼ੁਲਮ ਅੱਗੇ ਨਿਡਰ ਹੋ ਕੇ ਆਪਣਾ ਸਿਰ ਪ੍ਸ਼ 
ਕੀਤਾ ਜਾਏ । ਗੁਰੂ ਗੋਬਿੰਦ ਸਿੰਘ ਜੀ ਭਾਵੇ ਅਜੇ ਅੱਠ ਸਾਲਾਂ ਦੇ ਹੀ 
ਸਨ, ਉਹਨਾਂ ਨੇ ਭੀ ਪਿਤਾ-ਗੁਰੂ ਜੀ ਦੇ ਇਸ ਖ਼ਿਆਲ ਦੀ ਪ੍ਰਸੋਸਾ 
ਕੀਤੀ । ਕਸ਼ਮੀਰੀ ਪੰਡਿਤਾਂ ਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਤੁਸੀ 
ਬੇ-ਸ਼ੱਕ ਬਾਦਸ਼ਾਹ ਨੂੰ ਲਿਖ ਭੌਜੋ, ਜੁ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ 
ਰਾਹਬਰ ਹਨ, ਜੇ ਉਹ ਮੁਸਲਮਾਨ ਬਣ ਗਏ ਤਾਂ ਅਸੀ ਸਾਰੇ ਹੀ 
ਇਸਲਾਮ ਕਬੂਲ ਕਰ ਲਵਾਂਗੇ । 

ਗੁਰੂ ਨਾਨਕ ਦੇਵ ਜੀ ਦੇ ਵੇਲੋਂ ਤੋਂ ਸਿੱਖ ਧਰਮ ਦੇ ਪਰਚਾਰ 
ਲਈ ਸਮੇਂ ਸਮੇਂ ਥਾਪੇ ਹੋਏ ਕੇ"ਦਰਾਂ ਤੋਂ ਮੁਖੀ ਸਿੱਖ ਦੱਬੀ ਹੋਈ ਹਿੰਦੂ 
ਜਨਤਾ ਵਿਚ ਪਰਚਾਰ ਤਾਂ ਕਰਦੇ ਆ ਰਹੇ ਸਨ ਅਤੇ ਸਿੱਖ ਧਰਮ ਦਾ 
ਮੁਖ ਪਰਚਾਰ ਭੀ ਇਹੀ ਹੈ ਕਿ ਨਾ ਕਿਸੇ ਤੋ` ਡਰੋ ਅਤੇ ਨਾ ਕਿਸੇ 
ਨੂੰ ਡਰਾਵੇਂ । ਫਿਰ ਭੀ ਸਮੇ ਦੇ ਹਾਲਾਤ ਅਨੁਸਾਰ ਗੁਰੂ ਤੇਗ ਬਹਾਦਰ 
ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਆਪਣੇ ਆਪ ਨੂੰ ਔਰੈਗਜ਼ੇਬ 
ਦੀ ਤਲਵਾਰ ਅਗੇ ਪੇਸ਼ ਕਰਨ ਤੋ ਪਹਿਲਾਂ ਘਬਰਾਏ ਰੋਏ ਲੋਕਾਂ 
ਪਾਸ ਥਾਂ ਥਾਂ ਪਹੈਚ ਕੇ ਉਹਨਾਂ ਨੂੰ ਧੀਰਜ ਦਿੱਤੀ ਜਾਏ ਅਤੇ ਉਹਨਾਂ 


੧-੩ 


<< 


ਸਤਵਾਂ ਕਾਂਡ 


ਪੰਜਾਬ ਵਲ ਵਾਪਸੀ- 

ਔਰੈਗਜੋਬ ਦੀ ਇਸ ਨਵੀਂ ਰਾਜ-ਨੀਤੀ ਦਾ ਅਸਰ ਸੁਣ 
ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਛੱਤੀ ਪੰਜਾਬ ਨੂੰ ਪਰਤੇ । ਪਹਿਲਾਂ 
ਪਟਨੇ ਅੱਪੜੇ, ਇਥੇ ਭੀ ਬਹੁਤ ਥੋੜਾ ਸਮਾਂ ਟਿਕੇ । ਗੁਰੂ ਗੋਬਿੰਦ ਸਿੰਘ 
ਜੀ ਨੂੰ ਉਥੇ ਹੀ ਪਰਵਾਰ ਤੋਂ ਸ਼ਰਧਾਲੂ ਸਿੱਖਾਂ ਦੀ ਨਿਗਰਾਨੀ ਵਿਚ 
ਛੱਡ ਕੇ ਆਪ ਬਕਸਰ, ਬਨਾਰਸ ਤੇ ਅਜੁੱਧਿਆ ਆਦਿਕ ਸ਼ਹਿਰਾਂ ਵਿਚੋ” 
ਦੀ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿਚ ਹੀ ਅਨੰਦਪੁਰ ਵਾਪਸ ਪਹੁਚ 
ਗਏ । ਥੋੜੇ ਹੀ ਸਮੇ ਪਿਛੋ ਸਤਿਗੁਰੂ ਜੀ ਨੇ ਸਾਰੇ ਪਰਵਾਰ ਨੂੰ ਭੀ ਪਟਨੇ 
ਤੱ ਮੰਗਾ ਲਿਆਂ । ਰ 

ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀਕੋਣ ਤੋਂ` ਮਨੁੱਖਤਾ ਦਾ 
ਆਦਰਸ਼ ਹੀ ਇਹ ਹੈ ਕਿ ਨਾ ਕਿਸੇ ਨੂੰ ਡਰਾਵੋ ਤੇ ਨਾ ਹੀ ਕਿਸੇ ਪਾਸੋਂ 
ਡਰੋ। ਔਰੈਗਜ਼ੋਬ ਦੀ ਨਵੀਂ ਚਲਾਈ ਜ਼ੁਲਮ-ਰੌ ਵਿਚ ਖੋਰੂ ਹੋ ਹੋ ਕੇ ਰੁੜ੍ਹ 
ਰਹੇ ਹਿੰਦੂਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹੀ ਸਿੱਖਿਆ 
ਦੇਣੀ ਸ਼ੁਰੂ ਕੀਤੀ ਕਿ ਜੱਥੇਬੈਦ ਹੋ ਕੇ, ਇਕ-ਮੁੱਠ ਹੋ ਕੇ, ਸ਼ਾਂਤ ਰਹਿ ਕੇ 


04 


ਮਰਦਾਨਾ-ਵਾਰ ਇਸ ਜ਼ੁਲਮ ਨੂੰ ਸਹਾਰੋ । ਸਤਿਗੁਰੂ ਜੀ ਅਰਗਜ਼ੇਬ ਦੇ 


ਵੇਲੇ ਦੀ ਮੁਗ਼ਲ-ਤਾਕਤ ਨੂੰ ਚੈਗੀ ਤਰ੍ਹਾਂ ਜਾਣਦੇ ਸਨ, ਪਰ ਫਿਰ ਭੀ 
ਸਿੱਖ-ਧਰਮ ਦਾ ਇਹੀ ਮੁੱਖ ਚਲਨ ਸੀ ਕਿ ਦੁਖੀਆਂ ਦੀ ਬਾਂਹ ਫੜੀ ਜਾਏ 
ਤੇ ਉਸ ਵੇਲੇ ਦੇ ਹਾਲਾਤ ਅਨੁਸਾਰ ਦੁਖੀਆਂ ਨੂੰ ਇਸ ਗੱਲ ਲਈ 
ਪ੍ਰੋਰਿਆ ਜਾਏ ਕਿ ਸਾਰੇ ਡਰ ਸਹਿਮ ਦੂਰ ਕਰ ਕੇ ਸੂਰਮਿਆਂ ਵਾਂਗ ਹੱਸ 
ਹੱਸ ਕੇ ਮੌਤ ਦਾ ਸਾਹਮਣਾ ਕਰਨ । 


੩੯ 


ਸਖ਼ਤੀ ਦਾ ਉਲਟਾਂ ਫਲ- 


ਸ਼ਾਹ ਜਹਾਨ ਆਪਣੇ ਪੁੱਤਰ ਦੀ ਕੈਦ ਵਿਚ ਹੀ ਜਨਵਰੀ 
੧੬੬੬ ਵਿਚ ਫ਼ੌਤ ਹੋਇਆ । ਮੁਗ਼ਲ-ਇਤਿਹਾਸ ਲਿਖਦਾ ਹੈ ਕਿ 
ਐਔਪਗਜ਼ੇਬ ਉਸ ਦੇ ਜਨਾਜ਼ੇ ਤੇ ਭੀ ਨਹੀ ਸੀ ਪਹੁੰਚਿਆ । ਕੁਦਰਤੀ 
ਗੱਲ ਸੀ ਕਿ ਲੋਕਾਂ ਦੇ ਦਿਲਾਂ ਵਿਚ ਅਜਿਹੇ ਪੁੱਤਰ ਦੇ ਵਿਰੁੱਧ ਨਫ਼ਰਤ 
ਪੈਦਾ ਹੋਵੇ । ਇਸ ਬਦਨਾਮੀ ਨੂੰ ਧੋਣ ਲਈ ਔਰੈਗਜ਼ੇਬ ਨੇ ਆਪਣੇ ਆਪ 
ਨੂੰ ਇਸਲਾਮ ਦਾ ਖ਼ਾਸ ਰਾਖਾ ਜ਼ਾਹਰ ਕਰਨ ਦਾ ਉੱਦਮ ਸ਼ੁਰੂ ਕੀਤਾ । 
ਹਿੰਦੂ-ਧਰਮ ਦੇ ਵਿਰੁੱਧ ਦਿਨੋ-ਦਿਨ ਸਖਤੀ ਵਧਣ ਲੱਗ ਪਈ । ਜਿਉ' 
ਜਿਉ” ਇਹ ਸਖ਼ਤੀ ਅਸਹਿ ਹੁੰਦੀ ਗਈ, ਕਈ ਮਨ-ਚਲੋਂ ਸਿਰ ਚੁੱਕਣ 
ਲੱਗ ਪਏ । 

ਸੈਨ ੧੬੬੯ ਦੇ ਸ਼ੁਰੂ ਵਿਚ ਜ਼ਿਲਾ ਮਥਰਾ ਦੇ ਕਿਸਾਨਾਂ ਨੇ 
ਬਗ਼ਾਵਤ ਕਰ ਦਿੱਤੀ । ਇਕ ਕਿਸਾਨ ਗੋਲਕ ਦੀ ਅਗਵਾਈ ਵਿਚ 
ਹਜ਼ਾਰਾਂ ਗਭਰੂ ਹਥਿਆਰ-ਬੇਦ ਹੋ ਖਲੋਤੇ । ਸਾਰਾ ਸਾਲ ਮੁਗ਼ਲ ਫ਼ੌਜਾਂ 
ਨੂੰ ਹੱਥ-ਪੈਰ ਪਦੇ ਰਹੇ । ਆਖ਼ਰ ਇਕ ਇਕੱਲਾ ਜ਼ਿਲਾ ਸਾਰੀ ਮੁਗ਼ਲ- 
ਹਕੂਮਤ ਦਾ ਟਾਕਰਾ ਕਿਵੇ ਕਰਦਾ ? ਅਗਲੇ ਸਾਲ ਦੇ ਮਾਰਚ ਵਿਚ 

ਮਸਾਂ ਮਸਾਂ ਅਮਨ ਕਾਇਮ ਹੋ ਸਕਿਆਂ । 

ਦਿੱਲੀ ਤੋਂ ਦੱਖਣ-ਪੱਛਮ ਵੱਲ ਸੱਤਰ ਕੁ ਮੀਲਾਂ ਦੀ ਵਿੱਥ ਤੇ 

ਜ਼ਿਲਾ ਨਾਰਨੌਲ ਦੇ ਇਲਾਕੇ ਵਿਚ ਸਤਨਾਮੀਏ ਲੋਕ ਵੱਸਦੇ ਸਨ । 


੧੧ 


ਹਿੰਦੂ ਕੌਮ ਦਾ ਹੀ ਇਹ ਇਕ ਫ਼ਿਰਕਾ ਸੀ । ਲੋਕ ਇਹਨਾਂ ਨੂੰ 
'ਮੰਡੀਆ' ਆਖਦੇ ਸਨ, ਕਿਉ'ਕਿ ਇਹ ਪਿੰਡੇ ਦੇ ਸਾਰੇ ਹੀ ਵਾਲ ਤੋਂ 
ਰੋਮ ਮੁਨਾ ਦੇ'ਦੇ ਸਨ । ਸਤਨਾਮੀਏ ਰਹਿੰਦੇ ਤਾਂ ਸਾਧ ਭੇਖ ਵਿਚ ਸਨ, 
ਪਰ ਆਪਣੀ ਕਿਰਤ ਕਾਰ ਆਪ ਹੀ ਕਰਦੇ ਸਨ। ਹੱਕ ਦੀ ਕਮਾਈ 
ਇਹਨਾਂ ਦਾ ਖ਼ਾਸ ਅਸੂਲ ਸੀ। ਕਿਸੇ ਦੀ ਵਧੀਕੀ ਭੀ ਸਹਾਰਨ ਨੂੰ 
ਇਹ ਤਿਆਰ ਨਹੀ” ਸਨ । ਇਹਨਾਂ ਵਿਚੋ ਬਹੁਤੇ ਸਦਾ ਸ਼ਸਤ੍ਰਧਾਰ] 


ਰਹਿੰਦੇ ਸਨ । 


ਸਿ 


ਰੰ 


ਅਕਬਰ, ਜਹੰਗੀਰ ਅਤੇ ਸ਼ਾਹ ਜਹਾਨ ਦੇ ਵੇਲੇ ਉਹਨਾਂ ਦ) ਪੇਸ਼ ਨਾਂ 





ਜਾਂ ਸਕੀ 


3 ਅਜੇ ਇਹ ਗੁਜਰਾਤ ਦਾ ਗਵਰਨਰ ਸੀ, 


ਦਹ ਖੁਲ੍ਹ ਮਿਲੀ ਉਹਨਾਂ ਨੂੰ ਔਰੈਗਜ਼ੇਬ ਦੇ ਤਖਤ ਉਤ 
ਬੈਠਣ:“3ਤ ਕਝ ਸਾਲ ਪਿਛੋ । ਤਖ਼ਤ ਉਤੇ ਬੈਠਣ ਤੋ ਪਹਿਲਾਂ ਭੀ 


ਇਸ ਨੇ ਸੈਨ ੧੬8੩੬ 


੧ " [0 << 14 9 ਅਤ 
੧7 (ਵਿਚ ਅਹਿਮਦਾਬਾਦ ਵਿਚ ਚਿੰਤਾਮਣੀ ਦੇ ਮੰਦਰ ਫ ਢੂਹਾ ਦਿੱਤਾ ਸੀ, 


ਤੇ ਕਈ ਹੋਰ ਮੰਦਰ ਭੀ ਮੁਕਾਏ ਸਨ । 
ਜਦੋਂ ਔਰੈਗਜ਼ੇਬ ਤਖ਼ਤ ਉੱਤੇ ਬੈਠਾ, 


ਲਤ 


ਤਾਂ ਉਸ ਨੇ ਉੜੀਸਾ 


ਪ੍ਰਾਂਤ ਦੇ ਸਥਾਨਕ ਹਾਕਮਾਂ ਨੂੰ ਹਿਦਾਇਤਾਂ ਭੇਜੀਆਂ ਸਨ ਕਿ ਦਸ ਬਾਰ੍ਹਾਂ 
ਸਾਲਾਂ ਦੇ ਅੰਦਰ ਅੰਦਰ ਬਣੇ ਹੋਏ ਸਭ ਮੰਦਰ ਤੇ ਸਾਧੂਆਂ ਦੀਆਂ 
ਕੁਟੀਆਂ ਢਾਹ ਦਿੱਤੀਆਂ ਜਾਣ, ਤੇ ਕਿਸੀ ਪੁਰਾਣੇ ਮੰਦਰ ਦੀ ਮੁਰਮਤ ਨਾਂ 


ਹੋਣ ਦਿੱਤੀ ਜਾਵੇਂ । 


ਮੈਨ ੧੬੬੯ ਵਿਚ ਜਿਨ੍ਹੀਂ ਦਿਨੀਂ ਗੁਰੂ ਤੇਗ ਬਹਾਦਰ ਸਾਹਿਬ 
ਆਸਾਮ ਬੈਗਾਲ ਵਿਚ ਆਏ ਹੋਏ ਸਨ, ਔਰੈਗਜ਼ੇਬ ਨੇ ਸਾਰੇ ਭਾਰਤ 
ਵਾਸਤੇ ਇਕ ਨਵਾਂ ਹੁਕਮ ਜਾਰੀ ਕੀਤਾ ਕਿ ਕਾਫ਼ਰਾਂ ਦੀਆਂ ਸਭ 
ਪਾਠਸ਼ਾਲਾ ਅਤੇ ਮੰਦਰ ਢਾਹ ਦਿਤੇ ਜਾਣ, ਉਹਨਾਂ ਦੀਆਂ ਧਾਰਮਿਕ 
ਰਸਮਾਂ ਤੇ ਤਾਲੀਮ ਨੂੰ ਮੁਕਾ ਦਿਤਾ ਜਾਵੇ । ਇਸ ਹੁਕਮ ਦਾ ਨਤੀਜਾਂ 


ਇਹ ਨਿਕਲਿਆ ਕਿ ਮੇਥਰਾਂ, ਅਜੁੱਧਿਆ, ਬਨਾਰਸ ਆਦਿਕ 
ਹਿੰਦੂ-ਸੱਭਿਅਤਾਂ ਵਾਲੋ ਸ਼ਹਿਰਾਂ ਦੇ ਸਦੀਆਂ ਪੁਰਾਣੇ ਮੰਦਰ ਢਾਹ ਦਿੱਤੇ 
ਗਏ ਅਤੇ ਕਈਆਂ ਨੂੰ ਮਸਜਿਦਾਂ ਵਿਚ ਤਬਦੀਲ ਕਰ ਦਿਤਾ ਗਿਆਂ । 


ਹਿੰਦੂਆਂ ਉਤੇ ਜਜ਼ੀਆ ਲਗਾਂ ਦਿੱਤਾ ਗਿਆ, 
ਬੜੀਆਂ ਕਰੜੀਆਂ ਬੇਦਸ਼ਾਂ ਲਾ ਦਿੱਤੀਆਂ, ਹਿੰਦੂ 
ਸਹਿਜੇ ਸਹਿਜੇ ਕੱਢੇ ਜਾਣ ਲੱਗ ਪਏ । 


ਧਾਰਮਿਕ ਮੇਲਿਆਂ ਉਤੋਂ 
ਸਰਕਾਰੀ ਨੌਕਰੀਆਂ ਤੋ 


ਹਿੰਦੂ-ਕੌਮ ਦੇ ਨੇਤਾ ਤਾਂ ਬ੍ਰਾਹਮਣ ਅਤੇ ਸ਼ਸਤ੍ਰਧਾਰੀ ਰਾਜਪੂਤ 
ਆਦਿਕ ਖੱਤਰੀ ਹੀ ਸਨ । ਖੱਤਰੀ ਕਰਮਚਾਰੀ ਦਬਾਏ ਜ' ਚੁੱਕੇ ਸਨ । 
ਉਹ ਸਗੋ ਮੁਗ਼ਲਾਂ ਦਾ ਹੱਥ-ਠੇਕਾ ਬਣੇ ਕੇ ਹਿੰਦੂਆਂ ਉਤੇ ਹੀ ਜ਼ੌਰ-ਜੁਲਮ 


੨੭ 


ਕਰਨ ਲੱਗ ਪਏ ਸਨ । ਬ੍ਰਾਹਮਣਾਂ ਅੱਗੇ ਸਿਰਫ ਇਕੋ ਨਿਸ਼ਾਨਾ ਸੀ- 
ਹਿੰਦੂ ਅਨਪੜ੍ਹ ਜਨਤਾ ਨੂੰ ਕਰਮ-ਕਾਂਡ ਦੇ ਜਾਲ ਵਿਚ ਫ੍ਸਾਈ ਰੱਖ ਕੇ 


ਆਪਣੀ ਸੌਖੀ ਰੌਜ਼ੀ ਦਾ ਪਰਬੈਧ ਕਾਇਮ ਰੱਖਣਾ । ਸੋ ਇਸ `ਦ੍ਰ੍‌ ਹਾਂ ਆਗੂ 
ਹੀਣ ਪਏ ਕਮਜ਼ੋਰ ਹਿੰਦੂ ਲੋਕ ਦਮ ਤੋੜ ਰਹੇ ਸਨ । 


ਪਰ ਹਿੰਦੂਆਂ ਉਤੇ ਨਿਰਾ ਧੱਕਾ ਹੀ ਨਹੀਂ ਵਰਤਿਆ ਜਾਂ ਰਿਹਾ ੦ 
ਸੀ, ਇਸਲਾਮ ਕਬੂਲ ਕਰਨ ਵਾਲਿਆਂ ਨੂੰ ਆਰਥਕ ਰਿਆਇਤਾਂ ਤੇ 
ਇਨਾਮ ਭੀ ਮਿਲਦੇ ਸਨ । 


੩੮ 


੧ 


_ ਬਚਾਇਆ, ਜਿਸ ਨਰਾਇਣ ਨੇ ਇਕ ਫੁੱਲ ਦੀ ਭੌਂਟਾ ਤੋਂ ਪ੍ਰਸੈਨ ਹੋ ਕੇ ਗਜ 


ਦਰ ਤੈੱਦਵੇ ਦੀ ਫਾਹੀ ਤੋ' ਬਚਾ ਲਿਆ, ਜਿਸ ਨੇ ਅਨਾਥ ਬਾਲਕ ਧੁਰ ਨੂੰ 
ਅਟੱਲ ਪਦਵੀ ਦੇ ਦਿੱਤੀ, ਤੁਸੀ ਭੀ ਜੇ ਉਸ ਦਾ ਆਸਰਾ ਪਰਨਾਂ 
ਲਵੋਗੇ, ਤਾਂ ਤੁਹਾਨੂੰ ਭੀ ਉਹ ਇਸ ਭਿਆਨਕ ਜ਼ੁਲਮ ਤਸ਼ੱਦਦ ਤੋ" ਹੱਥ ਦੇ 
ਕੇ ਰੱਖ ਲਏਗਾ, ਤੁਹਾਨੂੰ ਆਤਮਕ ਮੌਤੇ ਮਰਨ ਨਹੀ” ਦੇਵੇਗਾ । 


(੪) ਮੋਹ ਦਾ ਤਿਆਗ- 


ਇਸ ਮੋਹ ਨੂੰ ਛੱਡੋ । ਇਹ ਤੁਹਾਨੂੰ ਸਰੀਰ ਤੋ ਉੱਚਾ ਨਹੀਂ 
ਹੋਣ ਦੇ'ਦਾ । ਇਹੀ ਧਿਰ ਧਿਰ ਦੀ ਮੁਥਾਜੀ ਕਰਾ ਰਿਹਾ ਹੈ । ਇਸੇ ਦੀ 
ਪ੍ਰੇਰਨਾ ਨਾਲ ਦੁਨੀਆ ਦੇ ਚਸਕੇ, ਰੰਗ-ਤਮਾਸ਼ੇ ਮਿੱਠੇਂ ਲਗ ਰਹੇ ਹਨ ਤੇ 
ਜੀਵਨ ਸੁਆਰਥੀ ਬਣਦਾ ਜਾ ਰਿਹਾ ਹੈ । ਨਿਰੀ ਆਪਣੀ ਖ਼ਾਤਰ ਜੀਊਣਾ 
ਸਹੀ ਜੀਵਨ ਨਹੀ' ਹੈ, ਇਹ ਨੀਵਾਂ-ਪਨ ਹੈ, ਇਹ ਆਤਮਕ ਮੋਤ ਹੈ ।` 
ਇਸ ਨੂੰ ਤਿਆਗੋ । ਤੁਹਾਨੂੰ ਅੰਦਰ ਵੱਸਦਾ ਰੱਬ ਦਿਸ ਪਏਗਾ ਤੇ ਤੁਸੀ 
ਨਿਡਰ ਨਿਰਭੈ ਹੋ ਜਾਉਗੇ । 


(੫) ਭੇਖ, ਤੀਰਥ ਤੋਂ ਤਪ-- 


ਇਹਨਾਂ ਭੇਖੀ ਸਾਧੂਆਂ ਤੋਂ ਬਚੋ । ਇਹਨਾਂ ਨੇ ਨਿਰੇ ਪੇਟ ਪਾਲਣ 
ਦੇ ਪਰਪੰਚ ਰਚੇ ਹੋਏ ਹਨ । ਤੀਰਥਾਂ ਵਲ ਭੱਜਿਆਂ ਤੋਂ ਪਹਾੜਾਂ ਜੇਗਲਾਂ 
ਦੇ ਗੋਸ਼ਿਆਂ ਵਿਚ ਲੁਕਿਆਂ ਭੀ ਇਹ ਆਈ ਬਿਪਤਾ ਟਲ ਨਹੀ" ਸਕੇਗੀ । 
ਸਹਿਮ ਪਿਆ ਹੀ ਰਹੇਗਾ । ਘਟ ਘਟ ਵਿਚ ਵੱਸਦੇ ਪ੍ਰਭੂ ਦਾ ਆਸਰਾ 
ਫੜੋ, ਸਭ ਸਹਿਮ ਦੂਰ ਹੋ ਜਾਣਗੇ । ਪ੍ਰਭੂ ਦੀ ਯਾਦ ਹੀ ਜੀਵਨ ਦਾ ਸਹੀ 
ਮਨੌਰਥ ਹੈ । << 


੬੨ 


੫੬੩੦ 0 ਅਨ 00 2 ਅ੬0= ਚ? -੬ਇ> ਨਿ=ਰਨਿਨ ਪਊ ਕ8- <5॥ 0 ਅਉ> 0 ਅਲ € -ਿ 
ਪੰਚ-ਸ਼ਬਦੀ 
ਕੀਰਤਨੀ ਆਸਾ ਦੀ ਵਾਰ 


ਇਹ ਪੋਥੀ 

ਕੀਰਤਨ-ਪ੍ਰਕਾਸ਼' ਦੇ ਗੁਟਕਿਆਂ ਦੀ ਥਾਂ 
ਨਵੀ" ਸੁਗਾਤ ਹੈ । ਇਸ ਵਿਚ ਇਕ ਇਕ 
ਛੱਕੇ ਨਾਲ ਰਲਦੇਂ ਮਿਲਦੇ ਪੰਜ ਪੰਜ 
ਸਤ ਸਤ ਸ਼ਬਦ ਹਨ । ਹਰ ਚੋਥੇ ਸਫ਼ੇ ਤੇ 
ਨਵਾਂ ਛੱਕਾ ਹੈ ਅਤੇ ਚਾਰ-ਗੁਣਾਂ ਕੀਤਿਆਂ 
ਛੱਕਾ, ਸਲੋਕ ਤੇ ਪਉੜੀਆਂ ਝੱਟ-ਪੱਟ ਹੀ 
ਲੱਭ ਪੈਦੀਆਂ ਹਨ । 

ਪੰਥੀ ਵਿਚ ਦਿੱਤੇ ੨੩੫ ਸ਼ਬਦਾਂ ਦਾ 
ਪੂਰਾ ਤਤਕਰਾ ਅਰੋਭ _ਵਿਚ ਹੈ ਅਤੇ 
ਅਖ਼ੀਰ ਵਿਚ ਪਾਠ ਕਰਨ ਵਿਚ 
ਪਰਚੱਲਤ ਭੁੱਲਾਂ ਦਿੱਤੀਆਂ ਹਨ । 

ਗੁਰਦਵਾਰਿਆਂ, ਸਤਿਸੰਗਾਂ ਤੇ ਆਮ 
ਘਰਾਂ ਵਿਚ ਇਹ ਪੌਥੀ ਬਹੁਤ ਹੀ 
ਪਿਆਰੀ ਹੋ ਰਹੀ ਹੈ। ਇਕ ਵਾਰ ਜ਼ਰੂਰ 
ਦਰਸ਼ਨ ਕਰੋ । 
ਕਾਗਜ਼ ਛਪਾਈ ਵਧੀਆ, ਸਫ਼ੇ ੧੧੨ 


ਜਿਲਦ ਸਮੇਤ ਭੇਟਾ ੫-੫੦ 


€ ਪਰ” € -> %੪੦ 8 ੨੬੭ € ਦੀ <੬੬੦- ਵ$ “68 -<%> ਮੰਡ ਅੰਨ. 6 ਅ੬ਇ> ਚ ੬੦ 2 ਅ੬> €) -<($> (੦ -੬% ਵਲ ਅਲ ਅਉ 6 ਅਨ 0 <੬- 08 <(3> 2 ਲੇ -੩੭ 6 -੬> 


੧੪ ੩ 6੨੩੪ <ਰਨ ਐਪ 6੮ ਵੀ 0 % ` € “ਅਨ ਅੰ ਆ -ਲ੭> 6 ਅਨ ਦੀ ਪਨ 6 2 ਅਉ ਵਾ) -<8%- <6> ੫੦ -ਅ> ਲੇ ਅ੧> ਪੰ ਅਉ?” 6 $ ਆ 09 ੫2 


॥ 
6 
॥ 
ਹੈ 
ਉ 
॥ 
ਵੇ 
ਉ 
& 
1 
ਰ 


